﻿© ਕੋਨਸਟੈਂਟਿਨ ਸਕਵੋਰਟਸੋਵ, 2019
ISBN 978-5-4496-9326-6
ਬੌਧਿਕ ਪ੍ਰਕਾਸ਼ਨ ਪ੍ਰਣਾਲੀ ਰਾਈਡੇਰੋ ਵਿੱਚ ਬਣਾਇਆ ਗਿਆ ਹੈ
 
1941 ਦੀਆਂ ਗਰਮੀਆਂ ਵਿੱਚ ਨਾਜ਼ੀ ਜਰਮਨੀ ਅਤੇ ਇਸਦੇ ਸਹਿਯੋਗੀ ਰੋਮਾਨੀਆ, ਫਿਨਲੈਂਡ, ਹੰਗਰੀ, ਇਟਲੀ, ਸਪੇਨ, ਸਲੋਵਾਕੀਆ, ਕਰੋਸ਼ੀਆ ਤੋਂ ਪਹਿਲਾ ਸਭ ਤੋਂ ਭਿਆਨਕ ਝਟਕਾ ਦੇਣ ਵਾਲੇ ਲਾਲ ਫੌਜ ਦੇ ਸਾਰੇ ਸਿਪਾਹੀਆਂ ਅਤੇ ਅਫਸਰਾਂ ਨੂੰ ਸਮਰਪਿਤ...
ਸਾਰੇ ਜਾਣੇ-ਪਛਾਣੇ ਅਤੇ ਬੇਨਾਮ ਨਾਇਕਾਂ ਨੂੰ ਸਦੀਵੀ ਯਾਦ. ਉਹ ਹਰ ਕਿਸੇ ਦੇ ਦਿਲ ਵਿੱਚ ਹਨ ਜੋ ਇਸ ਕਾਰਨਾਮੇ ਲਈ ਉਨ੍ਹਾਂ ਦੇ ਧੰਨਵਾਦੀ ਹਨ ...
 
ਲੇਖਕ ਤੋਂ
"ਇਤਿਹਾਸ ਦੇ ਤੱਥ" ਪ੍ਰੋਜੈਕਟ ਲਈ ਯੁੱਧ ਤੋਂ ਪਹਿਲਾਂ ਦੇ ਸਮੇਂ ਦੇ ਦਸਤਾਵੇਜ਼ਾਂ ਨਾਲ ਕੰਮ ਕਰਨ ਦੀ ਪ੍ਰਕਿਰਿਆ ਵਿੱਚ, ਬਹੁਤ ਸਾਰੇ ਦਿਲਚਸਪ ਸਬੂਤ ਲੱਭੇ ਗਏ ਸਨ. ਹੌਲੀ-ਹੌਲੀ ਮੈਨੂੰ ਇਹ ਵਿਚਾਰ ਆਇਆ ਕਿ ਇਹਨਾਂ ਵਿੱਚੋਂ ਕੁਝ ਦਸਤਾਵੇਜ਼ਾਂ ਨੂੰ ਇਕੱਠਾ ਕਰਨਾ ਅਤੇ ਉਹਨਾਂ ਨੂੰ ਘਟਨਾਵਾਂ ਦੇ ਕੋਰਸ ਦੀ ਸਮੁੱਚੀ ਤਸਵੀਰ ਵਿੱਚ ਰੱਖਣਾ ਜ਼ਰੂਰੀ ਸੀ। ਕੁਝ ਦਸਤਾਵੇਜ਼ ਤੁਹਾਨੂੰ ਜਾਣੇ ਜਾਣਗੇ, ਬਾਕੀ ਨਹੀਂ। ਮੁੱਖ ਗੱਲ ਜੋ ਮੈਂ ਕਰਨਾ ਚਾਹੁੰਦਾ ਸੀ ਉਹ ਦਸਤਾਵੇਜ਼ੀ ਸਬੂਤਾਂ ਰਾਹੀਂ ਯੁੱਧ ਤੋਂ ਪਹਿਲਾਂ ਅਤੇ ਪਹਿਲੇ ਯੁੱਧ ਦੇ ਮਹੀਨਿਆਂ ਨੂੰ ਦਿਖਾਉਣਾ ਸੀ।
ਟੈਕਸਟ ਵਿੱਚ ਮੇਰੇ ਸਪੱਸ਼ਟੀਕਰਨ ਅਤੇ ਟਿੱਪਣੀਆਂ ਸ਼ਾਮਲ ਹਨ। ਪਰ ਮੇਰਾ ਸਿਧਾਂਤ, ਜਿਸ ਦੇ ਅਧਾਰ 'ਤੇ ਮੈਂ "ਇਤਿਹਾਸ ਦੇ ਤੱਥ" ਪ੍ਰੋਜੈਕਟ ਨੂੰ ਲਾਗੂ ਕਰ ਰਿਹਾ ਹਾਂ - ਦਸਤਾਵੇਜ਼ਾਂ ਦੀ ਪਾਲਣਾ ਕਰਦਿਆਂ - ਅਜੇ ਵੀ ਬਦਲਿਆ ਨਹੀਂ ਹੈ। ਇਤਿਹਾਸ ਨੂੰ ਉਨ੍ਹਾਂ ਲੋਕਾਂ ਦੁਆਰਾ ਦੱਸਿਆ ਜਾਵੇ ਜਿਨ੍ਹਾਂ ਨੇ ਫੈਸਲੇ, ਆਦੇਸ਼ ਅਤੇ ਨਿਯਮਾਂ ਨੂੰ ਲਾਗੂ ਕੀਤਾ ਸੀ। ਇਹ ਸਮਝਣ ਲਈ ਕਿ ਘਟਨਾਵਾਂ ਕਿਵੇਂ ਵਿਕਸਿਤ ਹੋਈਆਂ, ਵਿਅਕਤੀਗਤ ਤੱਥਾਂ ਨੂੰ ਸੰਦਰਭ ਤੋਂ ਬਾਹਰ ਕੱਢਣਾ ਨਹੀਂ, ਸਗੋਂ ਸਾਰੇ ਸੰਭਵ ਵੇਰਵਿਆਂ ਦੇ ਨਾਲ ਘਟਨਾਵਾਂ ਦੇ ਪੂਰੇ ਕ੍ਰਮ ਨੂੰ ਦਿਖਾਉਣਾ ਜ਼ਰੂਰੀ ਹੈ। ਨਤੀਜੇ ਵਜੋਂ, ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਇਤਿਹਾਸਕ ਪ੍ਰਕਿਰਿਆ ਦੀ ਪੂਰੀ ਬਣਤਰ ਮਿਲਦੀ ਹੈ, ਜਿੱਥੇ ਸਾਰੀਆਂ ਸੂਖਮਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਅਤੇ ਇੱਕ ਵੀ ਤੱਥ ਨੂੰ ਹਟਾਇਆ ਨਹੀਂ ਜਾਂਦਾ ਹੈ (ਇਹ "ਇਤਿਹਾਸ ਦਾ ਤੱਥ" ਪ੍ਰੋਜੈਕਟ ਦੇ ਸਿਧਾਂਤਾਂ ਵਿੱਚੋਂ ਇੱਕ ਹੈ)।
ਮੈਂ ਉਨ੍ਹਾਂ ਸ਼ਾਨਦਾਰ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ।
ਸਭ ਤੋਂ ਪਹਿਲਾਂ, ਮੇਰੀ ਡੂੰਘੀ ਸ਼ੁਕਰਗੁਜ਼ਾਰੀ ਓਕਸਾਨਾ ਨੇਵੇਚੇਰੀਨਾ ਨੂੰ ਉਸਦੇ ਬੇਅੰਤ ਧੀਰਜ, ਆਸ਼ਾਵਾਦ, ਉਪਯੋਗੀ ਸਲਾਹ ਅਤੇ ਨਿਰੰਤਰ ਵਿਹਾਰਕ ਸਹਾਇਤਾ ਲਈ ਸੰਬੋਧਿਤ ਕੀਤੀ ਗਈ ਹੈ.
ਮੈਂ ਮੈਕਸਿਮ ਸ਼ਾਰਾਪੋਵ ਦਾ ਉਸ ਦੇ ਤਾਜ਼ਾ ਦ੍ਰਿਸ਼ਟੀਕੋਣ, ਉਤਸ਼ਾਹ ਅਤੇ ਵਿਸ਼ਲੇਸ਼ਣਾਤਮਕ ਹੁਨਰਾਂ ਲਈ ਵੀ ਧੰਨਵਾਦ ਕਰਨਾ ਚਾਹਾਂਗਾ, ਜੋ ਦਿਮਾਗ਼ੀ ਵਿਚਾਰਾਂ ਲਈ ਆਦਰਸ਼ ਹੈ।
ਪਰ ਮੈਂ ਵਿਸ਼ੇਸ਼ ਤੌਰ 'ਤੇ ਇਰੀਨਾ ਸਕਵੋਰਤਸੋਵਾ ਦਾ ਉਸ ਦੇ ਮੁਲਾਂਕਣ, ਅਣਥੱਕ ਮਦਦ ਅਤੇ ਸਮਰਥਨ ਲਈ ਧੰਨਵਾਦੀ ਹਾਂ।
 
ਜਾਣ-ਪਛਾਣ
ਕਈਆਂ ਨੇ 60-80 ਦੇ ਦਹਾਕੇ ਵਿੱਚ ਸੋਵੀਅਤ ਯੂਨੀਅਨ ਨੂੰ ਦੇਖਿਆ। ਇਹ ਸੋਵੀਅਤ ਸੰਘ ਹੈ ਜਿਸਨੂੰ ਅਸੀਂ ਜਾਣਦੇ ਹਾਂ ਅਤੇ ਜਿਸ ਦੇ ਅਸੀਂ ਆਦੀ ਹਾਂ। ਬਹੁਤ ਸਾਰੇ ਲੋਕਾਂ ਦਾ ਹੁਣ ਇਹ ਪ੍ਰਭਾਵ ਹੈ ਕਿ ਅਜਿਹਾ ਹਮੇਸ਼ਾ ਹੁੰਦਾ ਰਿਹਾ ਹੈ। ਪਰ ਇਹ ਸੱਚ ਨਹੀਂ ਹੈ। 1945 ਵਿੱਚ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਯੂਐਸਐਸਆਰ 1941 ਵਿੱਚ ਪਹਿਲਾਂ ਵਾਂਗ ਨਹੀਂ ਹੈ। ਦੇਸ਼ ਮਹਾਨ ਦੇਸ਼ਭਗਤੀ ਯੁੱਧ ਦੀ ਅੱਗ ਵਿੱਚ ਝੁਲਸ ਗਿਆ ਸੀ। ਉਸ ਜੰਗ ਦੌਰਾਨ ਸੋਵੀਅਤ ਸੰਘ ਸੋਵੀਅਤ ਯੂਨੀਅਨ ਬਣ ਗਿਆ ਜਿਸ ਬਾਰੇ ਅਸੀਂ ਸਾਰੇ ਜਾਣਦੇ ਹਾਂ।
ਇਸ ਲਈ, ਮਹਾਨ ਦੇਸ਼ਭਗਤੀ ਯੁੱਧ ਇੱਕ ਸਮੇਂ ਦੇ ਸੋਵੀਅਤ, ਅਤੇ ਹੁਣ ਰੂਸੀ ਲੋਕਾਂ ਅਤੇ ਸਾਬਕਾ ਯੂਐਸਐਸਆਰ ਦੇ ਦੇਸ਼ਾਂ ਦੇ ਬਹੁਤ ਸਾਰੇ ਨਿਵਾਸੀਆਂ ਦੇ ਵਿਸ਼ਵ ਦ੍ਰਿਸ਼ਟੀਕੋਣ ਦੀ ਇੱਕ ਸਹਾਇਕ ਪਲੇਟ ਹੈ. ਇਹ ਉਹ ਚੀਜ਼ ਹੈ ਜੋ ਹਮੇਸ਼ਾ ਲਈ ਯਾਦ ਵਿੱਚ ਰਹੇਗੀ ਅਤੇ ਕੁਝ ਅਜਿਹਾ ਹੈ ਜੋ ਹਮੇਸ਼ਾ ਸਾਡੇ ਦਾ ਹਿੱਸਾ ਰਹੇਗਾ। ਦੂਜੇ ਵਿਸ਼ਵ ਯੁੱਧ ਅਤੇ ਮਹਾਨ ਦੇਸ਼ਭਗਤ ਯੁੱਧ ਦੇ ਇਤਿਹਾਸ ਨੂੰ ਮੁੜ ਲਿਖਣ ਦਾ ਇੱਕ ਕਾਰਨ ਰੂਸੀ ਲੋਕਾਂ ਦੇ ਸਹਿਯੋਗੀ ਕੋਰ ਨੂੰ ਖੜਕਾਉਣਾ ਹੈ।
ਮਹਾਨ ਦੇਸ਼ਭਗਤੀ ਯੁੱਧ ਦੇ ਸਭ ਤੋਂ ਦੁਖਦਾਈ ਪੰਨਿਆਂ ਵਿੱਚੋਂ ਇੱਕ ਅਤੇ ਸ਼ਾਇਦ ਆਮ ਤੌਰ 'ਤੇ ਰੂਸ ਦੇ ਇਤਿਹਾਸ ਵਿੱਚ 1941 ਦੀ ਫੌਜੀ ਤਬਾਹੀ ਸੀ। ਅਜਿਹੀ ਵਿਸ਼ਾਲਤਾ ਦੀ ਇੱਕ ਤਬਾਹੀ ਦੀ ਕਲਪਨਾ ਕਰਨਾ ਮੁਸ਼ਕਲ ਹੈ। ਯੂਐਸਐਸਆਰ ਦੇ ਯੂਰਪੀਅਨ ਹਿੱਸੇ ਦੇ ਵਿਸ਼ਾਲ ਖੇਤਰ ਜਰਮਨੀ ਦੇ ਕਬਜ਼ੇ ਵਿੱਚ ਹਨ, ਜਿੱਥੇ ਲੱਖਾਂ ਲੋਕ ਰਹਿੰਦੇ ਸਨ, ਸੈਂਕੜੇ ਪੌਦੇ ਅਤੇ ਫੈਕਟਰੀਆਂ ਸਨ, ਜਿਸ ਨੇ ਆਰਥਿਕ ਸੰਭਾਵਨਾ ਨੂੰ ਮਹੱਤਵਪੂਰਣ ਰੂਪ ਵਿੱਚ ਘਟਾ ਦਿੱਤਾ; ਹਜ਼ਾਰਾਂ ਕੈਦੀ, ਮਰੇ ਅਤੇ ਲਾਪਤਾ; ਫੌਜੀ ਅਤੇ ਨਾਗਰਿਕ ਸਾਜ਼ੋ-ਸਾਮਾਨ ਵਿੱਚ ਗੰਭੀਰ ਨੁਕਸਾਨ. ਪਰ ਇਹ ਸਭ ਫੌਜੀ ਤਬਾਹੀ ਦੀਆਂ ਖੁਸ਼ਕ ਲਾਈਨਾਂ ਹਨ, ਜਿਸ ਦੇ ਪਿੱਛੇ ਦੇਸ਼ ਦੀ ਕਿਸਮਤ ਅਤੇ ਇਸ ਨਾਲ ਜੁੜੇ ਕਰੋੜਾਂ ਲੋਕਾਂ ਦੀ ਕਿਸਮਤ ਖੜੀ ਹੈ। ਅਸਲ ਵਿੱਚ, ਯੂਐਸਐਸਆਰ ਤਬਾਹੀ ਦੇ ਕੰਢੇ 'ਤੇ ਸੀ.
ਆਮ ਤੌਰ 'ਤੇ, '41 ਦੀਆਂ ਗਰਮੀਆਂ ਦੀਆਂ ਫੌਜੀ ਘਟਨਾਵਾਂ ਬਹੁਤ ਵੱਖਰੀਆਂ ਸਨ। ਇੱਕ ਪਾਸੇ, ਇਹ ਬ੍ਰੈਸਟ ਕਿਲ੍ਹੇ, ਸਰਹੱਦੀ ਗਾਰਡਾਂ, ਪਾਇਲਟਾਂ, ਟੈਂਕ ਚਾਲਕਾਂ ਅਤੇ ਪੈਦਲ ਸੈਨਿਕਾਂ ਦੀ ਬਹਾਦਰੀ ਵਾਲੀ ਰੱਖਿਆ ਹੈ; ਦੂਜੇ ਪਾਸੇ, ਡਿਵੀਜ਼ਨ ਦੀਆਂ ਬੈਰਕਾਂ ਵਿੱਚ ਗੋਲੀ ਮਾਰ ਕੇ ਫੌਜੀ ਜਹਾਜ਼ਾਂ ਨੂੰ ਛੁਡਾਉਣ ਅਤੇ ਫੈਲਾਉਣ ਦੇ ਅਧੂਰੇ ਆਦੇਸ਼, ਜੋ ਲੜਾਈ ਦੀ ਤਿਆਰੀ 'ਤੇ ਨਹੀਂ ਰੱਖੇ ਗਏ ਸਨ; ਤੀਜੇ ਪਾਸੇ, ਨੇਵੀ, NKVD ਸਰਹੱਦੀ ਸੈਨਿਕਾਂ, ਅਤੇ ਵਿਅਕਤੀਗਤ ਫੌਜੀ ਜ਼ਿਲ੍ਹਿਆਂ ਨੂੰ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਉਣਾ। ਯੁੱਧ ਦੀ ਸ਼ੁਰੂਆਤ ਦੀਆਂ ਘਟਨਾਵਾਂ ਵਿੱਚ ਬਹੁਤ ਸਾਰੇ ਅਤੇ ਵਿਰੋਧੀ ਸਟਰੋਕ ਸ਼ਾਮਲ ਹੁੰਦੇ ਹਨ।
ਇਸ ਬਾਰੇ ਅਜੇ ਵੀ ਬਹਿਸ ਜਾਰੀ ਹੈ ਕਿ ਕਿਹੜੇ ਕਾਰਨਾਂ ਕਾਰਨ ਤਬਾਹੀ ਹੋਈ। ਮੇਰੀ ਰਾਏ ਵਿੱਚ, ਕੋਈ ਇੱਕ ਕਾਰਨ ਨਹੀਂ ਹੈ, ਕੋਈ ਇੱਕਲਾ ਦੋਸ਼ੀ ਨਹੀਂ ਹੈ.
ਮੁੱਖ ਸੰਸਕਰਣ:
- ਰੈੱਡ ਆਰਮੀ ਦੀ ਪੂਰੀ ਤਿਆਰੀ (ਯੂਨਿਟਾਂ ਨੂੰ ਲਾਮਬੰਦ ਨਹੀਂ ਕੀਤਾ ਗਿਆ ਸੀ ਅਤੇ ਜ਼ਿਆਦਾਤਰ ਸਰਦੀਆਂ ਦੇ ਕੁਆਰਟਰਾਂ ਵਿੱਚ ਸਨ)। ਜੀ. ਜ਼ੂਕੋਵ ਦੀਆਂ ਯਾਦਾਂ ਦੇ ਅਨੁਸਾਰ, ਆਈ. ਸਟਾਲਿਨ ਨੇ ਫੌਜ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ, ਤਾਂ ਜੋ ਜਰਮਨਾਂ ਨੂੰ ਭੜਕਾਇਆ ਨਾ ਜਾ ਸਕੇ। ਅਤੇ ਇਸ ਕਾਰਨ ਕਰਕੇ, ਉਸਨੇ ਜਰਮਨੀ ਨੂੰ ਅਨਾਜ ਦੇ ਨਾਲ ਰੇਲ ਗੱਡੀਆਂ ਭੇਜੀਆਂ. ਮੈਂ ਇੱਕ ਹੋਰ ਕਿਤਾਬ ਵਿੱਚ ਅਨਾਜ ਵਾਲੀਆਂ ਰੇਲਗੱਡੀਆਂ ਦਾ ਵਿਸ਼ਲੇਸ਼ਣ ਕੀਤਾ - "ਮੋਲੋਟੋਵ-ਰਿਬੇਨਟ੍ਰੋਪ ਪੈਕਟ ਦਾ ਜਨਮ (ਯੁਗ. ਘਟਨਾਵਾਂ. ਲੋਕ।)" (ਅਨਾਜ ਵਾਲੀਆਂ ਇਹਨਾਂ ਰੇਲ ਗੱਡੀਆਂ ਲਈ, ਜਰਮਨੀ ਨੇ ਸਾਜ਼ੋ-ਸਾਮਾਨ ਅਤੇ ਫੌਜੀ ਸਾਜ਼ੋ-ਸਾਮਾਨ ਨਾਲ ਰੇਲ ਗੱਡੀਆਂ ਭੇਜੀਆਂ);
- ਇੱਕ ਜਾਣੇ-ਪਛਾਣੇ ਅੰਗਰੇਜ਼ੀ ਪ੍ਰਚਾਰਕ ਨੇ ਇੱਕ ਸੰਸਕਰਣ ਅੱਗੇ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਯੂਐਸਐਸਆਰ ਜਰਮਨੀ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ, ਪਰ ਹਿਟਲਰ, ਇੱਕ ਰੋਕਥਾਮ ਯੁੱਧ ਸ਼ੁਰੂ ਕਰ ਰਿਹਾ ਸੀ, ਸਟਾਲਿਨ ਤੋਂ ਅੱਗੇ ਸੀ (ਇਹ ਸੰਸਕਰਣ 22 ਜੂਨ ਨੂੰ ਆਈ. ਰਿਬਨਟ੍ਰੋਪ ਦੇ ਬਿਆਨ ਨੂੰ ਪੂਰੀ ਤਰ੍ਹਾਂ ਦੁਹਰਾਉਂਦਾ ਹੈ। ਜਰਮਨ-ਸੋਵੀਅਤ ਯੁੱਧ ਦਾ ਪ੍ਰਕੋਪ)। ਜਰਮਨ ਫੌਜਾਂ, ਪਹਿਲਾਂ ਹਮਲਾ ਕਰਕੇ, ਲਾਲ ਫੌਜ ਨੂੰ ਗੰਭੀਰ ਹਾਰ ਦੇਣ ਦੇ ਯੋਗ ਸਨ;
- ਲਾਲ ਫੌਜ ਆਉਣ ਵਾਲੀ ਲੜਾਈ ਦੀ ਤਿਆਰੀ ਕਰ ਰਹੀ ਸੀ। ਜਦੋਂ ਜਰਮਨੀ ਨੇ ਹਮਲਾ ਕੀਤਾ, ਯੂਐਸਐਸਆਰ ਦੀਆਂ ਫੌਜਾਂ ਨੂੰ ਦੁਸ਼ਮਣ ਨੂੰ ਕਬਜ਼ੇ ਵਾਲੇ ਖੇਤਰ ਤੋਂ ਬਾਹਰ ਕੱਢਣ ਅਤੇ ਲੜਾਈ ਨੂੰ ਜਰਮਨ ਖੇਤਰ ਵਿੱਚ ਤਬਦੀਲ ਕਰਨ ਲਈ ਜਵਾਬੀ ਹਮਲੇ ਦੀ ਵਰਤੋਂ ਕਰਨੀ ਪਈ। ਇਸ ਲਈ, ਕੁਝ ਇਕਾਈਆਂ ਸਰਹੱਦ ਦੇ ਨੇੜੇ ਕੇਂਦ੍ਰਿਤ ਸਨ (ਉਦਾਹਰਣ ਵਜੋਂ, ਬਾਇਲਸਟੋਕ ਅਤੇ ਲਵੀਵ ਬਲਜਾਂ ਵਿੱਚ)।
- ਰੈੱਡ ਆਰਮੀ ਦੁਸ਼ਮਣ ਨੂੰ ਕਮਜ਼ੋਰ ਕਰਨ ਲਈ ਡੂੰਘਾਈ ਨਾਲ ਬਚਾਅ ਦੀ ਤਿਆਰੀ ਕਰ ਰਹੀ ਸੀ, ਉਸ ਤੋਂ ਬਾਅਦ ਅਨੁਕੂਲ ਸਥਿਤੀਆਂ ਵਿੱਚ ਹਮਲਾਵਰ ਹੋ ਰਿਹਾ ਸੀ। ਉਦਾਹਰਨ ਲਈ, ਵਿਆਜ਼ਮਾ ਖੇਤਰ ਵਿੱਚ ਕਿਲਾਬੰਦੀ ਵਾਲੇ ਖੇਤਰਾਂ ਦੇ ਨਿਰਮਾਣ ਲਈ ਯੋਜਨਾਵਾਂ ਜਾਣੀਆਂ ਜਾਂਦੀਆਂ ਹਨ।
ਮਹਾਨ ਦੇਸ਼ਭਗਤੀ ਯੁੱਧ ਬਾਰੇ ਅਤੇ ਖਾਸ ਕਰਕੇ ਇਸਦੇ ਸ਼ੁਰੂਆਤੀ ਦੌਰ ਬਾਰੇ ਬਹੁਤ ਸਾਰੇ ਲੇਖ ਅਤੇ ਕਿਤਾਬਾਂ ਲਿਖੀਆਂ ਗਈਆਂ ਹਨ। ਪਰ ਸਵਾਲ ਅਜੇ ਵੀ ਬਾਕੀ ਹਨ। ਸੋਵੀਅਤ ਅਤੇ ਜਰਮਨ ਫੌਜੀ ਨੇਤਾਵਾਂ ਦੀਆਂ ਬਹੁਤ ਸਾਰੀਆਂ ਯਾਦਾਂ ਹਮੇਸ਼ਾ ਉਦੇਸ਼ ਸਰੋਤ ਨਹੀਂ ਹੁੰਦੀਆਂ ਹਨ। ਯਾਦਾਂ ਅਕਸਰ ਕੁਝ ਅਸਫਲਤਾਵਾਂ, ਗਲਤੀਆਂ, ਗਲਤੀਆਂ ਨੂੰ ਢੱਕਦੀਆਂ ਹਨ, ਜਦੋਂ ਕਿ ਸਫਲਤਾਵਾਂ, ਇਸਦੇ ਉਲਟ, ਉੱਚੀਆਂ ਹੁੰਦੀਆਂ ਹਨ (ਇਹ ਸਾਰੇ ਯਾਦਕਾਰਾਂ 'ਤੇ ਲਾਗੂ ਹੁੰਦਾ ਹੈ)।
ਜਦੋਂ ਮਾਰਸ਼ਲ ਆਈ. ਕੋਨੇਵ ਨੂੰ ਯੁੱਧ ਦੇ ਸ਼ੁਰੂਆਤੀ ਦੌਰ ਦਾ ਵਰਣਨ ਕਰਨ ਲਈ ਕਿਹਾ ਗਿਆ, ਤਾਂ ਉਸਨੇ ਜਵਾਬ ਦਿੱਤਾ: "ਮੈਂ ਝੂਠ ਨਹੀਂ ਬੋਲਣਾ ਚਾਹੁੰਦਾ, ਪਰ ਉਹ ਫਿਰ ਵੀ ਮੈਨੂੰ ਸੱਚ ਲਿਖਣ ਦੀ ਇਜਾਜ਼ਤ ਨਹੀਂ ਦੇਣਗੇ।" ਹੋਰ ਫੌਜੀ ਲੀਡਰਾਂ ਨੇ ਇਸ ਕੇਸ ਵਿੱਚ ਕੀ ਲਿਖਿਆ ਜੇ ਉਨ੍ਹਾਂ ਨੂੰ ਸੱਚ ਲਿਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ?
ਜੰਗ ਬਾਰੇ ਖੋਜ ਕਿਸ ਆਧਾਰ 'ਤੇ ਹੋਣੀ ਚਾਹੀਦੀ ਹੈ? ਇਹ ਕਿਸੇ ਗੰਭੀਰ ਇਤਿਹਾਸਕ ਸਰੋਤ ਦੇ ਦਰਜੇ 'ਤੇ ਤੀਜੀ ਧਿਰ ਦੁਆਰਾ ਦੱਸੀਆਂ ਗਈਆਂ ਅਫਵਾਹਾਂ ਅਤੇ ਸ਼ਬਦਾਂ ਨੂੰ ਉੱਚਾ ਚੁੱਕਣ ਦੇ ਯੋਗ ਨਹੀਂ ਹੈ। ਇਸ ਸਥਿਤੀ ਵਿੱਚ, ਅਸੀਂ ਨਿਰਪੱਖਤਾ ਨੂੰ ਗੁਆਉਣ ਅਤੇ ਜੋ ਹੋ ਰਿਹਾ ਹੈ ਉਸ ਦੀ ਪੂਰੀ ਤਸਵੀਰ ਨਾ ਵੇਖਣ ਦਾ ਜੋਖਮ ਲੈਂਦੇ ਹਾਂ। ਸੋਵੀਅਤ ਫੌਜੀ ਨੇਤਾਵਾਂ ਅਤੇ ਜਰਮਨ, ਅੰਗਰੇਜ਼ੀ ਅਤੇ ਅਮਰੀਕੀ ਦੋਵਾਂ ਦੀਆਂ ਯਾਦਾਂ ਨੂੰ ਸਾਵਧਾਨੀ ਨਾਲ ਦੇਖਿਆ ਜਾਣਾ ਚਾਹੀਦਾ ਹੈ, ਉਹਨਾਂ ਨੂੰ ਨਿਰਦੇਸ਼ਾਂ, ਆਦੇਸ਼ਾਂ, ਹੋਰ ਦਸਤਾਵੇਜ਼ਾਂ, ਅਤੇ ਵਾਪਰ ਰਹੀਆਂ ਘਟਨਾਵਾਂ ਦੇ ਬਹੁਤ ਕੋਰਸ ਨਾਲ ਜਾਂਚਣਾ ਚਾਹੀਦਾ ਹੈ।
ਇਸ ਪੁਸਤਕ ਦਾ ਉਦੇਸ਼ ਯੁੱਧ ਤੋਂ ਪਹਿਲਾਂ ਦੀ ਸਥਿਤੀ ਵਿਚ ਕੁਝ ਵੇਰਵੇ ਦਿਖਾਉਣਾ ਹੈ:
- ਜਰਮਨੀ ਨਾਲ ਯੁੱਧ ਦੇ ਮਾਮਲੇ ਵਿੱਚ ਯੂਐਸਐਸਆਰ ਦੀਆਂ ਕਿਹੜੀਆਂ ਯੋਜਨਾਵਾਂ ਸਨ;
- ਪੱਛਮੀ ਮਿਲਟਰੀ ਜ਼ਿਲ੍ਹਿਆਂ ਵਿੱਚ ਕੀ ਹੋਇਆ (ਘਟਨਾ, ਨਿਰਦੇਸ਼, ਆਦੇਸ਼);
- ਪੱਛਮੀ ਫੌਜੀ ਜ਼ਿਲ੍ਹਿਆਂ ਨੇ ਯੁੱਧ ਨੂੰ ਕਿਸ ਹੱਦ ਤੱਕ ਤਿਆਰ ਕੀਤਾ?
ਮੈਂ ਸਪਸ਼ਟ ਤੌਰ 'ਤੇ ਜਵਾਬ ਦੇਣ ਲਈ ਕੋਈ ਕਾਰਜ ਨਿਰਧਾਰਤ ਨਹੀਂ ਕਰਦਾ ਕਿ ਕੀ ਹੋਇਆ ਹੈ। ਪਰ ਦਸਤਾਵੇਜ਼ਾਂ, ਘਟਨਾਵਾਂ ਅਤੇ ਤੱਥਾਂ ਨੂੰ ਦਿਖਾਉਣਾ ਜੋ ਤੁਹਾਨੂੰ ਖਾਸ ਸਵਾਲ ਸੋਚਣ ਅਤੇ ਪੁੱਛਣ ਦੀ ਇਜਾਜ਼ਤ ਦੇਣਗੇ, ਪੂਰੀ ਤਰ੍ਹਾਂ ਇਸ ਕਿਤਾਬ ਦੀ ਸਮਰੱਥਾ ਦੇ ਅੰਦਰ ਹੈ।
ਮੇਰੇ ਵੱਲੋਂ ਦਿੱਤੇ ਗਏ ਸਾਰੇ ਦਸਤਾਵੇਜ਼ ਖੁੱਲ੍ਹੇ ਸਰੋਤਾਂ ਤੋਂ ਲਏ ਗਏ ਹਨ। ਇਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ, ਦੁਸ਼ਮਣੀ ਦੇ ਪਹਿਲੇ ਮਹੀਨਿਆਂ ਵਿੱਚ, ਜ਼ਮੀਨ 'ਤੇ ਕੁਝ ਫੌਜੀ ਦਸਤਾਵੇਜ਼ (ਆਰਡਰ, ਨਿਰਦੇਸ਼) ਗੁਆਚ ਗਏ ਸਨ. ਦੂਜਾ, ਯੁੱਧ ਤੋਂ ਬਾਅਦ ਕੁਝ ਪੁਰਾਲੇਖਾਂ ਨੂੰ "ਸਾਫ਼" ਕੀਤਾ ਗਿਆ ਸੀ। ਇਹ ਜਾਣਿਆ ਜਾਂਦਾ ਹੈ ਕਿ ਯਾਦਾਂ ਵਿਚ ਜ਼ਿਕਰ ਕੀਤੇ ਸਾਰੇ ਆਦੇਸ਼ ਅਤੇ ਨਿਰਦੇਸ਼ ਨਹੀਂ ਮਿਲੇ ਹਨ.
ਇਸ ਤੋਂ ਇਲਾਵਾ, ਅੱਜ ਤੱਕ ਸਾਰੇ ਪੁਰਾਲੇਖ ਦਸਤਾਵੇਜ਼ਾਂ ਦਾ ਵਰਗੀਕਰਨ ਨਹੀਂ ਕੀਤਾ ਗਿਆ ਹੈ ਅਤੇ ਪ੍ਰਕਿਰਿਆ ਨਹੀਂ ਕੀਤੀ ਗਈ ਹੈ। ਇਹ ਸਭ ਕੁਝ ਵਾਪਰਨ ਦੀ ਵਿਸਤ੍ਰਿਤ ਤਸਵੀਰ ਬਣਾਉਣ ਵਿੱਚ ਕੁਝ ਮੁਸ਼ਕਲਾਂ ਪੈਦਾ ਕਰਦਾ ਹੈ।
 
ਅਧਿਆਇ 1. ਯੂਐਸਐਸਆਰ 1940-1941 ਵਿੱਚ ਕਿਸ ਲਈ ਤਿਆਰੀ ਕਰ ਰਿਹਾ ਸੀ?
 
1. ਯੂਐਸਐਸਆਰ ਦੀ ਮੁੱਖ ਫੌਜੀ ਯੋਜਨਾ
ਸ਼ਾਂਤੀ ਦੇ ਸਮੇਂ ਵਿੱਚ, ਹਰੇਕ ਦੇਸ਼ ਦਾ ਜਨਰਲ ਸਟਾਫ ਸੰਭਾਵੀ ਖਤਰਿਆਂ (ਹਮਲੇ ਅਤੇ ਰੱਖਿਆ ਦੋਵਾਂ ਵਿੱਚ) ਦੀ ਦਿਸ਼ਾ ਵਿੱਚ ਸੰਭਵ ਫੌਜੀ ਕਾਰਵਾਈਆਂ ਦੀ ਯੋਜਨਾ ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਇਸ ਦਾ ਪੂਰਾ ਸਿਹਰਾ ਅੱਜ ਤੱਕ ਦਿੱਤਾ ਜਾ ਸਕਦਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਜਨਰਲ ਸਟਾਫ ਕੋਲ ਕੋਈ ਜੰਗੀ ਯੋਜਨਾ ਹੈ। ਉਸਦਾ ਕੰਮ ਇਹ ਹੈ: ਯੋਜਨਾਵਾਂ ਬਣਾਉਣਾ।
ਯੁੱਧ ਤੋਂ ਪਹਿਲਾਂ, ਲਾਲ ਫੌਜ (ਮਜ਼ਦੂਰਾਂ ਅਤੇ ਕਿਸਾਨਾਂ ਦੀ ਲਾਲ ਫੌਜ) ਕੋਲ ਫੌਜੀ ਰਣਨੀਤਕ ਦਸਤਾਵੇਜ਼ਾਂ ਦਾ ਇੱਕ ਖਾਸ ਢਾਂਚਾ ਸੀ। ਇਹ ਨਿਰਦੇਸ਼ਾਂ ਅਤੇ ਯੋਜਨਾਵਾਂ ਦਾ ਇੱਕ ਸਮੂਹ ਸੀ, ਜੇਕਰ ਲਾਗੂ ਕੀਤਾ ਜਾਂਦਾ ਹੈ, ਤਾਂ ਨਿਰਧਾਰਤ ਕਾਰਵਾਈਆਂ ਦੇ ਟੀਚਿਆਂ ਅਤੇ ਉਦੇਸ਼ਾਂ ਦੇ ਅਨੁਸਾਰ ਫੌਜ ਅਤੇ ਜਲ ਸੈਨਾ ਦੀ ਲੜਾਈ ਵਿੱਚ ਪੂਰੀ ਤਾਇਨਾਤੀ ਅਤੇ ਦਾਖਲੇ ਨੂੰ ਯਕੀਨੀ ਬਣਾਇਆ ਜਾਵੇਗਾ। "ਇਸ ਵਿੱਚ ਸ਼ਾਮਲ ਹੈ:
- ਹਥਿਆਰਬੰਦ ਬਲਾਂ ਦੀ ਰਣਨੀਤਕ ਤੈਨਾਤੀ ਦੀਆਂ ਮੂਲ ਗੱਲਾਂ 'ਤੇ ਸਰਕਾਰੀ ਨਿਰਦੇਸ਼;
- ਜਨਰਲ ਸਟਾਫ਼ ਦੇ ਚੀਫ਼ ਦੁਆਰਾ ਵਿਕਸਤ ਕੀਤਾ ਗਿਆ ਅਤੇ ਇੱਕ ਨਕਸ਼ੇ ਅਤੇ ਸੰਖੇਪ ਸਾਰਣੀ ਦੇ ਅੰਤਿਕਾ ਦੇ ਨਾਲ ਹਥਿਆਰਬੰਦ ਸੈਨਾਵਾਂ (ਮੋਰਚਿਆਂ ਅਤੇ ਫਲੀਟਾਂ ਦੇ ਕੰਮ) ਦੀ ਰਣਨੀਤਕ ਤੈਨਾਤੀ ਦੀ ਪ੍ਰਕਿਰਿਆ 'ਤੇ ਯੂਐਸਐਸਆਰ ਦੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੁਆਰਾ ਮਨਜ਼ੂਰ ਕੀਤਾ ਗਿਆ ਨੋਟ। ਮੋਰਚਿਆਂ ਅਤੇ ਫੌਜਾਂ ਵਿਚਕਾਰ ਫੌਜੀ ਗਠਨ, ਹਵਾਬਾਜ਼ੀ ਅਤੇ ਲਾਲ ਫੌਜ ਦੀਆਂ ਇਕਾਈਆਂ ਦੀ ਵੰਡ;
- ਫੌਜੀ ਕਾਰਵਾਈਆਂ ਦੇ ਥੀਏਟਰਾਂ ਵਿੱਚ ਹਥਿਆਰਬੰਦ ਬਲਾਂ ਦੀ ਇਕਾਗਰਤਾ ਲਈ ਇੱਕ ਰਣਨੀਤਕ ਆਵਾਜਾਈ ਯੋਜਨਾ; ਰਣਨੀਤਕ ਤੈਨਾਤੀ ਕਵਰ ਯੋਜਨਾਵਾਂ;
- ਸਰਗਰਮ ਫੌਜ ਦੇ ਪਿੱਛੇ ਅਤੇ ਸਮੱਗਰੀ ਸਹਾਇਤਾ ਨੂੰ ਸੰਗਠਿਤ ਕਰਨ ਲਈ ਇੱਕ ਯੋਜਨਾ;
- ਸੰਚਾਰ, ਫੌਜੀ ਸੰਚਾਰ, ਹਵਾਈ ਰੱਖਿਆ ਅਤੇ ਹੋਰਾਂ ਲਈ ਯੋਜਨਾਵਾਂ।
ਆਖਰੀ ਜਾਣੀ ਜਾਣ ਵਾਲੀ ਰਣਨੀਤਕ ਤੈਨਾਤੀ ਯੋਜਨਾ ਨੂੰ 19 ਨਵੰਬਰ, 1938 ਨੂੰ ਮਨਜ਼ੂਰੀ ਦਿੱਤੀ ਗਈ ਸੀ। 1940 ਦੇ ਅੱਧ ਤੱਕ, ਫਰਾਂਸ ਦੀ ਹਾਰ ਦੇ ਨਾਲ, ਯੂਰਪ ਦੀ ਸਥਿਤੀ ਨਾਟਕੀ ਢੰਗ ਨਾਲ ਬਦਲ ਗਈ ਸੀ ਅਤੇ ਨਵੀਆਂ ਹਕੀਕਤਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਸੀ।
22 ਜੁਲਾਈ, 1940 ਨੂੰ, ਵੇਹਰਮਚਟ ਜ਼ਮੀਨੀ ਬਲਾਂ ਦੀ ਸੁਪਰੀਮ ਹਾਈ ਕਮਾਂਡ ਦੇ ਜਨਰਲ ਸਟਾਫ ਨੇ, ਐਫ. ਹਲਡਰ ਦੀ ਅਗਵਾਈ ਵਿੱਚ, ਯੂਐਸਐਸਆਰ ਦੇ ਵਿਰੁੱਧ ਇੱਕ ਮੁਹਿੰਮ ਲਈ ਇੱਕ ਯੋਜਨਾ ਦਾ ਸ਼ੁਰੂਆਤੀ ਵਿਕਾਸ ਸ਼ੁਰੂ ਕੀਤਾ। ਐਫ. ਹਲਦਰ ਦੇ ਨੋਟਸ ਤੋਂ:
22 ਜੁਲਾਈ 1940 ਈ.
ਰੂਸੀ ਸਮੱਸਿਆ ਨੂੰ ਇੱਕ ਹਮਲਾਵਰ ਦੁਆਰਾ ਹੱਲ ਕੀਤਾ ਜਾਵੇਗਾ. ਤੁਹਾਨੂੰ ਆਗਾਮੀ ਓਪਰੇਸ਼ਨ ਲਈ ਇੱਕ ਯੋਜਨਾ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਏ. ਤੈਨਾਤੀ ਚਾਰ ਤੋਂ ਛੇ ਹਫ਼ਤਿਆਂ ਤੱਕ ਰਹੇਗੀ। ਫੁਹਰਰ ਨੂੰ ਸੂਚਿਤ ਕੀਤਾ ਗਿਆ ਸੀ.
ਬੀ. ਰੂਸੀ ਜ਼ਮੀਨੀ ਫੌਜ ਨੂੰ ਹਰਾਓ, ਜਾਂ ਘੱਟੋ ਘੱਟ ਅਜਿਹੇ ਖੇਤਰ 'ਤੇ ਕਬਜ਼ਾ ਕਰੋ ਤਾਂ ਕਿ ਬਰਲਿਨ ਅਤੇ ਸਿਲੇਸੀਅਨ ਉਦਯੋਗਿਕ ਖੇਤਰ ਨੂੰ ਰੂਸੀ ਹਵਾਈ ਹਮਲਿਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਰੂਸ ਵਿਚ ਡੂੰਘਾਈ ਨਾਲ ਅੱਗੇ ਵਧਣਾ ਫਾਇਦੇਮੰਦ ਹੈ ਤਾਂ ਜੋ ਸਾਡੀ ਹਵਾਬਾਜ਼ੀ ਇਸਦੇ ਸਭ ਤੋਂ ਮਹੱਤਵਪੂਰਨ ਕੇਂਦਰਾਂ ਨੂੰ ਤਬਾਹ ਕਰ ਸਕੇ.
ਵੀ. ਰਾਜਨੀਤਿਕ ਟੀਚੇ: ਯੂਕਰੇਨੀ ਰਾਜ, ਬਾਲਟਿਕ ਰਾਜਾਂ ਦਾ ਸੰਘ, ਬੇਲਾਰੂਸ, ਫਿਨਲੈਂਡ। ਬਾਲਟਿਕਸ ਪਾਸੇ ਵਿੱਚ ਇੱਕ ਕੰਡਾ ਹਨ. 2
ਯੋਜਨਾਬੱਧ ਕੰਪਨੀ ਦੇ ਰਾਜਨੀਤਿਕ ਟੀਚਿਆਂ ਵਿੱਚ, ਏ. ਹਿਟਲਰ ਨੇ ਹੇਠਾਂ ਦਿੱਤੀ ਰੂਪਰੇਖਾ ਦਿੱਤੀ: ਇੱਕ ਯੂਕਰੇਨੀ ਰਾਜ ਦੀ ਸਿਰਜਣਾ, ਬਾਲਟਿਕ ਰਾਜਾਂ ਅਤੇ ਬੇਲਾਰੂਸ ਦੇ ਇੱਕ ਸੰਘ ਦਾ ਗਠਨ, ਅਤੇ ਫਿਨਲੈਂਡ ਦੇ ਖੇਤਰ ਵਿੱਚ ਵਾਧਾ। ਬਾਲਟਿਕ ਰਾਜ, ਹਿਟਲਰ ਦੇ ਅਨੁਸਾਰ, ਯੂਐਸਐਸਆਰ ਲਈ "ਪਾਸੇ ਵਿੱਚ ਕੰਡਾ" ਬਣ ਜਾਣੇ ਸਨ।
ਜੀ. ਹੋਥ (1941 ਦੀਆਂ ਗਰਮੀਆਂ ਵਿੱਚ ਤੀਜੇ ਪੈਂਜ਼ਰ ਗਰੁੱਪ ਦਾ ਕਮਾਂਡਰ) ਪੂਰਬ ਵਿੱਚ ਆਪ੍ਰੇਸ਼ਨ ਦੀਆਂ ਤਿਆਰੀਆਂ ਦੀ ਸ਼ੁਰੂਆਤ ਲਈ ਕੁਝ ਸ਼ੁਰੂਆਤੀ ਤਾਰੀਖ ਦਿੰਦਾ ਹੈ:
ਪਹਿਲਾਂ ਹੀ 6 ਜੁਲਾਈ, 1940 ਨੂੰ, "ਪੂਰਬ ਦੀਆਂ ਵਿਦੇਸ਼ੀ ਫੌਜਾਂ" ਵਿਭਾਗ ਦੇ ਮੁਖੀ ਨੇ ਜਨਰਲ ਸਟਾਫ ਦੇ ਮੁਖੀ ਨੂੰ ਅਜਿਹੀ ਕਾਰਵਾਈ ਦੀ ਤਿਆਰੀ ਲਈ ਬੁਨਿਆਦੀ ਡੇਟਾ ਦੀ ਰਿਪੋਰਟ ਦਿੱਤੀ ਸੀ। ਇਹ ਉਹਨਾਂ ਤੋਂ ਬਾਅਦ ਆਇਆ ਕਿ ਓਪਰੇਸ਼ਨ ਦੇ ਵਿਕਾਸ ਲਈ ਸਭ ਤੋਂ ਅਨੁਕੂਲ ਦਿਸ਼ਾ, ਬਸ਼ਰਤੇ ਕਿ ਫਲੈਕ ਬਾਲਟਿਕ ਸਾਗਰ ਦੇ ਨਾਲ ਲੱਗਦੀ ਹੈ, ਮਾਸਕੋ ਦੀ ਦਿਸ਼ਾ ਹੈ, ਉਹ ਕਾਰਵਾਈਆਂ ਜਿਸ ਵਿੱਚ ਯੂਕਰੇਨ ਅਤੇ ਕਾਲੇ ਸਾਗਰ ਦੇ ਤੱਟ 'ਤੇ ਸਥਿਤ ਦੁਸ਼ਮਣ ਸਮੂਹ ਨੂੰ ਲੜਨ ਲਈ ਮਜਬੂਰ ਕੀਤਾ ਜਾਵੇਗਾ। ਇੱਕ ਉਲਟਾ ਸਾਹਮਣੇ.
ਅਗਲੇ ਦਿਨ, ਓਪਰੇਸ਼ਨ ਵਿਭਾਗ ਦੇ ਮੁਖੀ ਨੇ ਇੱਕ ਮਜ਼ਬੂਤ ਦੱਖਣੀ ਸਮੂਹ ਬਣਾਉਣ ਦਾ ਪ੍ਰਸਤਾਵ ਦਿੱਤਾ। ਹਾਲਾਂਕਿ, ਜਨਰਲ ਸਟਾਫ ਦੇ ਮੁਖੀ ਨੇ ਕਿਹਾ ਕਿ ਉਹ ਇੱਕ ਮਜ਼ਬੂਤ ਉੱਤਰੀ ਸਮੂਹ ਬਣਾਉਣਾ ਵਧੇਰੇ ਉਚਿਤ ਸਮਝਦਾ ਹੈ ... 3
ਭਾਵ, ਪਹਿਲਾਂ ਹੀ 6 ਜੁਲਾਈ, 1940 ਨੂੰ, ਫਰਾਂਸ ਵਿੱਚ ਲੜਾਈ ਦੇ ਅੰਤ ਤੋਂ ਬਾਅਦ (ਫਰਾਂਸ ਨੇ 22 ਜੂਨ, 1940 ਨੂੰ ਸਮਰਪਣ 'ਤੇ ਹਸਤਾਖਰ ਕੀਤੇ), ਜਨਰਲ ਸਟਾਫ ਦੇ ਮੁਖੀ ਨੂੰ ਪ੍ਰਸਤਾਵਿਤ ਪੂਰਬੀ ਕੰਪਨੀ ਲਈ ਮੁੱਖ ਵਿਚਾਰਾਂ ਦੀ ਰਿਪੋਰਟ ਕੀਤੀ ਗਈ ਸੀ। ਅਜਿਹੇ ਵਿਚਾਰਾਂ ਦੀ ਤਿਆਰੀ ਲਈ ਨਿਰਦੇਸ਼ ਕਦੋਂ ਦਿੱਤੇ ਗਏ ਸਨ?
ਫਰਾਂਸ ਨੂੰ ਹਰਾਉਣ ਤੋਂ ਪਹਿਲਾਂ ਜਰਮਨੀ ਯੂਐਸਐਸਆਰ ਉੱਤੇ ਹਮਲਾ ਨਹੀਂ ਕਰ ਸਕਦਾ ਸੀ। ਇਹ ਫਰਾਂਸ ਦੀ ਹਾਰ ਸੀ ਜਿਸ ਨੇ ਜਰਮਨੀ ਨੂੰ ਸਾਰੇ ਯੂਰਪ ਨੂੰ ਆਪਣੇ ਅਧੀਨ ਕਰਨ ਦੀ ਇਜਾਜ਼ਤ ਦਿੱਤੀ।
ਮਈ-ਜੂਨ 1940 ਵਿੱਚ ਜਰਮਨੀ ਹੱਥੋਂ ਫਰਾਂਸ ਦੀ ਹਾਰ
ਯੂਐਸਐਸਆਰ ਉੱਤੇ "ਬਾਰਬਾਰੋਸਾ" ਹਮਲੇ ਦੀ ਯੋਜਨਾ ਨੂੰ ਹਿਟਲਰ ਦੁਆਰਾ 18 ਦਸੰਬਰ, 1940 ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਰ ਇਸ 'ਤੇ ਕੰਮ 22 ਜੁਲਾਈ, 1940 ਨੂੰ ਸ਼ੁਰੂ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਕੋਈ ਵੀ ਇਸ ਤੱਥ ਨਾਲ ਬਹਿਸ ਨਹੀਂ ਕਰੇਗਾ ਕਿ ਇਹ ਯੋਜਨਾ, ਜਿਸ ਨੇ ਯੂਐਸਐਸਆਰ ਨੂੰ ਜ਼ਬਤ ਕਰਨ ਲਈ ਪ੍ਰਦਾਨ ਕੀਤਾ ਸੀ। ਯੂਐਸਐਸਆਰ ਦਾ ਯੂਰਪੀਅਨ ਹਿੱਸਾ, ਜ਼ਰੂਰੀ ਤੌਰ 'ਤੇ, ਹਮਲਾਵਰ ਸੀ. ਇੱਕ ਮਹੱਤਵਪੂਰਨ ਵੇਰਵੇ, ਬਾਰਬਾਰੋਸਾ ਯੋਜਨਾ ਇਹ ਨਹੀਂ ਦਰਸਾਉਂਦੀ ਹੈ ਕਿ ਜਰਮਨੀ ਇੱਕ ਨਿਵਾਰਕ ਫੌਜੀ ਉਪਾਅ ਵਜੋਂ ਯੂਐਸਐਸਆਰ ਉੱਤੇ ਹਮਲਾ ਕਰ ਰਿਹਾ ਹੈ। ਜਰਮਨੀ ਨੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਬਹੁਤ ਬਾਅਦ ਵਿੱਚ ਇਹ ਗੱਲ ਕਹੀ। ਜੇ ਇਹ ਸੱਚ ਨਹੀਂ ਹੈ, ਤਾਂ ਬਾਰਬਾਰੋਸਾ ਯੋਜਨਾ, ਜੋ ਕਿ 1940 ਦੀਆਂ ਗਰਮੀਆਂ ਤੋਂ ਬਾਅਦ ਵਿਕਸਤ ਕੀਤੀ ਗਈ ਸੀ, ਕਿਸ ਪੜਾਅ 'ਤੇ "ਸੋਵੀਅਤ ਹਮਲੇ" ਦੇ ਵਿਰੁੱਧ ਇੱਕ ਰੋਕਥਾਮ ਉਪਾਅ ਬਣ ਗਈ ਸੀ?
ਆਉ ਅਸੀਂ ਐਫ. ਹੈਲਡਰ ਦੇ ਨੋਟਸ ਵੱਲ ਮੁੜੀਏ, ਜਿਸ ਨੂੰ, ਕਿਸੇ ਹੋਰ ਵਾਂਗ, ਜਰਮਨ ਦੀਆਂ ਤਿਆਰੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। 31 ਜੁਲਾਈ, 1940 ਨੂੰ ਵੇਹਰਮਾਕਟ ਦੀ ਅਗਵਾਈ ਨਾਲ ਇੱਕ ਫੌਜੀ ਮੀਟਿੰਗ ਵਿੱਚ, ਏ. ਹਿਟਲਰ ਨੇ ਕਿਹਾ:
31 ਜੁਲਾਈ 1940 ਈ.
ਫੁਹਰਰ:
ਇੰਗਲੈਂਡ ਦੀ ਉਮੀਦ ਰੂਸ ਅਤੇ ਅਮਰੀਕਾ ਹਨ। ਜੇ ਰੂਸ ਦੀ ਉਮੀਦ ਟੁੱਟ ਗਈ, ਤਾਂ ਅਮਰੀਕਾ ਵੀ ਇੰਗਲੈਂਡ ਤੋਂ ਦੂਰ ਹੋ ਜਾਵੇਗਾ, ਕਿਉਂਕਿ ਰੂਸ ਦੀ ਹਾਰ ਦੇ ਨਤੀਜੇ ਵਜੋਂ ਪੂਰਬੀ ਏਸ਼ੀਆ ਵਿੱਚ ਜਾਪਾਨ ਦੀ ਸ਼ਾਨਦਾਰ ਮਜ਼ਬੂਤੀ ਹੋਵੇਗੀ ...
ਇੰਗਲੈਂਡ ਖਾਸ ਤੌਰ 'ਤੇ ਰੂਸ 'ਤੇ ਭਰੋਸਾ ਕਰ ਰਿਹਾ ਹੈ। ਲੰਡਨ ਵਿਚ ਕੁਝ ਅਜਿਹਾ ਹੋਇਆ ਹੈ! ਅੰਗਰੇਜ਼ ਪੂਰੀ ਤਰ੍ਹਾਂ ਹੌਂਸਲੇ ਗੁਆ ਚੁੱਕੇ ਸਨ, ਪਰ ਹੁਣ ਉਹ ਅਚਾਨਕ ਫਿਰ ਤੋਂ ਉੱਠ ਗਏ।
ਵਾਰਤਾਲਾਪ ਸੁਣੀਆਂ। ਰੂਸ ਪੱਛਮੀ ਯੂਰਪ ਵਿੱਚ ਤੇਜ਼ੀ ਨਾਲ ਵਿਕਾਸ ਤੋਂ ਅਸੰਤੁਸ਼ਟ ਹੈ। ਰੂਸ ਲਈ ਇੰਗਲੈਂਡ ਨੂੰ ਇਹ ਦੱਸਣ ਲਈ ਕਾਫ਼ੀ ਹੈ ਕਿ ਉਹ ਜਰਮਨੀ ਨੂੰ ਵੀ [ਮਜ਼ਬੂਤ] ਨਹੀਂ ਦੇਖਣਾ ਚਾਹੁੰਦਾ ਹੈ ਕਿਉਂਕਿ ਬ੍ਰਿਟਿਸ਼ ਇਸ ਕਥਨ ਨੂੰ ਤੂੜੀ 'ਤੇ ਡੁਬਦੇ ਆਦਮੀ ਵਾਂਗ ਚਿੰਬੜਦਾ ਹੈ, ਅਤੇ ਉਮੀਦ ਕਰਨਾ ਸ਼ੁਰੂ ਕਰਦਾ ਹੈ ਕਿ ਛੇ ਤੋਂ ਅੱਠ ਮਹੀਨਿਆਂ ਵਿੱਚ ਸਭ ਕੁਝ ਬਦਲ ਜਾਵੇਗਾ। ਬਿਲਕੁਲ ਵੱਖਰੇ ਤੌਰ 'ਤੇ.
ਜੇਕਰ ਰੂਸ ਹਾਰ ਜਾਂਦਾ ਹੈ, ਤਾਂ ਇੰਗਲੈਂਡ ਆਪਣੀ ਆਖਰੀ ਉਮੀਦ ਗੁਆ ਦੇਵੇਗਾ। ਫਿਰ ਜਰਮਨੀ ਯੂਰਪ ਅਤੇ ਬਾਲਕਨ ਦੇਸ਼ਾਂ ਉੱਤੇ ਹਾਵੀ ਹੋ ਜਾਵੇਗਾ।
ਸਿੱਟਾ: ਇਸ ਤਰਕ ਦੇ ਅਨੁਸਾਰ, ਰੂਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ. ਅੰਤਮ: ਬਸੰਤ 1941.
ਜਿੰਨੀ ਜਲਦੀ ਅਸੀਂ ਰੂਸ ਨੂੰ ਹਰਾਉਂਦੇ ਹਾਂ, ਓਨਾ ਹੀ ਚੰਗਾ। ਓਪਰੇਸ਼ਨ ਦਾ ਤਾਂ ਹੀ ਕੋਈ ਮਤਲਬ ਹੋਵੇਗਾ ਜੇਕਰ ਅਸੀਂ ਪੂਰੇ ਸੂਬੇ ਨੂੰ ਇੱਕ ਤੇਜ਼ ਝਟਕੇ ਨਾਲ ਹਰਾ ਦੇਈਏ। ਸਿਰਫ਼ ਇਲਾਕੇ ਦੇ ਕੁਝ ਹਿੱਸੇ 'ਤੇ ਕਬਜ਼ਾ ਕਰਨਾ ਕਾਫ਼ੀ ਨਹੀਂ ਹੈ।
ਸਰਦੀਆਂ ਵਿੱਚ ਕਾਰਵਾਈ ਨੂੰ ਰੋਕਣਾ ਖ਼ਤਰਨਾਕ ਹੈ। ਇਸ ਲਈ, ਇੰਤਜ਼ਾਰ ਕਰਨਾ ਬਿਹਤਰ ਹੈ, ਪਰ ਰੂਸ ਨੂੰ ਤਬਾਹ ਕਰਨ ਦਾ ਪੱਕਾ ਫੈਸਲਾ ਲਓ... ਇਸ ਸਾਲ ਸ਼ੁਰੂ ਕਰਨਾ ਬਿਹਤਰ ਹੋਵੇਗਾ, ਪਰ ਇਹ ਢੁਕਵਾਂ ਨਹੀਂ ਹੈ, ਕਿਉਂਕਿ ਕਾਰਵਾਈ ਨੂੰ ਇੱਕ ਝਟਕੇ ਵਿੱਚ ਕੀਤਾ ਜਾਣਾ ਚਾਹੀਦਾ ਹੈ. ਟੀਚਾ ਰੂਸ ਦੀ ਜੀਵਨ ਸ਼ਕਤੀ ਨੂੰ ਨਸ਼ਟ ਕਰਨਾ ਹੈ. 4
ਰੂਸ ਨੂੰ ਹਰਾਇਆ ਜਾਣਾ ਚਾਹੀਦਾ ਹੈ ਅਤੇ ("ਪੂਰਾ ਰਾਜ") ਖਤਮ ਕੀਤਾ ਜਾਣਾ ਚਾਹੀਦਾ ਹੈ, ਇਹ ਗ੍ਰੇਟ ਬ੍ਰਿਟੇਨ ਨਾਲ ਮਸਲਾ ਹੱਲ ਕਰੇਗਾ ਅਤੇ ਜਰਮਨੀ ਨੂੰ "ਯੂਰਪ 'ਤੇ ਹਾਵੀ ਹੋਣ ਦੇਵੇਗਾ।" ਇਸ ਲਈ, ਜਰਮਨੀ ਦਾ ਟੀਚਾ ਕਿਹਾ ਗਿਆ ਹੈ: "ਰੂਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ." ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਯੋਜਨਾ ਬਾਰਬਾਰੋਸਾ ਤਿਆਰ ਕੀਤੀ ਜਾ ਰਹੀ ਹੈ. ਅਤੇ ਦੁਬਾਰਾ, ਰੋਕਥਾਮ ਯੁੱਧ ਬਾਰੇ ਇੱਕ ਸ਼ਬਦ ਨਹੀਂ. ਜਰਮਨੀ ਯੂਰਪ ਦੀ ਸਥਿਤੀ ਦੇ ਆਪਣੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਅੱਗੇ ਵਧਦਾ ਹੈ, ਜਿਸ ਵਿੱਚ ਹੋਰ ਮਜ਼ਬੂਤ ਸ਼ਕਤੀਆਂ ਲਈ ਕੋਈ ਥਾਂ ਨਹੀਂ ਹੈ।
ਹਿਟਲਰ ਨੇ 1940 ਵਿਚ ਰੂਸ ਨਾਲ ਨਜਿੱਠਣ ਨੂੰ ਤਰਜੀਹ ਦਿੱਤੀ ਹੋਵੇਗੀ ਪਰ ਹੜਤਾਲ ਦੀ ਤਿਆਰੀ ਵਿਚ ਸਮਾਂ ਲੱਗੇਗਾ। ਇਹੀ ਸਬੂਤ ਜੀ. ਗੋਥ ਦੁਆਰਾ ਦਿੱਤਾ ਗਿਆ ਹੈ:
29 ਜੁਲਾਈ ਨੂੰ, 18ਵੀਂ ਆਰਮੀ (ਈ. ਮਾਰਕਸ) ਦੇ ਚੀਫ਼ ਆਫ਼ ਸਟਾਫ਼, ਜੋ ਉਸ ਸਮੇਂ ਪੂਰਬ ਵਿੱਚ ਸੀ, ਨੂੰ ਬਰਲਿਨ ਬੁਲਾਇਆ ਗਿਆ, ਜਿੱਥੇ ਉਸ ਨੂੰ ਰੂਸ ਵਿਰੁੱਧ ਕਾਰਵਾਈ ਲਈ ਇੱਕ ਯੋਜਨਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ। ਇਸ ਸਮੇਂ, ਹਿਟਲਰ, ਜੋ ਪਤਝੜ ਵਿਚ ਰੂਸ 'ਤੇ ਹਮਲਾ ਕਰਨ ਵਾਲਾ ਸੀ, ਨੂੰ ਸੂਚਿਤ ਕੀਤਾ ਗਿਆ ਸੀ ਕਿ ਪੂਰਬੀ ਸਰਹੱਦ 'ਤੇ ਫੌਜਾਂ ਦੀ ਇਕਾਗਰਤਾ ਅਤੇ ਤਾਇਨਾਤੀ ਵਿਚ ਚਾਰ ਤੋਂ ਛੇ ਹਫ਼ਤੇ ਲੱਗਣਗੇ। 5
ਇਸ ਲਈ, ਹਿਟਲਰ ਨੇ ਸ਼ੁਰੂ ਵਿੱਚ 1940 ਦੇ ਪਤਝੜ ਵਿੱਚ ਯੂ.ਐੱਸ.ਐੱਸ.ਆਰ. 'ਤੇ ਹਮਲਾ ਕਰਨ ਦਾ ਇਰਾਦਾ ਬਣਾਇਆ ਸੀ। ਇਹ ਉਸ ਸਮੇਂ ਯੋਜਨਾਬੱਧ ਕੀਤਾ ਗਿਆ ਸੀ ਜਦੋਂ ਗ੍ਰੇਟ ਬ੍ਰਿਟੇਨ ਦੇ ਹਮਲੇ ਦੀਆਂ ਤਿਆਰੀਆਂ ਚੱਲ ਰਹੀਆਂ ਸਨ - ਓਪਰੇਸ਼ਨ ਸੀ ਲਾਇਨ। ਇਹ ਆਪਰੇਸ਼ਨ ਕਦੇ ਨਹੀਂ ਹੋਇਆ। ਪਰ ਕੀ ਹਿਟਲਰ ਨੇ ਅਸਲ ਵਿੱਚ ਟਾਪੂਆਂ ਉੱਤੇ ਹਮਲਾ ਕਰਨ ਅਤੇ ਗ੍ਰੇਟ ਬ੍ਰਿਟੇਨ ਨੂੰ ਹਰਾਉਣ ਦੀ ਯੋਜਨਾ ਬਣਾਈ ਸੀ? ਈ ਮੈਨਸਟਾਈਨ ਦੇ ਅਨੁਸਾਰ, ਨੰ.
ਜਰਮਨੀ ਅਤੇ ਯੂਐਸਐਸਆਰ ਦੋਵਾਂ ਨੇ ਇੱਕ ਦੂਜੇ ਨੂੰ ਵਿਰੋਧੀ ਵਜੋਂ ਦੇਖਿਆ। ਯੂਐਸਐਸਆਰ ਫਰਾਂਸ ਦੀ ਤੇਜ਼ ਹਾਰ ਤੋਂ ਅਸੰਤੁਸ਼ਟ ਸੀ ਅਤੇ ਇਹ ਸਮਝਣ ਯੋਗ ਹੈ, ਕਿਉਂਕਿ ਜਰਮਨੀ ਕਾਫ਼ੀ ਮਜ਼ਬੂਤ ਹੋ ਗਿਆ ਸੀ. ਐਫ. ਹਲਦਰ ਦੀ ਡਾਇਰੀ ਤੋਂ:
22 ਜੁਲਾਈ 1940 ਈ.
ਸਟਾਲਿਨ ਇੰਗਲੈਂਡ ਨਾਲ ਫਲਰਟ ਕਰ ਰਿਹਾ ਹੈ ਤਾਂ ਜੋ ਉਸ ਨੂੰ ਜੰਗ ਜਾਰੀ ਰੱਖਣ ਲਈ ਮਜ਼ਬੂਰ ਕੀਤਾ ਜਾ ਸਕੇ ਅਤੇ ਇਸ ਤਰ੍ਹਾਂ ਸਾਨੂੰ ਜਕੜਿਆ ਜਾ ਸਕੇ... ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਰਮਨੀ ਜ਼ਿਆਦਾ ਮਜ਼ਬੂਤ ਨਾ ਬਣ ਜਾਵੇ। ਹਾਲਾਂਕਿ, ਸਾਡੇ ਵਿਰੁੱਧ ਰੂਸ ਦੁਆਰਾ ਸਰਗਰਮ ਕਾਰਵਾਈ ਦੇ ਕੋਈ ਸੰਕੇਤ ਨਹੀਂ ਹਨ।
ਰੂਸ - ਇੰਗਲੈਂਡ: ਦੋਵੇਂ ਆਪਸੀ ਤਾਲਮੇਲ ਲਈ ਝੁਕੇ ਹੋਏ ਹਨ। ਰੂਸੀ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਸਾਹਮਣੇ ਸਮਝੌਤਾ ਕਰਨ ਤੋਂ ਡਰਦੇ ਹਨ; ਰੂਸੀ ਜੰਗ ਨਹੀਂ ਚਾਹੁੰਦੇ। ਕ੍ਰਿਪਸ ਨਾਲ ਸਟਾਲਿਨ ਦੀ ਗੱਲਬਾਤ ਦੇ ਦੌਰਾਨ, ਸਟਾਲਿਨ ਨੇ ਅਧਿਕਾਰਤ ਤੌਰ 'ਤੇ ਇੰਗਲੈਂਡ ਨਾਲ ਤਾਲਮੇਲ ਕਰਨ ਤੋਂ ਪਰਹੇਜ਼ ਕੀਤਾ... ਹਾਲਾਂਕਿ, ਰੂਸ ਦਾ ਅਸਲ ਮਨੋਦਸ਼ਾ ਹੋਰ ਹਾਲਤਾਂ (ਯੁਗੋਸਲਾਵ ਰਾਜਦੂਤ ਗੈਵਰੀਲੋਵਿਚ ਨਾਲ ਕਾਲਿਨਿਨ ਦੀ ਗੱਲਬਾਤ) ਵਿੱਚ ਪ੍ਰਤੀਬਿੰਬਤ ਹੋਇਆ ਸੀ। ਇੱਥੇ ਰੂਸ ਨੇ ਜਰਮਨੀ ਦੇ ਵਿਰੁੱਧ ਲੜਾਈ ਦਾ ਸੱਦਾ ਦਿੱਤਾ: "ਇੱਕ ਬਲਾਕ ਵਿੱਚ ਇੱਕਜੁੱਟ ਹੋਵੋ।" 7
1. ਏ. ਹਿਟਲਰ 2. ਜੇ. ਰਿਬਨਟ੍ਰੋਪ, ਜਰਮਨੀ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ 3. ਐੱਫ. ਹੈਲਡਰ, ਵੇਹਰਮਾਕਟ ਜਨਰਲ ਸਟਾਫ ਦੇ ਮੁਖੀ
ਹਰ ਪੱਖ ਆਪਣੇ ਟੀਚਿਆਂ ਦਾ ਪਿੱਛਾ ਕਰਦਾ ਹੈ। ਜਰਮਨੀ ਮਹਾਂਦੀਪ ਦੀਆਂ ਆਖਰੀ ਮਜ਼ਬੂਤ ਸ਼ਕਤੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯੂਐਸਐਸਆਰ ਅਤੇ ਗ੍ਰੇਟ ਬ੍ਰਿਟੇਨ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ (ਜਰਮਨੀ ਉਨ੍ਹਾਂ ਦਾ ਸਾਂਝਾ ਦੁਸ਼ਮਣ ਹੈ)। ਅਤੇ ਇੱਥੇ 1 ਸਤੰਬਰ, 1939 ਨੂੰ ਪੋਲੈਂਡ ਉੱਤੇ ਜਰਮਨੀ ਦੇ ਹਮਲੇ ਤੋਂ ਪਹਿਲਾਂ ਉਹਨਾਂ ਦੀਆਂ ਸਥਿਤੀਆਂ ਵਿੱਚ ਸੰਪਰਕ ਦੇ ਵਧੇਰੇ ਬਿੰਦੂ ਹਨ। ਉਸੇ ਸਮੇਂ, ਐਫ. ਹੈਲਡਰ ਨੇ ਨੋਟ ਕੀਤਾ ਕਿ "ਸਾਡੇ ਵਿਰੁੱਧ ਰੂਸ ਦੀ ਸਰਗਰਮ ਕਾਰਵਾਈ ਦੇ ਕੋਈ ਸੰਕੇਤ ਨਹੀਂ ਹਨ।" ਯੂਐਸਐਸਆਰ, ਇੱਕ ਪਾਸੇ, ਗ੍ਰੇਟ ਬ੍ਰਿਟੇਨ ਅਤੇ ਯੂਐਸਏ ਦੇ ਸਾਹਮਣੇ ਆਪਣੇ ਆਪ ਨੂੰ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਜਰਮਨੀ ਨਾਲ ਜੰਗ ਵਿੱਚ ਆਪਣੇ ਸੰਭਾਵੀ ਸਹਿਯੋਗੀ ਨੂੰ. ਪਰ ਦੂਜੇ ਪਾਸੇ, ਉਹ ਆਪਣੀ ਨਿਰਪੱਖਤਾ 'ਤੇ ਜ਼ੋਰ ਦਿੰਦੇ ਹੋਏ, ਜਰਮਨੀ ਨਾਲ ਵਪਾਰਕ ਸਬੰਧਾਂ ਨੂੰ ਕਾਇਮ ਰੱਖਣ ਅਤੇ ਵਿਕਸਤ ਕਰਨ, ਖੁੱਲ੍ਹੇ ਦੁਸ਼ਮਣੀ ਕਾਰਵਾਈਆਂ ਨਾਲ ਜਰਮਨੀ ਨੂੰ ਭੜਕਾਉਣਾ ਨਹੀਂ ਚਾਹੁੰਦਾ ਸੀ।
ਇਸ ਲਈ, ਜਰਮਨ ਫੌਜ ਯੂਐਸਐਸਆਰ ਨੂੰ ਹਰਾਉਣ ਲਈ ਇੱਕ ਯੋਜਨਾ ਤਿਆਰ ਕਰਨ 'ਤੇ ਕੰਮ ਕਰ ਰਹੀ ਹੈ. ਅਤੇ ਇਸ ਸਮੇਂ, ਜਰਮਨ ਡਿਪਲੋਮੈਟ ਯੂਐਸਐਸਆਰ ਨੂੰ ਤ੍ਰਿਪੜੀ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਹੇ ਹਨ। I. ਰਿਬਨਟ੍ਰੋਪ ਪਹਿਲਾਂ ਹੀ 12 ਨਵੰਬਰ, 1940 ਨੂੰ ਵੀ. ਮੋਲੋਟੋਵ ਨਾਲ ਬਰਲਿਨ ਵਿੱਚ ਆਪਣੀ ਪਹਿਲੀ ਗੱਲਬਾਤ ਵਿੱਚ ਕਹਿੰਦਾ ਹੈ:
ਕੋਈ ਇੱਕ ਅਜਿਹੇ ਰੂਪ ਬਾਰੇ ਸੋਚ ਸਕਦਾ ਹੈ ਜਿਸ ਵਿੱਚ ਤਿੰਨ ਰਾਜ, ਜਿਵੇਂ ਕਿ ਜਰਮਨੀ, ਇਟਲੀ ਅਤੇ ਜਾਪਾਨ, ਯੂਐਸਐਸਆਰ ਨਾਲ ਇੱਕ ਸਮਝੌਤੇ 'ਤੇ ਆ ਸਕਦੇ ਹਨ ਅਤੇ ਜਿਸ ਵਿੱਚ ਇਹ ਪ੍ਰਗਟ ਕੀਤਾ ਜਾ ਸਕਦਾ ਹੈ ਕਿ ਯੂਐਸਐਸਆਰ ਯੂਐਸਐਸਆਰ ਦੇ ਹੋਰ ਵਿਸਥਾਰ ਨੂੰ ਰੋਕਣ ਦੀ ਇੱਛਾ ਨਾਲ ਆਪਣੀ ਏਕਤਾ ਦਾ ਐਲਾਨ ਕਰਦਾ ਹੈ। ਜੰਗ ਅਸੀਂ ਇਸ ਵਿੱਚ ਸਹਿਯੋਗ ਅਤੇ ਹਿੱਤਾਂ ਲਈ ਆਪਸੀ ਸਤਿਕਾਰ ਬਾਰੇ ਕੁਝ ਨੁਕਤੇ ਜੋੜ ਸਕਦੇ ਹਾਂ। 8
ਸਭ ਤੋਂ ਪਹਿਲਾਂ, ਇਸ ਨੂੰ ਆਉਣ ਵਾਲੇ ਹਮਲੇ (ਰੂਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ) ਲਈ ਇੱਕ ਸਿਆਸੀ ਕਵਰ ਵਜੋਂ ਦੇਖਿਆ ਜਾ ਸਕਦਾ ਹੈ। ਅਤੇ, ਦੂਜਾ, ਗ੍ਰੇਟ ਬ੍ਰਿਟੇਨ ਅਤੇ ਯੂਐਸਏ ਦੇ ਸਾਹਮਣੇ ਜਰਮਨੀ ਨਾਲ ਗੱਲਬਾਤ ਰਾਹੀਂ ਯੂਐਸਐਸਆਰ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼। ਯੂ.ਐੱਸ.ਐੱਸ.ਆਰ. ਦੇ ਤ੍ਰਿਪੜੀ ਸਮਝੌਤੇ ਵਿਚ ਸ਼ਾਮਲ ਹੋਣ 'ਤੇ ਬਰਲਿਨ ਵਿਚ ਵੀ. ਮੋਲੋਟੋਵ ਅਤੇ ਏ. ਹਿਟਲਰ ਵਿਚਕਾਰ ਗੱਲਬਾਤ ਇਕ ਵੱਖਰਾ ਵਿਸ਼ਾ ਹੈ।
1. ਆਈ. ਸਟਾਲਿਨ 2. ਵੀ. ਮੋਲੋਟੋਵ ਪੀਪਲਜ਼ ਕਮਿਸਰ ਆਫ਼ ਫਾਰੇਨ ਅਫੇਅਰਜ਼ 3. ਐਸ. ਟਿਮੋਸ਼ੇਨਕੋ ਪੀਪਲਜ਼ ਕਮਿਸਰ ਆਫ਼ ਡਿਫੈਂਸ
ਯੂਐਸਐਸਆਰ ਨੇ ਇਹਨਾਂ ਹਾਲਤਾਂ ਵਿੱਚ ਕੀ ਕੀਤਾ?
ਸਭ ਤੋਂ ਪਹਿਲਾਂ, ਇਸ ਨੂੰ ਆਉਣ ਵਾਲੇ ਹਮਲੇ (ਰੂਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ) ਲਈ ਇੱਕ ਸਿਆਸੀ ਕਵਰ ਵਜੋਂ ਦੇਖਿਆ ਜਾ ਸਕਦਾ ਹੈ। ਅਤੇ, ਦੂਜਾ, ਗ੍ਰੇਟ ਬ੍ਰਿਟੇਨ ਅਤੇ ਯੂਐਸਏ ਦੇ ਸਾਹਮਣੇ ਜਰਮਨੀ ਨਾਲ ਗੱਲਬਾਤ ਰਾਹੀਂ ਯੂਐਸਐਸਆਰ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼। ਯੂ.ਐੱਸ.ਐੱਸ.ਆਰ. ਦੇ ਤ੍ਰਿਪੜੀ ਸਮਝੌਤੇ ਵਿਚ ਸ਼ਾਮਲ ਹੋਣ 'ਤੇ ਬਰਲਿਨ ਵਿਚ ਵੀ. ਮੋਲੋਟੋਵ ਅਤੇ ਏ. ਹਿਟਲਰ ਵਿਚਕਾਰ ਗੱਲਬਾਤ ਇਕ ਵੱਖਰਾ ਵਿਸ਼ਾ ਹੈ।
ਯੂਐਸਐਸਆਰ ਨੇ ਇਹਨਾਂ ਹਾਲਤਾਂ ਵਿੱਚ ਕੀ ਕੀਤਾ?
ਜੁਲਾਈ 1940 ਵਿੱਚ, ਨਵੀਂ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਬੀ. ਸ਼ਾਪੋਸ਼ਨੀਕੋਵ ਦੀ ਅਗਵਾਈ ਹੇਠ ਲਾਲ ਫੌਜ ਦੇ ਜਨਰਲ ਸਟਾਫ ਨੇ ਹਥਿਆਰਬੰਦ ਬਲਾਂ ਦੀ ਰਣਨੀਤਕ ਤਾਇਨਾਤੀ ਬਾਰੇ ਇੱਕ ਦਸਤਾਵੇਜ਼ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਗਸਤ ਤੱਕ ਦਸਤਾਵੇਜ਼ ਤਿਆਰ ਹੋ ਗਿਆ ਸੀ। 16 ਅਗਸਤ ਨੂੰ ਮੁੱਖ ਮਿਲਟਰੀ ਕੌਂਸਲ ਦੀ ਮੀਟਿੰਗ ਵਿੱਚ, ਦੁਸ਼ਮਣ ਦੇ ਮੁੱਖ ਹਮਲੇ ਦੀ ਦਿਸ਼ਾ ਅਤੇ ਯੂਐਸਐਸਆਰ ਦੇ ਜਵਾਬ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਗਿਆ ਸੀ। ਜਨਰਲ ਸਟਾਫ਼ ਦਾ ਨਵਾਂ ਚੀਫ਼, ਕੇ. ਮੇਰੇਤਸਕੋਵ (19 ਅਗਸਤ, 1940 ਨੂੰ ਨਿਯੁਕਤ ਕੀਤਾ ਗਿਆ) ਰਣਨੀਤਕ ਤੈਨਾਤੀ ਯੋਜਨਾ ਨੂੰ ਅੰਤਿਮ ਰੂਪ ਦੇਣ 'ਤੇ ਕੰਮ ਕਰ ਰਿਹਾ ਸੀ। ਇੱਥੇ ਇੱਕ ਸੰਸਕਰਣ ਹੈ ਜਿਸ ਦੇ ਅਨੁਸਾਰ ਬੀ. ਸ਼ਾਪੋਸ਼ਨੀਕੋਵ ਨੂੰ ਐਸ. ਟਿਮੋਸ਼ੇਨਕੋ (ਅਧਿਕਾਰਤ ਤੌਰ 'ਤੇ ਉਹ ਸਿਹਤ ਕਾਰਨਾਂ ਕਰਕੇ ਛੱਡ ਦਿੱਤਾ ਗਿਆ ਸੀ) ਦੇ ਨਾਲ ਟਕਰਾਅ ਕਾਰਨ ਹਟਾ ਦਿੱਤਾ ਗਿਆ ਸੀ। ਇਹ ਟਕਰਾਅ ਜਰਮਨਾਂ ਦੇ ਸੰਭਾਵੀ ਮੁੱਖ ਝਟਕੇ ਦੇ ਦ੍ਰਿੜਤਾ ਦੇ ਕਾਰਨ ਸੀ (ਬੀ. ਸ਼ਾਪੋਸ਼ਨੀਕੋਵ ਦਾ ਮੰਨਣਾ ਸੀ ਕਿ ਇਹ ਬੇਲਾਰੂਸ ਅਤੇ ਬਾਲਟਿਕ ਰਾਜ ਹੋਣਗੇ, ਐਸ. ਟਿਮੋਸ਼ੇਨਕੋ ਦਾ ਮੰਨਣਾ ਸੀ ਕਿ ਮੁੱਖ ਝਟਕਾ ਯੂਕਰੇਨ 'ਤੇ ਪਵੇਗਾ)। ਟਕਰਾਅ ਅਸਿੱਧੇ ਤੌਰ 'ਤੇ 16 ਅਗਸਤ ਨੂੰ ਮਿਲਟਰੀ ਕੌਂਸਲ ਦੇ ਤੁਰੰਤ ਬਾਅਦ ਬੀ. ਸ਼ਾਪੋਸ਼ਨੀਕੋਵ ਦੇ ਵਿਸਥਾਪਨ ਦੁਆਰਾ ਦਰਸਾਇਆ ਗਿਆ ਹੈ, ਜਦੋਂ ਇਹ ਯੋਜਨਾਵਾਂ ਨੂੰ ਅੰਤਿਮ ਰੂਪ ਦੇਣਾ ਜ਼ਰੂਰੀ ਸੀ ਜਿਸ ਦੀ ਤਿਆਰੀ ਵਿੱਚ ਉਹ ਸਿੱਧੇ ਤੌਰ 'ਤੇ ਸ਼ਾਮਲ ਸੀ। ਇਸ ਤੋਂ ਇਲਾਵਾ, ਜਦੋਂ, ਯੂਐਸਐਸਆਰ (29 ਜੁਲਾਈ) 'ਤੇ ਜਰਮਨ ਹਮਲੇ ਦੇ ਇਕ ਮਹੀਨੇ ਬਾਅਦ, ਜਨਰਲ ਸਟਾਫ ਦੇ ਚੀਫ਼ ਦੇ ਅਹੁਦੇ 'ਤੇ ਰਹੇ ਜੀ. ਜ਼ੂਕੋਵ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਤਾਂ ਬੀ. ਸ਼ਾਪੋਸ਼ਨੀਕੋਵ ਨੂੰ ਦੁਬਾਰਾ ਨਿਯੁਕਤ ਕੀਤਾ ਗਿਆ ਸੀ।
ਸਤੰਬਰ ਤੱਕ, ਕੇ. ਮੇਰੇਤਸਕੋਵ ਨੇ ਤੈਨਾਤੀ ਯੋਜਨਾ ਨੂੰ ਅੰਤਿਮ ਰੂਪ ਦੇਣ ਦਾ ਕੰਮ ਪੂਰਾ ਕਰ ਲਿਆ। ਆਮ ਤੌਰ 'ਤੇ, ਇਹ 16 ਅਗਸਤ ਦੀ ਯੋਜਨਾ ਨਾਲ ਮੇਲ ਖਾਂਦਾ ਹੈ. ਸੋਧੀ ਹੋਈ ਯੋਜਨਾ "ਸੋਵੀਅਤ ਯੂਨੀਅਨ ਨੰਬਰ 103202/ov ਮਿਤੀ 18 ਸਤੰਬਰ, 1940 ਦੇ ਹਥਿਆਰਬੰਦ ਬਲਾਂ ਦੀ ਤਾਇਨਾਤੀ ਦੀਆਂ ਬੁਨਿਆਦੀ ਗੱਲਾਂ 'ਤੇ" 1940-1941 ਲਈ (ਦਸਤਾਵੇਜ਼ 1, ਇਸ ਤੋਂ ਬਾਅਦ ਦਸਤਾਵੇਜ਼ਾਂ ਦੇ ਲਿੰਕ ਹੋਣਗੇ - ਇੱਕ ਸਰਗਰਮ ਲਿੰਕ ਦੇ ਨਾਲ ਇੱਕ ਚਿੱਤਰ - ਕਿਤਾਬ ਦੇ ਅੰਤ ਵਿੱਚ ਪੋਸਟ ਕੀਤਾ ਗਿਆ ਹੈ) ਨੂੰ V. ਮੋਲੋਟੋਵ (ਪੀਪਲਜ਼ ਕਮਿਸਰਜ਼ ਦੀ ਕੌਂਸਲ ਦੇ ਚੇਅਰਮੈਨ) ਅਤੇ ਆਈ. ਸਟਾਲਿਨ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਅਤੇ ਹਸਤਾਖਰ ਕੀਤੇ ਗਏ ਸਨ। 14 ਅਕਤੂਬਰ 1940 ਨੂੰ ਪਾਰਟੀ ਦੀ ਕੇਂਦਰੀ ਕਮੇਟੀ ਨੇ ਕੋਈ ਹੋਰ ਯੋਜਨਾ ਮਨਜ਼ੂਰ ਨਹੀਂ ਕੀਤੀ।
__________________________________________
ਸੰਖੇਪ ਜਾਣਕਾਰੀ
ਲਾਲ ਫੌਜ ਦੇ ਜਨਰਲ ਸਟਾਫ
1940-1941 ਲਈ ਜਨਰਲ ਸਟਾਫ। ਹਥਿਆਰਬੰਦ ਬਲਾਂ ਦੀ ਤਾਇਨਾਤੀ ਲਈ ਕਈ ਯੋਜਨਾਵਾਂ ਤਿਆਰ ਕੀਤੀਆਂ:
- ਬੀ. ਸ਼ਾਪੋਸ਼ਨੀਕੋਵ ਦੀ ਅਗਵਾਈ ਹੇਠ 16 ਅਗਸਤ, 1940 ਤੋਂ;
- 18 ਸਤੰਬਰ, 1940 ਤੋਂ, ਕੇ. ਮੇਰੇਤਸਕੋਵ ਦੀ ਅਗਵਾਈ ਹੇਠ (ਇਸ ਦਸਤਾਵੇਜ਼ ਨੂੰ ਅਕਸਰ ਸ਼ਾਪੋਸ਼ਨੀਕੋਵ-ਮੇਰੇਤਸਕੋਵ ਯੋਜਨਾ ਕਿਹਾ ਜਾਂਦਾ ਹੈ)। ਇਹ ਉਹ ਦਸਤਾਵੇਜ਼ ਸੀ ਜਿਸ 'ਤੇ ਆਈ. ਸਟਾਲਿਨ ਅਤੇ ਵੀ. ਮੋਲੋਟੋਵ ਨੇ ਦਸਤਖਤ ਕੀਤੇ ਸਨ;
- 5 ਅਕਤੂਬਰ, 1940 ਤੋਂ, ਆਈ. ਸਟਾਲਿਨ ਦੁਆਰਾ ਦਿੱਤੇ ਗਏ ਕਈ ਮੁੱਦਿਆਂ ਅਤੇ ਨਿਰਦੇਸ਼ਾਂ 'ਤੇ ਕੇ. ਮੇਰੇਤਸਕੋਵ ਦਾ ਇੱਕ ਨੋਟ;
- 11 ਮਾਰਚ, 1941 ਤੋਂ, ਜੀ. ਜ਼ੂਕੋਵ ਦੀ ਅਗਵਾਈ ਹੇਠ (ਕੁਝ ਖੋਜਕਰਤਾ ਇਸ ਨੂੰ ਜਾਅਲੀ ਮੰਨਦੇ ਹਨ)। ਦਸਤਾਵੇਜ਼ ਵਿੱਚ ਕੋਈ ਦਸਤਖਤ ਨਹੀਂ ਹਨ;
- 15 ਮਈ, 1941 ਨੂੰ, ਏ. ਵਾਸੀਲੇਵਸਕੀ, ਜਨਰਲ ਸਟਾਫ ਦੇ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਚੀਫ਼ (ਲੇਖਕ ਦੀ ਪਛਾਣ ਹੱਥ ਲਿਖਤ ਦੁਆਰਾ ਕੀਤੀ ਗਈ ਸੀ) - ਨੇ ਇੱਕ ਡਰਾਫਟ ਰਣਨੀਤਕ ਤੈਨਾਤੀ ਯੋਜਨਾ ਤਿਆਰ ਕੀਤੀ। ਦਸਤਖਤਾਂ ਤੋਂ ਬਿਨਾਂ ਦਸਤਾਵੇਜ਼।
ਲਾਲ ਫੌਜ ਦੇ ਜਨਰਲ ਸਟਾਫ ਦੇ ਮੁਖੀ:
ਬੀ.ਐਮ. ਸ਼ਾਪੋਸ਼ਨੀਕੋਵ (10 ਮਈ, 1937 – 19 ਅਗਸਤ, 1940),
ਕੇ.ਏ.ਮੇਰੇਤਸਕੋਵ (19 ਅਗਸਤ, 1940 – 14 ਜਨਵਰੀ, 1941),
ਜੀ ਕੇ ਜ਼ੂਕੋਵ (14 ਜਨਵਰੀ - 29 ਜੁਲਾਈ, 1941),
ਬੀ.ਐਮ. ਸ਼ਾਪੋਸ਼ਨੀਕੋਵ (29 ਜੁਲਾਈ, 1941 – ਮਈ 1942),
A. M. Vasilevsky (ਮਈ 1942 - ਫਰਵਰੀ 1945)।
1. ਬੀ. ਐੱਮ. ਸ਼ਾਪੋਸ਼ਨੀਕੋਵ 2. ਕੇ. ਏ. ਮੇਰੇਤਸਕੋਵ 3. ਜੀ. ਕੇ. ਜ਼ੂਕੋਵ 4. ਏ. ਐੱਮ. ਵਾਸੀਲੇਵਸਕੀ
1941-1945 ਦੇ ਮਹਾਨ ਦੇਸ਼ਭਗਤ ਯੁੱਧ ਦੌਰਾਨ. ਜਨਰਲ ਸਟਾਫ਼ ਰਣਨੀਤਕ ਯੋਜਨਾਬੰਦੀ ਅਤੇ ਮੋਰਚਿਆਂ 'ਤੇ ਹਥਿਆਰਬੰਦ ਬਲਾਂ ਦੀ ਅਗਵਾਈ ਲਈ ਸੁਪਰੀਮ ਹਾਈ ਕਮਾਂਡ ਦੀ ਮੁੱਖ ਸੰਸਥਾ ਸੀ।
__________________________________________
ਸੋਵੀਅਤ ਲੀਡਰਸ਼ਿਪ ਦੁਆਰਾ ਪ੍ਰਵਾਨਿਤ ਯੋਜਨਾ ਨੇ ਨਵੀਂ ਰਾਜਨੀਤਿਕ ਸਥਿਤੀ (1) ਵਿੱਚ ਸੰਭਾਵੀ ਵਿਰੋਧੀਆਂ ਦੀ ਪਛਾਣ ਕੀਤੀ:
ਯੂਰਪ ਦੀ ਮੌਜੂਦਾ ਸਿਆਸੀ ਸਥਿਤੀ ਸਾਡੀਆਂ ਪੱਛਮੀ ਸਰਹੱਦਾਂ 'ਤੇ ਹਥਿਆਰਬੰਦ ਟਕਰਾਅ ਦੀ ਸੰਭਾਵਨਾ ਪੈਦਾ ਕਰਦੀ ਹੈ।
ਇਹ ਹਥਿਆਰਬੰਦ ਸੰਘਰਸ਼ ਸਿਰਫ਼ ਸਾਡੀਆਂ ਪੱਛਮੀ ਸਰਹੱਦਾਂ ਤੱਕ ਸੀਮਤ ਹੋ ਸਕਦਾ ਹੈ, ਪਰ ਜਾਪਾਨ ਵੱਲੋਂ ਸਾਡੀਆਂ ਦੂਰ ਪੂਰਬੀ ਸਰਹੱਦਾਂ 'ਤੇ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਾਡੀਆਂ ਪੱਛਮੀ ਸਰਹੱਦਾਂ 'ਤੇ, ਸਭ ਤੋਂ ਵੱਧ ਸੰਭਾਵਤ ਦੁਸ਼ਮਣ ਜਰਮਨੀ ਹੋਵੇਗਾ, ਜਿਵੇਂ ਕਿ ਇਟਲੀ ਲਈ, ਇਸਦੀ ਲੜਾਈ ਵਿੱਚ ਭਾਗੀਦਾਰੀ ਸੰਭਵ ਹੈ, ਜਾਂ ਇਸ ਦੀ ਬਜਾਏ ਬਾਲਕਨ ਵਿੱਚ ਇਸਦੀ ਦਿੱਖ, ਸਾਡੇ ਲਈ ਇੱਕ ਅਸਿੱਧਾ ਖ਼ਤਰਾ ਪੈਦਾ ਕਰੇਗੀ।
ਯੂ.ਐੱਸ.ਐੱਸ.ਆਰ. ਅਤੇ ਜਰਮਨੀ ਵਿਚਕਾਰ ਇੱਕ ਹਥਿਆਰਬੰਦ ਟਕਰਾਅ ਬਦਲਾ ਲੈਣ ਦੇ ਉਦੇਸ਼ ਲਈ ਹੰਗਰੀ ਦੇ ਨਾਲ-ਨਾਲ ਫਿਨਲੈਂਡ ਅਤੇ ਰੋਮਾਨੀਆ ਨੂੰ ਸਾਡੇ ਨਾਲ ਇੱਕ ਫੌਜੀ ਸੰਘਰਸ਼ ਵਿੱਚ ਸ਼ਾਮਲ ਕਰ ਸਕਦਾ ਹੈ।
ਈਰਾਨ ਅਤੇ ਅਫਗਾਨਿਸਤਾਨ ਦੇ ਹਿੱਸੇ 'ਤੇ ਸੰਭਾਵਿਤ ਹਥਿਆਰਬੰਦ ਨਿਰਪੱਖਤਾ ਦੇ ਨਾਲ, ਜਰਮਨ ਦੁਆਰਾ ਪ੍ਰੇਰਿਤ ਤੁਰਕੀ ਦੁਆਰਾ ਯੂਐਸਐਸਆਰ ਦੇ ਵਿਰੁੱਧ ਇੱਕ ਖੁੱਲ੍ਹਾ ਹਮਲਾ ਸੰਭਵ ਹੈ।
ਜਰਮਨੀ ਨੂੰ 1940-1941 ਲਈ ਸਭ ਤੋਂ ਸੰਭਾਵਿਤ ਦੁਸ਼ਮਣ ਵਜੋਂ ਪਛਾਣਿਆ ਗਿਆ ਸੀ। ਗ੍ਰੇਟ ਬ੍ਰਿਟੇਨ ਨਾਲ ਯੁੱਧ ਦੇ ਬਾਵਜੂਦ, ਜਰਮਨੀ ਯੂਐਸਐਸਆਰ (1) ਦੀਆਂ ਪੱਛਮੀ ਸਰਹੱਦਾਂ 'ਤੇ ਧਿਆਨ ਕੇਂਦ੍ਰਤ ਕਰ ਸਕਦਾ ਹੈ:
ਪੱਛਮੀ ਯੂਰਪ ਵਿੱਚ ਮੌਜੂਦਾ ਫੌਜੀ ਸਥਿਤੀ ਜਰਮਨਾਂ ਨੂੰ ਆਪਣੀਆਂ ਜ਼ਿਆਦਾਤਰ ਫੌਜਾਂ ਨੂੰ ਸਾਡੇ ਪੱਛਮੀ ਦੇਸ਼ਾਂ ਦੇ ਵਿਰੁੱਧ ਤਬਦੀਲ ਕਰਨ ਦੀ ਆਗਿਆ ਦਿੰਦੀ ਹੈ। ਬਾਰਡਰ
ਇੰਗਲੈਂਡ ਨਾਲ ਜੰਗ ਅਜੇ ਅਧੂਰੀ ਹੋਣ ਕਰਕੇ, ਇਹ ਸੰਭਾਵਤ ਤੌਰ 'ਤੇ ਮੰਨਿਆ ਜਾ ਸਕਦਾ ਹੈ ਕਿ ਜਰਮਨੀ ਦੁਆਰਾ ਕਬਜ਼ੇ ਵਾਲੇ ਦੇਸ਼ਾਂ ਅਤੇ ਖੇਤਰਾਂ ਵਿੱਚ 50 ਤੱਕ ਡਿਵੀਜ਼ਨਾਂ ਅਤੇ ਦੇਸ਼ ਦੀ ਡੂੰਘਾਈ ਵਿੱਚ 20 ਤੱਕ ਡਵੀਜ਼ਨਾਂ ਰਹਿ ਜਾਣਗੀਆਂ।
ਇਸ ਤਰ੍ਹਾਂ, ਉਪਰੋਕਤ 243 ਡਿਵੀਜ਼ਨਾਂ ਤੋਂ, 173 ਡਿਵੀਜ਼ਨਾਂ ਤੱਕ - ਜਿਨ੍ਹਾਂ ਵਿੱਚੋਂ 140 ਪੈਦਲ ਫੌਜ, 15-17 ਟੈਂਕ, 8 ਮੋਟਰ, 5 ਹਲਕੇ ਅਤੇ 3 ਹਵਾਈ ਅਤੇ 1200 ਹਵਾਈ ਜਹਾਜ਼ ਤੱਕ - ਸਾਡੀ ਸਰਹੱਦਾਂ ਦੇ ਵਿਰੁੱਧ ਨਿਰਦੇਸ਼ਿਤ ਹੋਣਗੇ।
ਇਹ ਇਸ ਦਾਅਵੇ ਦੇ ਉਲਟ ਹੈ ਕਿ I. ਸਟਾਲਿਨ ਨੂੰ ਜਰਮਨੀ ਦੇ ਹਮਲੇ ਦੀ ਉਮੀਦ ਨਹੀਂ ਸੀ ਜਦੋਂ ਤੱਕ ਜਰਮਨੀ ਨੇ ਗ੍ਰੇਟ ਬ੍ਰਿਟੇਨ ਨਾਲ ਯੁੱਧ ਖਤਮ ਨਹੀਂ ਕੀਤਾ।
G. Zhukov ਦੁਆਰਾ ਸ਼ਬਦ:
ਮੈਨੂੰ ਸਟਾਲਿਨ ਦੇ ਉਹ ਸ਼ਬਦ ਚੰਗੀ ਤਰ੍ਹਾਂ ਯਾਦ ਹਨ ਜਦੋਂ ਅਸੀਂ ਉਸ ਨੂੰ ਜਰਮਨ ਫੌਜਾਂ ਦੀਆਂ ਸ਼ੱਕੀ ਕਾਰਵਾਈਆਂ ਬਾਰੇ ਦੱਸਿਆ ਸੀ: "ਹਿਟਲਰ ਅਤੇ ਉਸਦੇ ਜਰਨੈਲ ਅਜਿਹੇ ਮੂਰਖ ਨਹੀਂ ਹਨ ਜੋ ਇੱਕੋ ਸਮੇਂ ਦੋ ਮੋਰਚਿਆਂ 'ਤੇ ਲੜਨ, ਜਿਸ 'ਤੇ ਜਰਮਨਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਆਪਣੀਆਂ ਗਰਦਨਾਂ ਤੋੜ ਦਿੱਤੀਆਂ। ਹਿਟਲਰ ਕੋਲ ਦੋ ਮੋਰਚਿਆਂ 'ਤੇ ਲੜਨ ਦੀ ਤਾਕਤ ਨਹੀਂ ਹੈ, ਪਰ ਹਿਟਲਰ ਇਕ ਸਾਹਸ ਲਈ ਸਹਿਮਤ ਨਹੀਂ ਹੋਵੇਗਾ। 9
ਯੋਜਨਾ ਨੇ ਇਹ ਮੰਨਿਆ ਕਿ ਜਰਮਨੀ ਯੂਐਸਐਸਆਰ ਉੱਤੇ ਗ੍ਰੇਟ ਬ੍ਰਿਟੇਨ ਦੇ ਨਾਲ ਪਿਛਲੇ ਪਾਸੇ ਹਮਲਾ ਕਰ ਸਕਦਾ ਹੈ। ਮੈਂ ਪ੍ਰਸਤਾਵ ਕਰਦਾ ਹਾਂ ਕਿ ਅਜਿਹੇ ਨਾਜ਼ੁਕ ਮਾਮਲਿਆਂ ਵਿੱਚ ਜਿਵੇਂ ਕਿ ਰਾਜ ਦੇ ਮੁਖੀਆਂ ਦੇ ਇਰਾਦਿਆਂ ਅਤੇ ਇੱਛਾਵਾਂ, ਸਾਨੂੰ ਖਾਸ ਦਸਤਾਵੇਜ਼ਾਂ ਦੁਆਰਾ ਸੇਧ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ "ਯਾਦਾਂ ਦੀਆਂ ਅਫਵਾਹਾਂ" ਦੁਆਰਾ।
1 ਜੂਨ, 1941 ਤੱਕ ਯੂਰਪ ਦਾ ਨਕਸ਼ਾ। ਨੀਲੇ ਵਿੱਚ ਜਰਮਨੀ ਅਤੇ ਇਸਦੇ ਸਹਿਯੋਗੀ (ਵਿਚੀ ਫਰਾਂਸੀਸੀ ਖੇਤਰ ਦਾ ਨਿਸ਼ਾਨ ਨਹੀਂ), ਲਾਲ ਵਿੱਚ ਗ੍ਰੇਟ ਬ੍ਰਿਟੇਨ, ਹਰੇ ਵਿੱਚ ਯੂਐਸਐਸਆਰ
ਇਹ ਸੰਕੇਤ ਦਿੱਤਾ ਗਿਆ ਸੀ ਕਿ ਜਰਮਨ ਵਾਲੇ ਪਾਸੇ ਹੰਗਰੀ, ਰੋਮਾਨੀਆ ਅਤੇ ਫਿਨਲੈਂਡ ਹਿੱਸਾ ਲੈਣਗੇ। ਜੇ ਬਹੁਤ ਸਾਰੇ ਇਤਿਹਾਸਕਾਰ ਰੋਮਾਨੀਆ ਅਤੇ ਫਿਨਲੈਂਡ ਬਾਰੇ ਕਹਿੰਦੇ ਹਨ ਕਿ ਉਹ ਯੂਐਸਐਸਆਰ ਦੁਆਰਾ ਲਏ ਗਏ ਇਲਾਕਿਆਂ ਨੂੰ ਵਾਪਸ ਕਰਨ ਜਾ ਰਹੇ ਸਨ, ਪਰ ਫਿਰ ਹੰਗਰੀ ਦੇ ਯੁੱਧ ਵਿੱਚ ਹਿੱਸਾ ਲੈਣ ਦਾ ਕੀ ਕਾਰਨ ਹੈ। ਸ਼ਾਇਦ ਇਹ ਇਹਨਾਂ ਦੇਸ਼ਾਂ ਉੱਤੇ ਜਰਮਨੀ ਦੇ ਫੌਜੀ-ਸਿਆਸੀ ਨਿਯੰਤਰਣ ਅਤੇ ਉਹਨਾਂ ਦੀ ਜਿੱਤ ਵਾਲੇ ਪਾਸੇ ਹੋਣ ਦੀ ਇੱਛਾ ਦਾ ਨਤੀਜਾ ਸੀ। ਦਸਤਾਵੇਜ਼ (1):
ਜਰਮਨੀ - 173 ਪੈਦਲ ਫੌਜ div.; 10,000 ਟੈਂਕ; 13,000 ਜਹਾਜ਼
ਫਿਨਲੈਂਡ - 15 ਪੈਦਲ ਫੌਜ div.; 0 ਟੈਂਕ; 400 ਜਹਾਜ਼
ਰੋਮਾਨੀਆ - 30 ਪੈਦਲ ਫੌਜ div.; 250 ਟੈਂਕ; 1100 ਜਹਾਜ਼
ਹੰਗਰੀ - 15 ਪੈਦਲ ਫੌਜ div.; 300 ਟੈਂਕ; 600 ਜਹਾਜ਼
ਕੁੱਲ - 233 ਪੈਦਲ ਸੈਨਾ। div.; 10550 ਟੈਂਕ; 15,100 ਜਹਾਜ਼।
ਪ੍ਰਵਾਨਿਤ ਯੋਜਨਾ ਦੋ ਸੰਭਾਵਿਤ ਮੁੱਖ ਜਰਮਨ ਹਮਲਿਆਂ ਨੂੰ ਦਰਸਾਉਂਦੀ ਹੈ। ਉੱਤਰੀ ਵਿਕਲਪ (1):
ਜਰਮਨੀ ਸੰਭਾਵਤ ਤੌਰ 'ਤੇ ਨਦੀ ਦੇ ਮੂੰਹ ਦੇ ਉੱਤਰ ਵੱਲ ਆਪਣੀਆਂ ਮੁੱਖ ਫੌਜਾਂ ਤਾਇਨਾਤ ਕਰੇਗਾ। ਸਾਨ ਨੂੰ ਪੂਰਬੀ ਪ੍ਰਸ਼ੀਆ ਤੋਂ ਲਿਥੁਆਨੀਅਨ SSR ਦੁਆਰਾ ਰੀਗਾ, ਕੋਵਨੋ ਅਤੇ ਅੱਗੇ ਡਵਿੰਸਕ - ਪੋਲੋਟਸਕ, ਜਾਂ ਕੋਵਨੋ - ਵਿਲਨੋ ਅਤੇ ਅੱਗੇ ਮਿੰਸਕ ਵੱਲ ਦਿਸ਼ਾਵਾਂ ਵਿੱਚ ਮੁੱਖ ਝਟਕਾ ਪ੍ਰਦਾਨ ਕਰਨ ਅਤੇ ਵਿਕਸਤ ਕਰਨ ਲਈ।
ਇਸਦੇ ਨਾਲ ਹੀ, ਬਾਰਨੋਵਿਚੀ, ਮਿੰਸਕ ਦੀ ਦਿਸ਼ਾ ਵਿੱਚ ਉਹਨਾਂ ਦੇ ਬਾਅਦ ਦੇ ਵਿਕਾਸ ਦੇ ਨਾਲ, ਲੋਮਜ਼ਾ ਅਤੇ ਬ੍ਰੇਸਟ ਤੋਂ ਸਹਾਇਕ ਕੇਂਦਰਿਤ ਹਮਲਿਆਂ ਦੀ ਉਮੀਦ ਕਰਨਾ ਜ਼ਰੂਰੀ ਹੈ.
ਇਹ ਵੀ ਕਾਫ਼ੀ ਸੰਭਾਵਨਾ ਹੈ ਕਿ ਪੂਰਬੀ ਪ੍ਰਸ਼ੀਆ ਤੋਂ ਜਰਮਨਾਂ ਦੇ ਮੁੱਖ ਹਮਲੇ ਦੇ ਨਾਲ-ਨਾਲ, ਉਹ ਸਾਡੇ ਲਵੋਵ ਸਮੂਹ ਦੇ ਪਿਛਲੇ ਹਿੱਸੇ ਤੱਕ ਪਹੁੰਚਣ ਅਤੇ ਕਬਜ਼ਾ ਕਰਨ ਦੇ ਉਦੇਸ਼ ਨਾਲ ਖੋਲਮ, ਗ੍ਰੁਬੇਸ਼ੋਵ, ਤੋਮਾਸ਼ੇਵ, ਡਬਨੋ 'ਤੇ ਯਾਰੋਸਲਾਵ, ਬ੍ਰੋਡੀ ਦੇ ਸਾਹਮਣੇ ਤੋਂ ਹਮਲਾ ਕਰਨਗੇ। ਪੱਛਮੀ ਯੂਕਰੇਨ.
ਦੱਖਣੀ ਵਿਕਲਪ (1):
ਇਹ ਸੰਭਵ ਹੈ ਕਿ ਜਰਮਨ, ਯੂਕਰੇਨ ਨੂੰ ਜ਼ਬਤ ਕਰਨ ਲਈ, ਕੀਵ ਦੀ ਆਮ ਦਿਸ਼ਾ ਵਿੱਚ ਮੁੱਖ ਝਟਕਾ ਦੇਣ ਲਈ, ਸੀਡਲਸ ਅਤੇ ਲੁਬਲਿਨ ਖੇਤਰਾਂ ਵਿੱਚ, ਦੱਖਣ ਵਿੱਚ ਆਪਣੀਆਂ ਮੁੱਖ ਫੌਜਾਂ ਨੂੰ ਕੇਂਦਰਿਤ ਕਰਨਗੇ।
ਇਹ ਹੜਤਾਲ ਜ਼ਾਹਰ ਤੌਰ 'ਤੇ ਪੂਰਬੀ ਪ੍ਰਸ਼ੀਆ ਤੋਂ ਉੱਤਰ ਵੱਲ ਇੱਕ ਸਹਾਇਕ ਹੜਤਾਲ ਦੇ ਨਾਲ ਹੋਵੇਗੀ
ਉਹ ਦਿਸ਼ਾ ਜਿੱਥੇ ਜਰਮਨਾਂ ਦੁਆਰਾ ਆਪਣਾ ਮੁੱਖ ਹਮਲਾ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਸੀ ਨਿਰਧਾਰਤ ਕੀਤੀ ਗਈ ਸੀ (1):
ਮੁੱਖ, ਜਰਮਨੀ ਲਈ ਸਭ ਤੋਂ ਵੱਧ ਸਿਆਸੀ ਤੌਰ 'ਤੇ ਫਾਇਦੇਮੰਦ, ਅਤੇ, ਇਸਲਈ, ਸਭ ਤੋਂ ਵੱਧ ਸੰਭਾਵਿਤ ਇਸਦੀਆਂ ਕਾਰਵਾਈਆਂ ਦਾ ਪਹਿਲਾ ਵਿਕਲਪ ਹੈ, ਯਾਨੀ. ਦਰਿਆ ਦੇ ਮੂੰਹ ਦੇ ਉੱਤਰ ਵੱਲ ਜਰਮਨ ਫੌਜ ਦੇ ਮੁੱਖ ਬਲਾਂ ਦੀ ਤਾਇਨਾਤੀ ਦੇ ਨਾਲ. ਸੈਨ.
ਅਗਸਤ-ਸਤੰਬਰ 1940 ਵਿੱਚ, ਰੈੱਡ ਆਰਮੀ ਦੇ ਜਨਰਲ ਸਟਾਫ ਦਾ ਮੰਨਣਾ ਸੀ ਕਿ ਜਰਮਨ ਫੌਜਾਂ ਬੇਲਾਰੂਸ ਅਤੇ ਬਾਲਟਿਕ ਰਾਜਾਂ ਰਾਹੀਂ ਮੁੱਖ ਝਟਕਾ ਦੇਣਗੇ। ਇਸ ਤੋਂ ਇਲਾਵਾ, ਇਸ ਨੂੰ ਸੋਵੀਅਤ ਸਰਕਾਰ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ. ਇਹ ਮਹੱਤਵਪੂਰਨ ਸੀ, ਕਿਉਂਕਿ ਇਸ ਦੇ ਆਧਾਰ 'ਤੇ, ਇਹ ਪ੍ਰਸਤਾਵਿਤ ਕੀਤਾ ਗਿਆ ਸੀ (ਬੀ. ਸ਼ਾਪੋਸ਼ਨੀਕੋਵ ਸਭ ਤੋਂ ਪਹਿਲਾਂ ਪ੍ਰਸਤਾਵਿਤ ਸੀ) ਯੂਐਸਐਸਆਰ ਦੀਆਂ ਮੁੱਖ ਤਾਕਤਾਂ ਨੂੰ ਕੇਂਦਰਿਤ ਕਰਨ ਲਈ. ਮੁੱਖ ਦਿਸ਼ਾ ਵਿੱਚ ਦੁਸ਼ਮਣ ਦੀ ਸਫਲਤਾ ਅਤੇ ਗੁਆਂਢੀ ਮੋਰਚਿਆਂ ਨੂੰ ਘੇਰਨ ਦੇ ਖ਼ਤਰੇ ਨੂੰ ਰੋਕਣ ਲਈ ਮੁੱਖ ਬਲਾਂ ਨੂੰ ਦੁਸ਼ਮਣ ਦੀਆਂ ਮੁੱਖ ਤਾਕਤਾਂ ਦੇ ਵਿਰੁੱਧ ਰੱਖੋ।
ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਵਿਸ਼ੇਸ਼ ਤੌਰ 'ਤੇ ਜਰਮਨੀ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਲਈ ਪ੍ਰਸਤਾਵਿਤ ਸੀ। ਭਾਵ, ਯੂਐਸਐਸਆਰ ਨੇ ਇਹਨਾਂ ਯੋਜਨਾਵਾਂ ਵਿੱਚ ਬਚਾਅ ਪੱਖ ਵਜੋਂ ਕੰਮ ਕੀਤਾ।
ਜਰਮਨ ਹਮਲੇ ਦੇ ਵਿਰੁੱਧ ਕਿਹੜੇ ਉਪਾਅ ਕੀਤੇ ਜਾਣੇ ਸਨ. ਦੱਖਣੀ ਵਿਕਲਪ (1):
ਪਹਿਲਾ ਵਿਕਲਪ ਬ੍ਰੇਸਟ-ਲਿਟੋਵਸਕ ਦੇ ਦੱਖਣ ਵਿੱਚ ਤਾਇਨਾਤੀ ਹੈ। ਇਸ ਤੈਨਾਤੀ ਦੇ ਬੁਨਿਆਦੀ ਤੱਤ ਹੋਣੇ ਚਾਹੀਦੇ ਹਨ:
1. ਸੈਨਿਕਾਂ ਦੀ ਇਕਾਗਰਤਾ ਦੀ ਮਿਆਦ ਦੇ ਦੌਰਾਨ ਸਰਗਰਮ ਰੱਖਿਆ ਨਾਲ ਸਾਡੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਕਵਰ ਕਰੋ।
2. ਪੱਛਮੀ ਫਰੰਟ ਦੀ ਖੱਬੇ-ਪੱਖੀ ਫੌਜ ਦੇ ਸਹਿਯੋਗ ਨਾਲ, ਦੱਖਣ-ਪੱਛਮੀ ਮੋਰਚੇ ਦੀਆਂ ਫੌਜਾਂ ਨੇ ਦੁਸ਼ਮਣ ਦੇ ਲੁਬਲਿਨ-ਸੈਂਡੋਮੀਅਰਜ਼ ਸਮੂਹ ਨੂੰ ਨਿਰਣਾਇਕ ਹਾਰ ਦਿੱਤੀ ਅਤੇ ਨਦੀ ਤੱਕ ਪਹੁੰਚ ਗਏ। ਵਿਸਟੁਲਾ. ਇਸ ਤੋਂ ਬਾਅਦ, ਕੀਲਸੇ, ਕ੍ਰਾਕੋ ਦੀ ਆਮ ਦਿਸ਼ਾ ਵਿੱਚ ਹੜਤਾਲ ਕਰੋ ਅਤੇ ਨਦੀ ਤੱਕ ਪਹੁੰਚੋ. ਤਿਲਿਤਸਾ ਅਤੇ ਨਦੀ ਦੇ ਉੱਪਰਲੇ ਹਿੱਸੇ। ਓਡਰ।
3. ਓਪਰੇਸ਼ਨ ਦੌਰਾਨ, ਉੱਤਰੀ ਬੁਕੋਵਿਨਾ ਅਤੇ ਬੇਸਾਰਾਬੀਆ ਦੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਢੱਕੋ.
4. ਉੱਤਰੀ-ਪੱਛਮੀ ਅਤੇ ਪੱਛਮੀ ਮੋਰਚਿਆਂ ਦੀਆਂ ਸਰਗਰਮ ਕਾਰਵਾਈਆਂ ਦੁਆਰਾ, ਬਰੈਸਟ-ਲਿਟੋਵਸਕ ਦੇ ਉੱਤਰ ਅਤੇ ਪੂਰਬੀ ਪ੍ਰਸ਼ੀਆ ਵਿੱਚ ਜ਼ਿਆਦਾਤਰ ਜਰਮਨ ਫੌਜਾਂ ਨੂੰ ਪਿੰਨ ਕਰੋ, ਜਦੋਂ ਕਿ ਮਿੰਸਕ ਅਤੇ ਪਸਕੋਵ ਦਿਸ਼ਾਵਾਂ ਨੂੰ ਮਜ਼ਬੂਤੀ ਨਾਲ ਢੱਕਿਆ ਹੋਇਆ ਹੈ।
ਉੱਤਰੀ ਵਿਕਲਪ (1):
ਦੂਜਾ ਵਿਕਲਪ ਬਰੇਸਟ-ਲਿਟੋਵਸਕ ਦੇ ਉੱਤਰ ਵਿੱਚ ਤਾਇਨਾਤੀ ਹੈ।
ਇਸ ਤੈਨਾਤੀ ਦੇ ਬੁਨਿਆਦੀ ਤੱਤ ਹੋਣੇ ਚਾਹੀਦੇ ਹਨ:
1. ਸੈਨਿਕਾਂ ਦੀ ਇਕਾਗਰਤਾ ਦੀ ਮਿਆਦ ਦੇ ਦੌਰਾਨ ਮਿੰਸਕ ਅਤੇ ਪਸਕੌਵ ਨੂੰ ਦਿਸ਼ਾਵਾਂ ਦਾ ਮਜ਼ਬੂਤ ਕਵਰ.
2. ਪੂਰਬੀ ਪ੍ਰਸ਼ੀਆ ਵਿੱਚ ਕੇਂਦਰਿਤ ਜਰਮਨ ਫੌਜ ਦੀਆਂ ਮੁੱਖ ਫੌਜਾਂ ਨੂੰ ਇੱਕ ਨਿਰਣਾਇਕ ਹਾਰ ਦੇਣਾ ਅਤੇ ਬਾਅਦ ਵਾਲੇ ਨੂੰ ਫੜਨਾ।
3. ਲਵੀਵ ਤੋਂ ਇੱਕ ਸਹਾਇਕ ਹੜਤਾਲ ਦੇ ਨਾਲ, ਨਾ ਸਿਰਫ ਪੱਛਮੀ ਯੂਕਰੇਨ, ਉੱਤਰੀ ਬੁਕੋਵਿਨਾ ਅਤੇ ਬੇਸਾਰਾਬੀਆ ਨੂੰ ਮਜ਼ਬੂਤੀ ਨਾਲ ਕਵਰ ਕਰੋ, ਸਗੋਂ ਲੁਬਲਿਨ, ਗਰੁਬੇਸ਼ੋਵ, ਟੋਮਾਸ਼ੇਵ ਦੇ ਖੇਤਰ ਵਿੱਚ ਦੁਸ਼ਮਣ ਸਮੂਹ ਨੂੰ ਵੀ ਹਰਾਓ।
ਪਹਿਲਾ ਪੜਾਅ: ਸੈਨਿਕਾਂ ਦੀ ਲਾਮਬੰਦੀ ਅਤੇ ਇਕਾਗਰਤਾ ਦੌਰਾਨ ਸਰਹੱਦਾਂ ਨੂੰ ਕਵਰ ਕਰਨਾ। ਪੱਛਮੀ ਦਿਸ਼ਾ (ਬੇਲਾਰੂਸ) ਲਈ ਫੌਜਾਂ ਦੀ ਇਕਾਗਰਤਾ ਲਾਮਬੰਦੀ ਦੀ ਘੋਸ਼ਣਾ ਦੇ 20 ਦਿਨਾਂ ਬਾਅਦ ਹੁੰਦੀ ਹੈ। ਦੱਖਣ-ਪੱਛਮੀ ਦਿਸ਼ਾ (ਯੂਕਰੇਨ) ਵਿੱਚ, ਇਕਾਗਰਤਾ 30 ਦਿਨਾਂ ਬਾਅਦ ਹੁੰਦੀ ਹੈ। ਇਸ ਪੜਾਅ ਵਿੱਚ 20-30 ਦਿਨਾਂ ਲਈ ਵਿਸ਼ੇਸ਼ ਤੌਰ 'ਤੇ ਰੱਖਿਆਤਮਕ ਕਾਰਜ ਸ਼ਾਮਲ ਹੁੰਦੇ ਹਨ। (1):
ਫੌਜਾਂ ਦੀ ਇਕਾਗਰਤਾ ਦੇ ਦੌਰਾਨ ਅਤੇ ਹਮਲਾ ਕਰਨ ਤੋਂ ਪਹਿਲਾਂ, ਫੌਜਾਂ ਕਿਲਾਬੰਦ ਖੇਤਰਾਂ 'ਤੇ ਨਿਰਭਰ ਕਰਦਿਆਂ, ਸਾਡੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਬੰਦ ਕਰਨ ਅਤੇ ਜਰਮਨਾਂ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਤੋਂ ਰੋਕਣ ਲਈ ਸਰਗਰਮੀ ਨਾਲ ਬਚਾਅ ਕਰਨ ਲਈ ਮਜਬੂਰ ਹਨ।
ਦੂਜਾ ਪੜਾਅ: ਫੌਜਾਂ ਨੂੰ ਕੇਂਦਰਿਤ ਕਰਨ ਲਈ, ਦੁਸ਼ਮਣ ਨੂੰ ਹਰਾਉਣ ਦੇ ਉਦੇਸ਼ ਨਾਲ ਹਮਲਾ ਕਰਨਾ. ਪੱਛਮੀ ਫੌਜੀ ਜ਼ਿਲ੍ਹੇ ਲਈ, ਹਮਲੇ ਦੀ ਸ਼ੁਰੂਆਤ ਲਈ ਹੇਠ ਲਿਖੀ ਮਿਤੀ ਸਥਾਪਿਤ ਕੀਤੀ ਗਈ ਸੀ (1):
ਬਸ਼ਰਤੇ ਕਿ ਰੇਲਵੇ ਫੌਜੀ ਆਵਾਜਾਈ ਯੋਜਨਾ ਦੇ ਅਨੁਸਾਰ ਪੂਰੀ ਤਰ੍ਹਾਂ ਕੰਮ ਕਰੇ, ਇੱਕ ਆਮ ਹਮਲੇ ਵਿੱਚ ਤਬਦੀਲੀ ਦਾ ਦਿਨ ਗਤੀਸ਼ੀਲਤਾ ਦੀ ਸ਼ੁਰੂਆਤ ਤੋਂ 25 ਦਿਨ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਯਾਨੀ. ਫੌਜਾਂ ਦੀ ਇਕਾਗਰਤਾ ਦੀ ਸ਼ੁਰੂਆਤ ਤੋਂ 20 ਦਿਨ.
ਗਤੀਸ਼ੀਲਤਾ, ਦਿਸ਼ਾਵਾਂ ਵਿੱਚ ਸੈਨਿਕਾਂ ਦੀ ਇਕਾਗਰਤਾ (ਇਸ ਸਮੇਂ ਰੱਖਿਆਤਮਕ ਕਾਰਵਾਈਆਂ ਹੁੰਦੀਆਂ ਹਨ) ਅਤੇ ਕੇਵਲ ਤਦ ਹੀ ਹਮਲਾਵਰ ਦੁਸ਼ਮਣ ਦੇ ਵਿਰੁੱਧ ਇੱਕ ਜਵਾਬੀ ਹਮਲਾ। ਅਪਮਾਨਜਨਕ ਆਪਣੇ ਆਪ ਨੂੰ ਕਾਫ਼ੀ ਮੋਟੇ ਰੂਪ ਵਿੱਚ ਦਰਸਾਇਆ ਗਿਆ ਹੈ: ਨਦੀ ਤੱਕ ਪਹੁੰਚ ਦੇ ਨਾਲ ਪੋਲਿਸ਼ ਜਨਰਲ ਸਰਕਾਰ ਵਿੱਚ ਦੁਸ਼ਮਣ ਦੀ ਹਾਰ। ਓਡਰ ਦੱਖਣ ਵਿੱਚ ਹੈ, ਦੁਸ਼ਮਣ ਦੀ ਹਾਰ ਅਤੇ ਪੂਰਬੀ ਪ੍ਰਸ਼ੀਆ ਦਾ ਕਬਜ਼ਾ ਉੱਤਰ ਵਿੱਚ ਹੈ। ਅਪਮਾਨਜਨਕ ਯੋਜਨਾਵਾਂ ਨੂੰ ਸਪਸ਼ਟ ਅੰਤਮ ਟੀਚਿਆਂ ਦੇ ਨਾਲ ਵਧੇਰੇ ਵਿਸਥਾਰ ਵਿੱਚ ਵਰਣਨ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਪ੍ਰਾਪਤੀ ਦੇ ਨਾਲ ਜੰਗ ਜਿੱਤੀ ਗਈ ਮੰਨੀ ਜਾਂਦੀ ਹੈ. ਅਤੇ ਇੱਥੇ ਦੁਸ਼ਮਣ ਨੂੰ ਹਰਾਉਣ ਅਤੇ ਵੱਡੇ ਸਰਹੱਦੀ ਖੇਤਰਾਂ 'ਤੇ ਕਬਜ਼ਾ ਕਰਨ ਲਈ. ਜੇ ਇਹ ਯੂਰਪ ਉੱਤੇ ਕਬਜ਼ਾ ਕਰਨ ਦੀ ਯੋਜਨਾ ਹੈ, ਤਾਂ ਇਹ ਸਪੱਸ਼ਟ ਤੌਰ 'ਤੇ ਨਾਕਾਫ਼ੀ ਹੈ! ਤੁਹਾਨੂੰ ਕੀ ਲੱਗਦਾ ਹੈ?
ਮੈਂ ਜੋ ਦਸਤਾਵੇਜ਼ ਦਾ ਹਵਾਲਾ ਦਿੱਤਾ ਹੈ ਉਹ ਕਿਤਾਬ ਦੇ ਅੰਤ ਵਿੱਚ ਹੈ। ਮੈਂ ਇਸਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ. ਮੈਨੂੰ ਜਰਮਨੀ ਦੇ ਸਬੰਧ ਵਿੱਚ ਕੋਈ ਹਮਲਾਵਰ, ਯਾਨੀ ਹਮਲਾਵਰ ਕਦਮ ਨਹੀਂ ਮਿਲੇ। ਸਾਰੇ ਉਪਾਅ ਜਰਮਨ ਕਾਰਵਾਈਆਂ (ਫੌਜਾਂ ਦੀ ਇਕਾਗਰਤਾ, ਮੁੱਖ ਹਮਲੇ ਦੀ ਦਿਸ਼ਾ) ਦੀ ਨਜ਼ਰ ਨਾਲ ਯੋਜਨਾਬੱਧ ਕੀਤੇ ਗਏ ਸਨ। ਇਸ ਯੋਜਨਾ ਨੇ ਹਮਲਾਵਰ ਦੁਸ਼ਮਣ ਨੂੰ ਹਰਾਉਣ ਲਈ ਕਿਹਾ ਅਤੇ ਉਸ ਦੇ ਤੁਰੰਤ ਪਿੱਛੇ ਨੂੰ ਤਬਾਹ ਕਰ ਦਿੱਤਾ। ਅਕਸਰ ਇਤਿਹਾਸਕ ਸਾਹਿਤ ਵਿੱਚ, ਪੂਰਵ-ਯੁੱਧ ਸੋਵੀਅਤ ਯੋਜਨਾ ਨੂੰ ਅਪਮਾਨਜਨਕ ਵਜੋਂ ਦਰਸਾਇਆ ਜਾਂਦਾ ਹੈ, ਜਦੋਂ ਕਿ ਸੋਵੀਅਤ ਯੂਨੀਅਨ ਦੀ ਹਮਲਾਵਰਤਾ ਬਾਰੇ ਦੂਰਗਾਮੀ ਸਿੱਟੇ ਕੱਢੇ ਜਾਂਦੇ ਹਨ। ਕੀ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਕਾਰਵਾਈਆਂ ਦੀ ਯੋਜਨਾ ਬਣਾਉਣ ਵਾਲੀ ਯੋਜਨਾ ਨੂੰ ਅਪਮਾਨਜਨਕ ਕਿਹਾ ਜਾ ਸਕਦਾ ਹੈ?
ਸੰਖੇਪ ਰੂਪ ਵਿੱਚ, ਲਾਲ ਫੌਜ ਹਮਲਾਵਰ ਦੁਸ਼ਮਣ ਦੇ ਵਿਰੁੱਧ ਇੱਕ ਅਗਲੀ ਹੜਤਾਲ ਅਤੇ ਇਸਦੇ ਖੇਤਰ ਵਿੱਚ ਤਬਦੀਲੀ ਦੇ ਨਾਲ (“ਥੋੜ੍ਹੇ ਜਿਹੇ ਖੂਨ ਅਤੇ ਵਿਦੇਸ਼ੀ ਧਰਤੀ ਉੱਤੇ”) ਨਾਲ ਸਰਹੱਦਾਂ ਨੂੰ ਕਵਰ ਕਰਨ ਦੀ ਤਿਆਰੀ ਕਰ ਰਹੀ ਸੀ।
ਜਰਮਨ ਯੋਜਨਾ ਕੀ ਹੈ? "ਬਾਰਬਾਰੋਸਾ" ਨੇ ਕਿਸੇ ਹੋਰ ਦੇਸ਼ ਦੇ ਖੇਤਰ 'ਤੇ ਹਮਲੇ, ਇਸ ਦੀਆਂ ਫੌਜਾਂ ਦੀ ਹਾਰ ਅਤੇ ਮਹੱਤਵਪੂਰਣ ਖੇਤਰਾਂ (ਯੂਐਸਐਸਆਰ ਦੇ ਪੂਰੇ ਯੂਰਪੀਅਨ ਹਿੱਸੇ) 'ਤੇ ਕਬਜ਼ਾ ਕਰਨ ਲਈ ਪ੍ਰਦਾਨ ਕੀਤਾ। ਦਸੰਬਰ 18, 1940 ਦੇ ਜਰਮਨ ਨਿਰਦੇਸ਼ ਨੰਬਰ 21 ਤੋਂ:
ਜਰਮਨ ਹਥਿਆਰਬੰਦ ਬਲਾਂ ਨੂੰ ਇੰਗਲੈਂਡ ਦੇ ਵਿਰੁੱਧ ਯੁੱਧ ਖਤਮ ਹੋਣ ਤੋਂ ਪਹਿਲਾਂ ਹੀ ਇੱਕ ਛੋਟੀ ਮਿਆਦ ਦੀ ਮੁਹਿੰਮ ਵਿੱਚ ਸੋਵੀਅਤ ਰੂਸ ਨੂੰ ਹਰਾਉਣ ਲਈ ਤਿਆਰ ਹੋਣਾ ਚਾਹੀਦਾ ਹੈ (ਯੋਜਨਾ ਬਾਰਬਾਰੋਸਾ)।
ਜ਼ਮੀਨੀ ਬਲਾਂ ਨੂੰ ਇਸ ਮਕਸਦ ਲਈ ਆਪਣੇ ਨਿਪਟਾਰੇ 'ਤੇ ਸਾਰੀਆਂ ਇਕਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਬਜ਼ੇ ਵਾਲੇ ਖੇਤਰਾਂ ਨੂੰ ਕਿਸੇ ਵੀ ਹੈਰਾਨੀ ਤੋਂ ਬਚਾਉਣ ਲਈ ਜ਼ਰੂਰੀ ਲੋਕਾਂ ਨੂੰ ਛੱਡ ਕੇ...
ਜੇ ਲੋੜ ਪਈ ਤਾਂ, ਕਾਰਵਾਈਆਂ ਦੀ ਨਿਰਧਾਰਤ ਸ਼ੁਰੂਆਤ ਤੋਂ ਅੱਠ ਹਫ਼ਤੇ ਪਹਿਲਾਂ, ਮੈਂ ਸੋਵੀਅਤ ਰੂਸ ਦੇ ਵਿਰੁੱਧ ਹਥਿਆਰਬੰਦ ਬਲਾਂ ਦੀ ਰਣਨੀਤਕ ਤਾਇਨਾਤੀ ਦਾ ਆਦੇਸ਼ ਦੇਵਾਂਗਾ।
ਤਿਆਰੀਆਂ ਜਿਨ੍ਹਾਂ ਲਈ ਲੰਬਾ ਸਮਾਂ ਚਾਹੀਦਾ ਹੈ, ਜੇਕਰ ਉਹ ਅਜੇ ਸ਼ੁਰੂ ਨਹੀਂ ਹੋਈਆਂ ਹਨ, ਹੁਣੇ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਹਨ ਅਤੇ 15 ਮਈ, 1941 ਤੱਕ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਹਨ।
ਇਹ ਨਾਜ਼ੁਕ ਹੈ ਕਿ ਕੋਈ ਵੀ ਹਮਲਾ ਕਰਨ ਦੇ ਇਰਾਦੇ ਦਾ ਪਤਾ ਨਾ ਲਗਾ ਸਕੇ।
ਓਪਰੇਸ਼ਨ ਦਾ ਅੰਤਮ ਟੀਚਾ ਆਮ ਵੋਲਗਾ-ਅਰਖੰਗੇਲਸਕ ਲਾਈਨ ਦੇ ਨਾਲ ਰੂਸ ਦੇ ਏਸ਼ੀਆਈ ਹਿੱਸੇ ਦੇ ਵਿਰੁੱਧ ਇੱਕ ਰੁਕਾਵਟ ਪੈਦਾ ਕਰਨਾ ਹੈ। 10
ਬਾਰਬਾਰੋਸਾ ਦੀ ਮੂਲ ਯੋਜਨਾ (ਪਹਿਲੀਆਂ ਦੋ ਸ਼ੀਟਾਂ)
ਸੰਖੇਪ ਅਤੇ ਸਪਸ਼ਟ ਤੌਰ 'ਤੇ.
- ਜਰਮਨ ਫੌਜਾਂ ਨੂੰ ਸੋਵੀਅਤ ਨੂੰ ਹਰਾਉਣ ਲਈ ਤਿਆਰ ਹੋਣਾ ਚਾਹੀਦਾ ਹੈ;
- ਤੈਨਾਤੀ ਸ਼ੁਰੂ ਕਰਨ ਲਈ ਇੱਕ ਸਮੇਂ ਸਿਰ ਆਦੇਸ਼ ਦਿੱਤਾ ਜਾਵੇਗਾ;
- ਸਾਰੀਆਂ ਲੋੜੀਂਦੀਆਂ ਤਿਆਰੀਆਂ ਹੁਣ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਹਨ;
- ਮੁੱਖ ਗੱਲ ਇਹ ਹੈ ਕਿ ਦੁਸ਼ਮਣ "ਹਮਲਾ ਕਰਨ ਦੇ ਇਰਾਦੇ ਦਾ ਅੰਦਾਜ਼ਾ ਨਹੀਂ ਲਗਾ ਸਕਦਾ."
ਤਾਂ ਦੋਵਾਂ ਵਿੱਚੋਂ ਕਿਹੜੀ ਯੋਜਨਾ ਜ਼ਰੂਰੀ ਤੌਰ 'ਤੇ ਅਪਮਾਨਜਨਕ ਹੈ, ਅਤੇ ਨਤੀਜੇ ਵਜੋਂ ਹਮਲਾਵਰ?
ਅਤੇ, ਇੱਕ ਨਿਯਮ ਦੇ ਤੌਰ ਤੇ, ਫੌਜੀ ਯੋਜਨਾਵਾਂ ਵਿੱਚ ਦੁਸ਼ਮਣ ਦੀ ਹਾਰ ਸ਼ਾਮਲ ਹੁੰਦੀ ਹੈ. ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਾਰੇ ਅਪਮਾਨਜਨਕ ਹਨ। ਤੁਹਾਨੂੰ ਯੋਜਨਾਵਾਂ ਦੇ ਸਾਰ ਨੂੰ ਵੇਖਣਾ ਚਾਹੀਦਾ ਹੈ.
ਇਸ ਲਈ, ਫੌਜੀ ਯੋਜਨਾ ਨੂੰ ਸੋਵੀਅਤ ਸਰਕਾਰ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ. ਜਨਰਲ ਸਟਾਫ ਨੂੰ ਦੁਸ਼ਮਣ ਦੇ ਮੁੱਖ ਹਮਲੇ ਲਈ ਦੋ ਵਿਕਲਪ ਵਿਕਸਿਤ ਕਰਨ ਦਾ ਕੰਮ ਦਿੱਤਾ ਗਿਆ ਸੀ: ਦੱਖਣੀ ਅਤੇ ਉੱਤਰੀ। ਸਾਰੇ ਕੰਮ 1 ਮਈ, 1941 ਤੱਕ ਮੁਕੰਮਲ ਕਰਨ ਦੀ ਯੋਜਨਾ ਹੈ।
ਚੀਫ਼ ਆਫ਼ ਜਨਰਲ ਸਟਾਫ਼ ਜੀ. ਜ਼ੁਕੋਵ ਦੀ ਨਿਯੁਕਤੀ ਦੇ ਨਾਲ, ਦੱਖਣੀ ਯੋਜਨਾ ਨੂੰ ਅੱਗੇ ਵਧਾਇਆ ਜਾਣਾ ਸ਼ੁਰੂ ਹੋ ਗਿਆ, ਅਰਥਾਤ, ਇਹ ਧਾਰਨਾ ਕਿ ਜਰਮਨ ਆਪਣੀਆਂ ਮੁੱਖ ਫ਼ੌਜਾਂ ਨੂੰ ਦੱਖਣ ਵਿੱਚ ਕੇਂਦਰਿਤ ਕਰਨਗੇ, ਅਤੇ ਇਸ ਲਈ ਯੂਐਸਐਸਆਰ ਨੂੰ ਵੀ ਆਪਣੀਆਂ ਮੁੱਖ ਫ਼ੌਜਾਂ ਨੂੰ ਦੱਖਣ ਵਿੱਚ ਰੱਖਣਾ ਚਾਹੀਦਾ ਹੈ। ਦੱਖਣ 11 ਮਾਰਚ, 1941 ਦੀ ਯੋਜਨਾ (ਕਿਸੇ ਦੁਆਰਾ ਹਸਤਾਖਰਿਤ ਨਹੀਂ) ਦੱਖਣੀ ਵਿਕਲਪ ਦਾ ਵਿਕਾਸ ਹੈ। ਇਸ ਤੋਂ ਇਲਾਵਾ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਦਸੰਬਰ 1940 ਵਿੱਚ ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਸੈਨਿਕਾਂ ਦੇ ਕਮਾਂਡਰ ਹੋਣ ਦੇ ਬਾਵਜੂਦ, ਜੀ. ਜ਼ੂਕੋਵ ਨੇ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਨੂੰ ਇੱਕ ਨੋਟ ਲਿਖਿਆ ਕਿ ਦੁਸ਼ਮਣ ਦੱਖਣ ਵਿੱਚ ਮੁੱਖ ਬਲਾਂ ਨੂੰ ਕੇਂਦਰਿਤ ਕਰੇਗਾ। ਇੱਕ ਜਾਂ ਦੂਜੇ ਤਰੀਕੇ ਨਾਲ, ਉਸ ਸਮੇਂ ਦੌਰਾਨ ਜਦੋਂ ਜੀ. ਜ਼ੂਕੋਵ ਜਨਰਲ ਸਟਾਫ਼ ਦੇ ਮੁਖੀ ਸਨ, ਦੱਖਣੀ ਦਿਸ਼ਾ ਵਿੱਚ ਸੈਨਿਕਾਂ ਦੀ ਇੱਕ ਸਰਗਰਮ ਪੰਪਿੰਗ ਸੀ।
perestroika ਦੀ ਮਿਆਦ ਦੇ ਦੌਰਾਨ ਅਤੇ ਇਸ ਤੋਂ ਬਾਅਦ, ਖੋਜਕਰਤਾਵਾਂ ਨੇ ਖੁੱਲ੍ਹੇ ਪੁਰਾਲੇਖਾਂ ਦੀ ਸਰਗਰਮੀ ਨਾਲ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ. 1992 ਵਿੱਚ, ਏ. ਵਾਸੀਲੇਵਸਕੀ ਦੁਆਰਾ ਇੱਕ ਨੋਟ ਮਿਲਿਆ (15 ਮਈ, 1941 ਤੋਂ ਪਹਿਲਾਂ ਦੀ ਮਿਤੀ ਨਹੀਂ), ਜਿਸ ਵਿੱਚ ਕੇਂਦਰਿਤ ਜਰਮਨ ਸੈਨਿਕਾਂ (2) 'ਤੇ ਇੱਕ ਨਿਵਾਰਕ ਹੜਤਾਲ ਦਾ ਪ੍ਰਸਤਾਵ ਦਿੱਤਾ ਗਿਆ ਸੀ। ਦਸਤਾਵੇਜ਼ ਨੂੰ "ਜਰਮਨੀ ਅਤੇ ਇਸਦੇ ਸਹਿਯੋਗੀਆਂ ਨਾਲ ਯੁੱਧ ਦੀ ਸਥਿਤੀ ਵਿੱਚ ਸੋਵੀਅਤ ਯੂਨੀਅਨ ਦੀਆਂ ਹਥਿਆਰਬੰਦ ਸੈਨਾਵਾਂ ਦੀ ਰਣਨੀਤਕ ਤਾਇਨਾਤੀ ਦੀ ਯੋਜਨਾ 'ਤੇ ਲਾਲ ਫੌਜ ਦੇ ਜਨਰਲ ਸਟਾਫ ਦੇ ਵਿਚਾਰ" ਕਿਹਾ ਗਿਆ ਸੀ। ਇਹ ਏ. ਵਾਸੀਲੇਵਸਕੀ ਦੁਆਰਾ ਐਨ. ਵਟੂਟਿਨ ਦੁਆਰਾ ਸੋਧਾਂ ਦੇ ਨਾਲ ਇੱਕ ਡਰਾਫਟ ਸੰਸਕਰਣ ਵਿੱਚ ਸੰਕਲਿਤ ਕੀਤਾ ਗਿਆ ਸੀ (ਇੱਕ ਹੋਰ ਸੰਸਕਰਣ ਦੇ ਅਨੁਸਾਰ, ਜੀ. ਜ਼ੂਕੋਵ ਦੁਆਰਾ ਸੋਧਾਂ ਕੀਤੀਆਂ ਗਈਆਂ ਸਨ)।
ਯੋਜਨਾ ਵਿੱਚ ਕਿਹਾ ਗਿਆ ਹੈ (2):
ਵਰਤਮਾਨ ਵਿੱਚ, ਜਰਮਨੀ, ਰੈੱਡ ਆਰਮੀ ਦੇ ਖੁਫੀਆ ਡਾਇਰੈਕਟੋਰੇਟ ਦੇ ਅਨੁਸਾਰ, ਲਗਭਗ 230 ਪੈਦਲ ਫੌਜ, 22 ਟੈਂਕ, 20 ਮੋਟਰ, 8 ਹਵਾਈ ਅਤੇ 4 ਘੋੜ-ਸਵਾਰ ਡਵੀਜ਼ਨਾਂ, ਅਤੇ ਕੁੱਲ 284 ਡਿਵੀਜ਼ਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਹਨਾਂ ਵਿੱਚੋਂ, 15 ਮਈ, 1941 ਤੱਕ, 86 ਪੈਦਲ ਫੌਜ, 13 ਟੈਂਕ, 12 ਮੋਟਰ ਅਤੇ 1 ਘੋੜ-ਸਵਾਰ ਡਵੀਜ਼ਨਾਂ, ਅਤੇ ਕੁੱਲ 112 ਡਿਵੀਜ਼ਨਾਂ, ਸੋਵੀਅਤ ਯੂਨੀਅਨ ਦੀਆਂ ਸਰਹੱਦਾਂ 'ਤੇ ਕੇਂਦਰਿਤ ਸਨ।
ਇਹ ਮੰਨਿਆ ਜਾਂਦਾ ਹੈ ਕਿ ਮੌਜੂਦਾ ਰਾਜਨੀਤਿਕ ਸਥਿਤੀ ਵਿੱਚ, ਜਰਮਨੀ, ਯੂਐਸਐਸਆਰ ਉੱਤੇ ਹਮਲੇ ਦੀ ਸਥਿਤੀ ਵਿੱਚ, ਸਾਡੇ ਵਿਰੁੱਧ 137 ਪੈਦਲ ਸੈਨਾ, 19 ਟੈਂਕ, 15 ਮੋਟਰ, 4 ਘੋੜਸਵਾਰ ਅਤੇ 5 ਹਵਾਈ ਡਵੀਜ਼ਨਾਂ ਅਤੇ ਕੁੱਲ ਮਿਲਾ ਕੇ ਮੈਦਾਨ ਵਿੱਚ ਉਤਰਨ ਦੇ ਯੋਗ ਹੋਵੇਗਾ। 180 ਡਿਵੀਜ਼ਨਾਂ ਤੱਕ...
ਜ਼ਿਆਦਾਤਰ ਸੰਭਾਵਨਾ ਹੈ, ਜਰਮਨ ਫੌਜ ਦੀਆਂ ਮੁੱਖ ਫੌਜਾਂ, ਜਿਸ ਵਿੱਚ 76 ਪੈਦਲ ਫੌਜ, 11 ਟੈਂਕ, 8 ਮੋਟਰ, 2 ਘੋੜਸਵਾਰ ਅਤੇ 5 ਹਵਾਈ ਅਤੇ ਕੁੱਲ 100 ਡਵੀਜ਼ਨ ਸ਼ਾਮਲ ਹਨ, ਕੋਵਲ ਦੀ ਦਿਸ਼ਾ ਵਿੱਚ ਹਮਲਾ ਕਰਨ ਲਈ ਡੈਮਬਲਿਨ ਦੇ ਦੱਖਣ ਵਿੱਚ ਤਾਇਨਾਤ ਕੀਤੇ ਜਾਣਗੇ। , ਰਿਵਨੇ, ਕੀਵ...
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਜਰਮਨੀ ਵਰਤਮਾਨ ਵਿੱਚ ਆਪਣੀ ਫੌਜ ਨੂੰ ਗਤੀਸ਼ੀਲ ਰੱਖਦਾ ਹੈ, ਇਸਦੇ ਪਿੱਛੇ ਤਾਇਨਾਤ ਹੋਣ ਦੇ ਨਾਲ, ਇਸ ਕੋਲ ਸਾਨੂੰ ਤੈਨਾਤੀ ਵਿੱਚ ਚੇਤਾਵਨੀ ਦੇਣ ਅਤੇ ਅਚਾਨਕ ਹਮਲਾ ਕਰਨ ਦਾ ਮੌਕਾ ਹੈ।
ਇਸ ਨੂੰ ਰੋਕਣ ਲਈ [ਅਤੇ ਜਰਮਨ ਫੌਜ ਨੂੰ ਹਰਾਉਣ] ਲਈ, ਮੈਂ ਜਰਮਨ ਕਮਾਂਡ ਨੂੰ ਪਹਿਲ ਦੇਣ ਦੀ ਕਿਸੇ ਵੀ ਹਾਲਤ ਵਿੱਚ ਜ਼ਰੂਰੀ ਨਹੀਂ ਸਮਝਦਾ, ਦੁਸ਼ਮਣ ਨੂੰ ਤੈਨਾਤੀ ਵਿੱਚ ਰੋਕਣਾ ਅਤੇ ਜਰਮਨ ਫੌਜ ਉੱਤੇ ਉਸ ਸਮੇਂ ਹਮਲਾ ਕਰਨਾ ਜਦੋਂ ਇਹ ਤਾਇਨਾਤੀ ਦੇ ਪੜਾਅ ਵਿੱਚ ਹੈ ਅਤੇ ਹੈ। ਫੌਜਾਂ ਦੇ ਫਰੰਟ ਅਤੇ ਇੰਟਰੈਕਸ਼ਨ ਸ਼ਾਖਾਵਾਂ ਨੂੰ ਸੰਗਠਿਤ ਕਰਨ ਦਾ ਅਜੇ ਸਮਾਂ ਨਹੀਂ ਸੀ।
ਮੈਨੂੰ ਇਸ ਗੱਲ 'ਤੇ ਜ਼ੋਰ ਦੇਣ ਦਿਓ ਕਿ "ਦੁਸ਼ਮਣ ਨੂੰ ਅੱਗੇ ਵਧਾਉਣ" ਲਈ ਯੂਐਸਐਸਆਰ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਜਰਮਨ ਸਮੂਹ ਦੇ ਵਿਰੁੱਧ ਇੱਕ ਅਗਾਊਂ ਹੜਤਾਲ ਦੀ ਯੋਜਨਾ ਬਣਾਈ ਗਈ ਹੈ। ਇੱਕ ਹਮਲਾਵਰ ਯੁੱਧ ਯੋਜਨਾ ਅਤੇ ਦੁਸ਼ਮਣ ਦੇ ਵਿਰੁੱਧ ਰੋਕਥਾਮ ਹਮਲੇ ਵਿੱਚ ਅੰਤਰ, ਮੇਰੇ ਖਿਆਲ ਵਿੱਚ, ਸਪਸ਼ਟ ਹੈ।
ਇਹ ਸੰਕੇਤ ਦਿੱਤਾ ਗਿਆ ਸੀ ਕਿ ਜਰਮਨ ਮੁੱਖ ਹਮਲੇ ਦੀ ਸਭ ਤੋਂ ਸੰਭਾਵਤ ਦਿਸ਼ਾ ਦੱਖਣੀ ਦਿਸ਼ਾ ਸੀ। ਇਸ ਲਈ, ਸੋਵੀਅਤ ਫੌਜਾਂ ਦਾ ਮੁੱਖ ਝਟਕਾ ਦੱਖਣ-ਪੱਛਮੀ ਦਿਸ਼ਾ ਵਿੱਚ ਪਹੁੰਚਾਏ ਜਾਣ ਦੀ ਉਮੀਦ ਹੈ। ਪਰ ਇੱਕ ਸੰਭਾਵੀ ਰੋਕਥਾਮ ਹੜਤਾਲ ਲਈ ਸੰਭਾਵਿਤ ਮਿਤੀ ਨੂੰ ਸੰਕੇਤ ਨਹੀਂ ਕੀਤਾ ਗਿਆ ਸੀ, ਜਦੋਂ ਇਹ 1941 ਜਾਂ 1942 ਵਿੱਚ ਹੋਣਾ ਚਾਹੀਦਾ ਹੈ (2):
ਇਸ ਦੇ ਨਾਲ ਹੀ, 1942 ਵਿਚ ਹੰਗਰੀ ਨਾਲ ਲੱਗਦੀ ਸਰਹੱਦ 'ਤੇ ਕਿਲਾਬੰਦ ਖੇਤਰਾਂ ਦੀ ਉਸਾਰੀ ਸ਼ੁਰੂ ਕਰਨ ਲਈ, ਅਤੇ ਰੇਖਾ ਦੇ ਨਾਲ ਕਿਲਾਬੰਦ ਖੇਤਰਾਂ ਦੀ ਉਸਾਰੀ ਨੂੰ ਜਾਰੀ ਰੱਖਣ ਲਈ, ਹਰ ਸੰਭਵ ਤਰੀਕੇ ਨਾਲ ਕਿਲਾਬੰਦੀ ਵਾਲੇ ਖੇਤਰਾਂ ਦੀ ਉਸਾਰੀ ਅਤੇ ਹਥਿਆਰਾਂ ਨੂੰ ਤੇਜ਼ ਕਰਨਾ ਜ਼ਰੂਰੀ ਹੈ। ਪੁਰਾਣੀ ਰਾਜ ਸਰਹੱਦ ਦੇ...
ਮੰਗ ਕਰੋ ਕਿ NKPS 1941 ਦੀ ਯੋਜਨਾ ਦੇ ਅਨੁਸਾਰ ਰੇਲਵੇ ਦੇ ਨਿਰਮਾਣ ਨੂੰ ਪੂਰਾ ਅਤੇ ਸਮੇਂ ਸਿਰ ਪੂਰਾ ਕੀਤਾ ਜਾਵੇ, ਅਤੇ ਖਾਸ ਕਰਕੇ ਲਵੋਵ ਦਿਸ਼ਾ ਵਿੱਚ.
ਭਾਵ, 1941 ਲਈ ਰੇਲਵੇ ਦੇ ਨਿਰਮਾਣ ਦੀ ਯੋਜਨਾ ਨੂੰ ਪੂਰਾ ਕਰਨਾ ਅਤੇ 1942 ਵਿੱਚ ਕਿਲ੍ਹਿਆਂ ਦੀ ਉਸਾਰੀ ਸ਼ੁਰੂ ਕਰਨੀ ਜ਼ਰੂਰੀ ਹੈ। ਸਾਨੂੰ ਕਿਸ ਸਮੇਂ ਤੱਕ ਇੱਕ ਅਗਾਊਂ ਹੜਤਾਲ ਲਈ ਤਿਆਰੀ ਕਰਨੀ ਚਾਹੀਦੀ ਹੈ? ਦਸਤਾਵੇਜ਼ ਇਸ ਬਾਰੇ ਕੁਝ ਨਹੀਂ ਕਹਿੰਦਾ। ਜੇਕਰ ਹੜਤਾਲ 1941 ਦੀ ਯੋਜਨਾ ਹੈ ਤਾਂ 1942 ਦੀ ਨਵੀਂ ਅਤੇ ਪੁਰਾਣੀ ਸਰਹੱਦ 'ਤੇ ਕਿਲੇ ਬਣਾਉਣ ਦੀ ਯੋਜਨਾ ਕਿਉਂ?
ਮੈਂ ਇੱਕ ਵਾਰ ਫਿਰ ਇਸ ਗੱਲ 'ਤੇ ਜ਼ੋਰ ਦੇਣਾ ਚਾਹਾਂਗਾ ਕਿ ਏ. ਵਾਸੀਲੇਵਸਕੀ ਦੀ ਯੋਜਨਾ 'ਤੇ ਹਸਤਾਖਰ ਨਹੀਂ ਕੀਤੇ ਗਏ ਹਨ ਅਤੇ ਟੈਕਸਟ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ। ਇੱਕ ਸਾਫ਼ ਸੰਸਕਰਣ, ਜੇ ਇਹ ਬਿਲਕੁਲ ਮੌਜੂਦ ਸੀ, ਨਹੀਂ ਮਿਲਿਆ ਸੀ। ਜਿਵੇਂ ਕਿ ਕਈ ਫੌਜੀ ਇਤਿਹਾਸਕਾਰ ਦੱਸਦੇ ਹਨ (V. Anfilov, N. Svetlishin), ਇੱਕ ਰੋਕਥਾਮੀ ਯੁੱਧ ਦੀ ਯੋਜਨਾ ਆਈ. ਸਟਾਲਿਨ ਨੂੰ ਦੱਸੀ ਗਈ ਸੀ, ਪਰ ਉਸਨੇ ਇਸਨੂੰ ਰੱਦ ਕਰ ਦਿੱਤਾ। ਜੀ ਜ਼ੂਕੋਵ ਦੇ ਸ਼ਬਦਾਂ ਤੋਂ:
ਇਹ ਚੰਗਾ ਹੈ ਕਿ ਸਟਾਲਿਨ ਸਾਡੇ ਨਾਲ ਸਹਿਮਤ ਨਹੀਂ ਸੀ, ਨਹੀਂ ਤਾਂ ਅਸੀਂ, ਫੌਜਾਂ ਦੀ ਸਥਿਤੀ ਅਤੇ ਜਰਮਨ ਫੌਜ ਨਾਲ ਉਹਨਾਂ ਦੀ ਸਿਖਲਾਈ ਵਿੱਚ ਅੰਤਰ ਨੂੰ ਧਿਆਨ ਵਿੱਚ ਰੱਖਦੇ ਹੋਏ, ਮਈ 1942 ਵਿੱਚ ਖਾਰਕੋਵ ਆਪ੍ਰੇਸ਼ਨ ਵਰਗਾ ਕੁਝ ਪ੍ਰਾਪਤ ਕੀਤਾ ਹੁੰਦਾ। 13
ਜੀ. ਜ਼ੂਕੋਵ ਦੇ ਅਨੁਸਾਰ, ਅਜਿਹੀ ਕਾਰਵਾਈ, ਅਸਫਲਤਾ ਲਈ ਬਰਬਾਦ ਹੋ ਗਈ ਸੀ (ਉਹ ਯੁੱਧ ਤੋਂ ਬਾਅਦ ਇਹਨਾਂ ਸਿੱਟਿਆਂ 'ਤੇ ਆਇਆ ਸੀ)। 300 ਕਿਲੋਮੀਟਰ ਤੱਕ ਦੀ ਡੂੰਘਾਈ ਨਾਲ ਕਥਿਤ ਸਫਲਤਾਵਾਂ ਫੌਜਾਂ ਅਤੇ ਕਮਾਂਡ ਸਟਾਫ ਲਈ ਗੰਭੀਰ ਪ੍ਰੀਖਿਆ ਬਣ ਸਕਦੀਆਂ ਹਨ। ਪਹਿਲੀ ਵਾਰ, ਸੋਵੀਅਤ ਫੌਜਾਂ ਸਟਾਲਿਨਗ੍ਰਾਡ ਦੀ ਲੜਾਈ ਵਿੱਚ ਅਜਿਹੀ ਸਫਲਤਾ ਹਾਸਲ ਕਰਨ ਦੇ ਯੋਗ ਸਨ।
ਹੁਣ ਬਹੁਤ ਸਾਰੇ ਕਹਿੰਦੇ ਹਨ ਕਿ ਸੋਵੀਅਤ ਯੂਨੀਅਨ ਲਈ ਇੱਕ ਰੋਕਥਾਮਕ ਹੜਤਾਲ ਹੀ ਇੱਕ ਢੁਕਵਾਂ ਕਦਮ ਸੀ ਅਤੇ ਇੱਕ ਖੁੰਝਿਆ ਮੌਕਾ ਸੀ ਜਿਸ ਨਾਲ 1941-1942 ਦੀ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਅੱਜ ਦੀਆਂ ਉਚਾਈਆਂ ਤੋਂ, ਇਹ ਬਹਿਸ ਕਰਨਾ ਆਸਾਨ ਹੈ ਕਿ ਕਿਵੇਂ ਅਤੇ ਕੀ ਕੀਤਾ ਜਾਣਾ ਚਾਹੀਦਾ ਸੀ.
ਜਰਮਨੀ ਦੇ ਖਿਲਾਫ ਇੱਕ ਅਗਾਊਂ ਹੜਤਾਲ ਫੌਜੀ ਮਾਮਲਿਆਂ ਤੱਕ ਸੀਮਿਤ ਨਹੀਂ ਹੋਵੇਗੀ। ਅਜਿਹੇ ਕਦਮ ਨੇ ਇੱਕ ਮੁਸ਼ਕਲ ਕੂਟਨੀਤਕ ਸਥਿਤੀ ਪੈਦਾ ਕੀਤੀ ਜਿਸ ਵਿੱਚ ਸਮਝੌਤੇ ਦੀ ਉਲੰਘਣਾ ਨੇ ਯੂ.ਐੱਸ.ਐੱਸ.ਆਰ. ਯੂਐਸਐਸਆਰ ਹਰ ਕਿਸੇ ਲਈ ਹਮਲਾਵਰ ਹੋਵੇਗਾ। ਇਸ ਸਥਿਤੀ ਵਿੱਚ, ਮੋਰਚੇ 'ਤੇ ਅਸਫਲਤਾਵਾਂ ਦੀ ਸਥਿਤੀ ਵਿੱਚ ਸੋਵੀਅਤ ਯੂਨੀਅਨ ਨੂੰ ਕਿਸ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ? ਸਾਨੂੰ ਦੂਰ ਪੂਰਬ ਦੀ ਮੁਸ਼ਕਲ ਸਥਿਤੀ ਬਾਰੇ ਨਹੀਂ ਭੁੱਲਣਾ ਚਾਹੀਦਾ, ਜਿੱਥੇ ਜਾਪਾਨ ਨਵੇਂ ਕੂਟਨੀਤਕ ਹਾਲਾਤਾਂ ਦਾ ਫਾਇਦਾ ਉਠਾਉਂਦੇ ਹੋਏ ਕਾਰਵਾਈ ਕਰ ਸਕਦਾ ਹੈ।
ਸਵਾਲ ਇਹ ਹੈ ਕਿ ਕੀ ਯੂਐਸਐਸਆਰ 1941 ਵਿੱਚ ਪਹਿਲੀ ਵਾਰ ਹਮਲਾ ਕਰਕੇ ਜਰਮਨੀ ਨੂੰ ਹਰਾ ਸਕਦਾ ਸੀ? ਉਸ ਸਮੇਂ ਮੌਜੂਦ ਸਿਪਾਹੀਆਂ ਅਤੇ ਅਫਸਰਾਂ ਦੇ ਲੜਾਈ ਦੇ ਤਜ਼ਰਬੇ ਦੇ ਪੱਧਰ ਦੇ ਨਾਲ, ਫੌਜ ਦੀਆਂ ਸ਼ਾਖਾਵਾਂ ਵਿਚਕਾਰ ਆਪਸੀ ਤਾਲਮੇਲ ਦੇ ਪੱਧਰ ਦੇ ਨਾਲ, ਫੌਜਾਂ ਦੀ ਆਮ ਤਿਆਰੀ (ਲਾਮਬੰਦੀ, ਤੈਨਾਤ ਪਿਛਲੇ ਖੇਤਰਾਂ) ਦੇ ਨਾਲ। ਜਰਮਨਾਂ ਕੋਲ ਇਹ ਸਭ ਬਹੁਤਾਤ ਵਿੱਚ ਸੀ। ਜੇਕਰ ਇਹ 1941 ਵਿੱਚ ਫੇਲ ਹੋ ਜਾਂਦਾ ਹੈ ਤਾਂ ਕੋਈ ਵੀ ਅਜਿਹੀ ਕਾਰਵਾਈ ਦੇ ਨਤੀਜਿਆਂ ਬਾਰੇ ਅੰਦਾਜ਼ਾ ਲਗਾ ਸਕਦਾ ਹੈ। ਇੱਥੇ ਕੂਟਨੀਤਕ ਨਤੀਜੇ ਜੋੜਨਾ ਨਾ ਭੁੱਲੋ। ਯੁੱਧ ਦੀ ਸ਼ੁਰੂਆਤ ਅਤੇ ਯੁੱਧ ਆਪਣੇ ਆਪ ਵਿਚ ਨਾ ਸਿਰਫ ਫੌਜਾਂ ਅਤੇ ਜਨਰਲ ਸਟਾਫ ਦੀਆਂ ਕਾਰਵਾਈਆਂ ਹਨ, ਬਲਕਿ ਇਹ ਕੂਟਨੀਤੀ ਵੀ ਹੈ! ਅਤੇ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ.
ਪੂਰਵ-ਯੁੱਧ ਰਣਨੀਤਕ ਯੋਜਨਾਬੰਦੀ ਬਾਰੇ ਕੋਈ ਹੋਰ ਦਸਤਾਵੇਜ਼ ਅੱਜ ਤੱਕ ਨਹੀਂ ਮਿਲੇ ਹਨ। ਮੈਂ ਸੋਚਦਾ ਹਾਂ ਕਿ ਜੇ ਅਜਿਹਾ ਕੋਈ ਦਸਤਾਵੇਜ਼ ਮੌਜੂਦ ਹੁੰਦਾ, ਤਾਂ ਇਹ ਬਹੁਤ ਸਮਾਂ ਪਹਿਲਾਂ ਲੱਭਿਆ ਅਤੇ ਪ੍ਰਕਾਸ਼ਿਤ ਕੀਤਾ ਗਿਆ ਹੁੰਦਾ;
ਸੋਵੀਅਤ ਜਨਰਲ ਸਟਾਫ ਦੇ ਕੰਮ ਦੇ ਸੰਦਰਭ ਵਿੱਚ, ਜਰਮਨ ਪਾਸੇ ਦੀਆਂ ਗਤੀਵਿਧੀਆਂ ਦਿਲਚਸਪ ਹਨ. ਉੱਥੇ ਉਹ ਉੱਤਰ ਤੋਂ ਬੇਲਾਰੂਸ, ਬਾਲਟਿਕ ਰਾਜਾਂ ਅਤੇ ਦੱਖਣ ਤੋਂ ਯੂਕਰੇਨ ਰਾਹੀਂ ਮੁੱਖ ਹਮਲੇ ਲਈ ਦੋ ਵਿਕਲਪ ਵਿਕਸਿਤ ਕਰ ਰਹੇ ਸਨ। ਨਤੀਜੇ ਵਜੋਂ, ਉੱਤਰੀ ਵਿਕਲਪ ਅਪਣਾਇਆ ਗਿਆ ਸੀ.
ਇਸ ਲਈ, ਗੈਰ-ਹਮਲਾ ਸੰਧੀ ਦੇ ਬਾਵਜੂਦ, ਜਰਮਨੀ ਅਤੇ ਯੂਐਸਐਸਆਰ ਵਿਰੋਧੀ ਸਨ. ਜਰਮਨੀ ਦੇ ਹਮਲੇ ਦੀ ਯੋਜਨਾ ਹਰ ਬਾਰੀਕੀ ਨਾਲ ਜਾਣੀ ਜਾਂਦੀ ਹੈ। ਪਰ ਜਰਮਨੀ ਉੱਤੇ ਯੂਐਸਐਸਆਰ ਦੇ ਹਮਲੇ ਲਈ ਇੱਕ ਸਮਾਨ ਵਿਆਪਕ ਯੋਜਨਾ ਅਜੇ ਤੱਕ ਨਹੀਂ ਲੱਭੀ ਹੈ. ਮੇਰਾ ਮੰਨਣਾ ਹੈ ਕਿ ਕੁਝ ਸਮੱਗਰੀਆਂ ਅਤੇ ਬਿਆਨਾਂ ਦਾ ਹਵਾਲਾ ਦੇਣਾ ਜੋ ਖਾਸ ਦਸਤਾਵੇਜ਼ਾਂ ਦੁਆਰਾ ਸਮਰਥਿਤ ਨਹੀਂ ਹਨ, ਗੰਭੀਰ ਨਹੀਂ ਹੈ। USSR ਦੇ ਜਾਣੇ-ਪਛਾਣੇ ਫੌਜੀ ਦਸਤਾਵੇਜ਼ ਸ਼ੁਰੂਆਤੀ ਪੜਾਅ 'ਤੇ ਰੱਖਿਆਤਮਕ ਕਾਰਵਾਈਆਂ ਨੂੰ ਮੰਨਦੇ ਹਨ।
"ਬਾਰਬਾਰੋਸਾ ਯੋਜਨਾ" ਦੇ ਪੜਾਅ
 
2. ਸਰਹੱਦ ਨੂੰ ਕਵਰ ਕਰਨ ਦੀ ਯੋਜਨਾ
ਯੂਐਸਐਸਆਰ ਦੇ ਹਥਿਆਰਬੰਦ ਬਲਾਂ ਦੀ ਰਣਨੀਤਕ ਤੈਨਾਤੀ ਲਈ ਯੋਜਨਾ ਨੂੰ ਅਪਣਾਉਣ ਤੋਂ ਬਾਅਦ, ਹਰ ਜ਼ਿਲ੍ਹੇ ਦੀ ਕਾਰਜਸ਼ੀਲ ਤਾਇਨਾਤੀ ਲਈ ਯੋਜਨਾਵਾਂ ਵਿਕਸਿਤ ਕਰਨ ਲਈ ਸਰਹੱਦੀ ਫੌਜੀ ਜ਼ਿਲ੍ਹਿਆਂ ਨੂੰ ਨਿਰਦੇਸ਼ ਭੇਜੇ ਗਏ ਸਨ।
ਇਸ ਵਿੱਚ, ਸਹੂਲਤ ਲਈ, ਮੈਂ ਹੇਠਾਂ ਦਿੱਤੇ ਸੰਖੇਪ ਦੀ ਵਰਤੋਂ ਕਰਾਂਗਾ:
LVO - ਲੈਨਿਨਗਰਾਡ ਮਿਲਟਰੀ ਡਿਸਟ੍ਰਿਕਟ;
PribOVO - ਬਾਲਟਿਕ ਵਿਸ਼ੇਸ਼ ਮਿਲਟਰੀ ਜ਼ਿਲ੍ਹਾ;
ਜ਼ੈਪੋਵੋ - ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹਾ (ਬੇਲਾਰੂਸ);
ਕੋਵੋ - ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ;
ODVO - ਓਡੇਸਾ ਮਿਲਟਰੀ ਜ਼ਿਲ੍ਹਾ।
ਯੋਜਨਾਵਾਂ ਦੇ ਵਿਕਾਸ ਲਈ ਨਿਰਦੇਸ਼ 1940 ਦੇ ਅੰਤ ਤੋਂ ਜ਼ਿਲ੍ਹਿਆਂ ਵਿੱਚ ਆਉਣੇ ਸ਼ੁਰੂ ਹੋ ਗਏ ਸਨ। "ਯੂ.ਐੱਸ.ਐੱਸ.ਆਰ. ਦੀ ਰੱਖਿਆ ਦੇ ਪੀਪਲਜ਼ ਕਮਿਸਰੀਏਟ ਦੇ ਸੰਚਾਲਨ ਦੀ ਤੈਨਾਤੀ ਲਈ ਇੱਕ ਯੋਜਨਾ ਵਿਕਸਿਤ ਕਰਨ ਦੇ ਨਿਰਦੇਸ਼" LVO ਨੂੰ "25 ਨਵੰਬਰ, 1940" ਨੂੰ ਆਏ ਸਨ। KOVO “28 ਨਵੰਬਰ, 1940 ਤੋਂ”, PribOVO ਤੱਕ “ਜਨਵਰੀ 1941 ਤੋਂ ਬਾਅਦ ਨਹੀਂ”, ZapOVO ਵਿੱਚ “ਫਰਵਰੀ 1941 ਤੋਂ ਬਾਅਦ ਨਹੀਂ”।
ਇੱਕ ਨਿਸ਼ਚਤ ਸਮੇਂ ਤੋਂ ਬਾਅਦ, ਜ਼ਿਲ੍ਹਿਆਂ ਨੂੰ ਵਿਕਾਸ ਲਈ ਜਨਰਲ ਸਟਾਫ ਤੋਂ ਦੁਬਾਰਾ ਨਿਰਦੇਸ਼ ਪ੍ਰਾਪਤ ਹੋਏ, ਉਦਾਹਰਨ ਲਈ, "ਬਾਲਟਿਕ ਓਵੀਓ ਦੀਆਂ ਫੌਜਾਂ ਦੀ ਕਾਰਜਸ਼ੀਲ ਤੈਨਾਤੀ ਲਈ ਇੱਕ ਯੋਜਨਾ ਦੇ ਵਿਕਾਸ ਲਈ ਯੂਐਸਐਸਆਰ ਦੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਨਿਰਦੇਸ਼, ਡਬਲਯੂ. /n, ਮਿਤੀ 3 ਮਾਰਚ, 1941।"
22 ਜੂਨ ਤੱਕ, ਯੋਜਨਾਵਾਂ ਦਾ ਨਿਰੰਤਰ ਸੁਧਾਰ ਹੁੰਦਾ ਰਿਹਾ। ਪੀ. ਲੈਪਿਨ (10ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ਼ - ਜ਼ੈਪੋਵੋ) ਦੀਆਂ ਯਾਦਾਂ ਵਿੱਚ, ਇਹ ਕਿਹਾ ਜਾਂਦਾ ਹੈ ਕਿ ਜਨਵਰੀ 1941 ਵਿੱਚ ਰਾਜ ਦੀ ਸਰਹੱਦ ਦੀ ਰੱਖਿਆ ਲਈ ਇੱਕ ਯੋਜਨਾ ਵਿਕਸਤ ਕਰਨ ਲਈ ਪਹਿਲਾ ਨਿਰਦੇਸ਼ ਪ੍ਰਾਪਤ ਹੋਇਆ ਸੀ:
ਰਾਜ ਦੀ ਸਰਹੱਦ ਦੀ ਰੱਖਿਆ ਲਈ ਜ਼ਿਲ੍ਹਾ ਨਿਰਦੇਸ਼ਾਂ ਦੀ ਜਨਵਰੀ 1941 ਵਿੱਚ ਪ੍ਰਾਪਤੀ ਦੇ ਨਾਲ ...
ਅਸੀਂ ਜਨਵਰੀ ਤੋਂ ਲੈ ਕੇ ਜੰਗ ਦੀ ਸ਼ੁਰੂਆਤ ਤੱਕ 1941 ਦੀ ਰਾਜ ਸਰਹੱਦੀ ਰੱਖਿਆ ਯੋਜਨਾ ਨੂੰ ਵਾਰ-ਵਾਰ ਮੁੜ-ਮੁੜ ਕੀਤਾ, ਪਰ ਅਸੀਂ ਇਸਨੂੰ ਕਦੇ ਵੀ ਪੂਰਾ ਨਹੀਂ ਕੀਤਾ। ਜ਼ਿਲ੍ਹੇ ਦੇ ਸੰਚਾਲਨ ਨਿਰਦੇਸ਼ਾਂ ਵਿੱਚ ਆਖਰੀ ਤਬਦੀਲੀ ਮੈਨੂੰ 14 ਮਈ ਨੂੰ ਮਿੰਸਕ ਵਿੱਚ ਪ੍ਰਾਪਤ ਹੋਈ ਸੀ। ਇਸ ਨੇ ਯੋਜਨਾ ਦੇ ਵਿਕਾਸ ਨੂੰ 20 ਮਈ ਤੱਕ ਪੂਰਾ ਕਰਨ ਅਤੇ ZapOVO ਦੇ ਮੁੱਖ ਦਫਤਰ ਨੂੰ ਪ੍ਰਵਾਨਗੀ ਲਈ ਜਮ੍ਹਾ ਕਰਨ ਦਾ ਆਦੇਸ਼ ਦਿੱਤਾ। 15
ਐਲ. ਸੈਂਦਾਲੋਵ (4ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ਼ - ਜ਼ੈਪੋਵੋ) ਦੇ ਅਨੁਸਾਰ:
ਅਪ੍ਰੈਲ 1941 ਵਿੱਚ, ਚੌਥੀ ਸੈਨਾ ਦੀ ਕਮਾਂਡ ਨੂੰ ਜ਼ਪੋਵੋਵੋ ਦੇ ਹੈੱਡਕੁਆਰਟਰ ਤੋਂ ਇੱਕ ਨਿਰਦੇਸ਼ ਪ੍ਰਾਪਤ ਹੋਇਆ, ਜਿਸ ਦੇ ਅਨੁਸਾਰ ਬ੍ਰੈਸਟ ਦਿਸ਼ਾ ਵਿੱਚ ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਲਈ ਇੱਕ ਯੋਜਨਾ ਵਿਕਸਤ ਕਰਨਾ ਜ਼ਰੂਰੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ "ਫੌਜਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਲਈ, ਜ਼ਿਲ੍ਹੇ ਦੇ ਪੂਰੇ ਖੇਤਰ ਨੂੰ ਫੌਜ ਦੇ ਘੇਰੇ ਵਾਲੇ ਖੇਤਰਾਂ ਵਿੱਚ ਵੰਡਿਆ ਗਿਆ ਹੈ..."। ਜ਼ਿਲ੍ਹਾ ਨਿਰਦੇਸ਼ਾਂ ਦੇ ਅਨੁਸਾਰ, ਇੱਕ ਆਰਮੀ ਕਵਰ ਯੋਜਨਾ ਤਿਆਰ ਕੀਤੀ ਗਈ ਸੀ। 16
ਮੈਨੂੰ ਇਸ ਗੱਲ 'ਤੇ ਜ਼ੋਰ ਦੇਣ ਦਿਓ ਕਿ ਯੋਜਨਾ ਦਾ ਉਦੇਸ਼ "ਫੌਜਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨਾ ਹੈ।" ਜਨਰਲ ਸਟਾਫ ਤੋਂ ਪੱਛਮੀ ਜ਼ਿਲ੍ਹਿਆਂ ਲਈ ਸਥਾਈ ਨਿਰਦੇਸ਼ ਜ਼ਿਲ੍ਹਿਆਂ ਲਈ ਫੌਜੀ ਯੋਜਨਾਵਾਂ ਉਲੀਕਣ ਲਈ ਇਕਸਾਰ ਉਪਾਵਾਂ ਨੂੰ ਲਾਗੂ ਕਰਨ ਦਾ ਸੰਕੇਤ ਦਿੰਦੇ ਹਨ। ਵਿਅਕਤੀਗਤ ਫੌਜੀ ਜ਼ਿਲ੍ਹਿਆਂ ਦੀ ਯੋਜਨਾ ਕਿਸ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਤ ਸੀ?
ਸਰਹੱਦੀ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਯੋਜਨਾਵਾਂ ਵਿਕਸਤ ਕਰਨ ਲਈ ਆਖਰੀ ਨਿਰਦੇਸ਼ ਮਈ 1941 ਵਿੱਚ ਹਰੇਕ ਪੱਛਮੀ ਜ਼ਿਲ੍ਹੇ ਨੂੰ ਭੇਜੇ ਗਏ ਸਨ। ਜ਼ਿਲ੍ਹਿਆਂ ਦੁਆਰਾ ਵਿਕਸਤ ਕੀਤੇ ਕਵਰ ਪਲਾਨ ਜਰਮਨ ਹਮਲੇ ਦੌਰਾਨ ਕੀਤੇ ਜਾਣੇ ਸਨ। ਆਉ ਉਹਨਾਂ ਨੂੰ ਹੋਰ ਵਿਸਥਾਰ ਵਿੱਚ ਵੇਖੀਏ.
PribOVO ਟੁਕੜੀਆਂ ਨੰਬਰ 503920/ss/ov ਦੇ ਕਮਾਂਡਰ ਨੂੰ ਨਿਰਦੇਸ਼ [30 ਮਈ, 1941 ਤੋਂ ਬਾਅਦ ਨਹੀਂ] (4):
PribOVO ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤੈਨਾਤੀ ਨੂੰ ਕਵਰ ਕਰਨ ਲਈ, 30 ਮਈ, 1941 ਤੱਕ, ਤੁਸੀਂ ਨਿੱਜੀ ਤੌਰ 'ਤੇ ਚੀਫ਼ ਆਫ਼ ਸਟਾਫ਼ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ ਨਾਲ, ਵਿਕਸਿਤ ਕਰੋ:
a) ਪਾਲੰਗਾ ਤੋਂ ਦਾਅਵੇ ਤੱਕ ਲਿਥੁਆਨੀਅਨ SSR ਦੀ ਰਾਜ ਸਰਹੱਦ ਦੀ ਰੱਖਿਆ ਲਈ ਇੱਕ ਵਿਸਤ੍ਰਿਤ ਯੋਜਨਾ। Kapchiamiestis, Matsalu ਖਾੜੀ ਦੇ ਦੱਖਣ ਵਿੱਚ ਬਾਲਟਿਕ ਸਾਗਰ ਤੱਟ ਅਤੇ Dago ਅਤੇ Ezel ਦੇ ਟਾਪੂਆਂ ਦੇ ਐਂਟੀ-ਐਂਫਿਬੀਅਸ ਬਚਾਅ ਦੀ ਯੋਜਨਾ;
b) ਇੱਕ ਵਿਸਤ੍ਰਿਤ ਹਵਾਈ ਰੱਖਿਆ ਯੋਜਨਾ।
I. ਰੱਖਿਆ ਕਾਰਜ:
1. ਜ਼ਿਲ੍ਹੇ ਦੇ ਖੇਤਰ ਵਿੱਚ ਜ਼ਮੀਨੀ ਅਤੇ ਹਵਾਈ ਦੁਸ਼ਮਣਾਂ ਦੇ ਹਮਲੇ ਨੂੰ ਰੋਕਣਾ;
2. ਰਾਜ ਦੀ ਸਰਹੱਦ ਦੇ ਨਾਲ ਕਿਲਾਬੰਦੀ ਦੀ ਜ਼ਿੱਦੀ ਰੱਖਿਆ ਦੇ ਨਾਲ, ਜ਼ਿਲ੍ਹਾ ਸੈਨਿਕਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਮਜ਼ਬੂਤੀ ਨਾਲ ਕਵਰ ਕਰਨਾ;
3. ਤੱਟ ਅਤੇ ਏਜ਼ਲ ਅਤੇ ਡਾਗੋ ਦੇ ਟਾਪੂਆਂ ਦੀ ਰੱਖਿਆ, ਰੈੱਡ ਬੈਨਰ ਬਾਲਟਿਕ ਫਲੀਟ ਦੇ ਨਾਲ, ਦੁਸ਼ਮਣ ਦੇ ਅੰਬੀਬੀਅਸ ਲੈਂਡਿੰਗ ਨੂੰ ਰੋਕਣ ਲਈ;
4. ਰੇਲਵੇ ਦੇ ਨਿਰਵਿਘਨ ਸੰਚਾਲਨ ਅਤੇ ਜ਼ਿਲ੍ਹਾ ਸੈਨਿਕਾਂ ਦੀ ਇਕਾਗਰਤਾ ਨੂੰ ਯਕੀਨੀ ਬਣਾਉਣ ਲਈ ਹਵਾਈ ਰੱਖਿਆ ਅਤੇ ਹਵਾਬਾਜ਼ੀ ਕਾਰਵਾਈਆਂ;
ZapOVO ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼ ਨੰਬਰ 503859/ss/ov [ਮਈ 20, 1941 ਤੋਂ ਬਾਅਦ ਨਹੀਂ] (3):
20 ਮਈ, 1941 ਤੱਕ ਜ਼ਿਲ੍ਹਾ ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਲਈ, ਤੁਸੀਂ ਨਿੱਜੀ ਤੌਰ 'ਤੇ, ਚੀਫ਼ ਆਫ਼ ਸਟਾਫ਼ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ ਦੇ ਨਾਲ, ਵਿਕਾਸ ਕਰੋਗੇ:
a) ਕੰਚਿਆਮੀਸਟਿਸ ਤੋਂ ਝੀਲ ਤੱਕ ਰਾਜ ਦੀ ਸਰਹੱਦ ਦੀ ਰੱਖਿਆ ਲਈ ਇੱਕ ਵਿਸਤ੍ਰਿਤ ਯੋਜਨਾ। ਸਵਿਟਜ਼ (ਮੁਕੱਦਮਾ);
b) ਇੱਕ ਵਿਸਤ੍ਰਿਤ ਹਵਾਈ ਰੱਖਿਆ ਯੋਜਨਾ।
I. ਰੱਖਿਆ ਕਾਰਜ:
1. ਜ਼ਿਲ੍ਹੇ ਦੇ ਖੇਤਰ ਵਿੱਚ ਜ਼ਮੀਨੀ ਅਤੇ ਹਵਾਈ ਦੁਸ਼ਮਣਾਂ ਦੇ ਹਮਲੇ ਨੂੰ ਰੋਕੋ।
2. ਰਾਜ ਦੀ ਸਰਹੱਦ ਦੇ ਨਾਲ ਕਿਲਾਬੰਦੀ ਦੀ ਮਜ਼ਬੂਤ ਸੁਰੱਖਿਆ ਜ਼ਿਲ੍ਹੇ ਦੀਆਂ ਫ਼ੌਜਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਮਜ਼ਬੂਤੀ ਨਾਲ ਕਵਰ ਕਰੇਗੀ।
3. ਹਵਾਈ ਰੱਖਿਆ ਅਤੇ ਹਵਾਬਾਜ਼ੀ ਓਪਰੇਸ਼ਨ ਰੇਲਵੇ ਦੇ ਆਮ ਸੰਚਾਲਨ ਅਤੇ ਸੈਨਿਕਾਂ ਦੀ ਇਕਾਗਰਤਾ ਨੂੰ ਯਕੀਨੀ ਬਣਾਉਣਗੇ।
KOVO ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼ ਨੰਬਰ 503862/ss/ov [ਮਈ 20, 1941 ਤੋਂ ਬਾਅਦ ਨਹੀਂ] (5):
25 ਮਈ, 1941 ਤੱਕ ਜ਼ਿਲ੍ਹਾ ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਲਈ, ਤੁਸੀਂ ਅਤੇ ਚੀਫ਼ ਆਫ਼ ਸਟਾਫ਼ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ ਨਿੱਜੀ ਤੌਰ 'ਤੇ ਵਿਕਾਸ ਕਰੋਗੇ:
1. ਝੀਲ ਤੋਂ ਰਾਜ ਦੀ ਸਰਹੱਦ ਦੀ ਰੱਖਿਆ ਲਈ ਵਿਸਤ੍ਰਿਤ ਯੋਜਨਾ। Svityazskoye ਨੂੰ Lipkana;
2. ਵਿਸਤ੍ਰਿਤ ਹਵਾਈ ਰੱਖਿਆ ਯੋਜਨਾ।
I. ਰੱਖਿਆ ਕਾਰਜ:
1. ਜ਼ਿਲ੍ਹੇ ਦੇ ਖੇਤਰ ਵਿੱਚ ਜ਼ਮੀਨੀ ਅਤੇ ਹਵਾਈ ਦੁਸ਼ਮਣਾਂ ਦੇ ਹਮਲੇ ਨੂੰ ਰੋਕੋ।
2. ਰਾਜ ਦੀ ਸਰਹੱਦ ਦੇ ਨਾਲ ਕਿਲਾਬੰਦੀ ਦੀ ਮਜ਼ਬੂਤ ਸੁਰੱਖਿਆ ਜ਼ਿਲ੍ਹੇ ਦੀਆਂ ਫ਼ੌਜਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਮਜ਼ਬੂਤੀ ਨਾਲ ਕਵਰ ਕਰੇਗੀ।
3. ਹਵਾਈ ਰੱਖਿਆ ਅਤੇ ਹਵਾਬਾਜ਼ੀ ਓਪਰੇਸ਼ਨ ਰੇਲਵੇ ਦੇ ਆਮ ਸੰਚਾਲਨ ਅਤੇ ਜ਼ਿਲ੍ਹੇ ਦੇ ਸੈਨਿਕਾਂ ਦੀ ਇਕਾਗਰਤਾ ਨੂੰ ਯਕੀਨੀ ਬਣਾਉਣਗੇ।
ਇਹੀ ਨਿਰਦੇਸ਼ ਓਡੀਵੀਓ ਅਤੇ ਐਲਵੀਓ ਨੂੰ ਆਏ ਸਨ। ਉਹਨਾਂ ਵਿੱਚ ਕੰਮ ਇੱਕੋ ਜਿਹੇ ਹਨ, ਇਸਲਈ ਮੈਂ ਉਹਨਾਂ ਦਾ ਹਵਾਲਾ ਨਹੀਂ ਦੇਵਾਂਗਾ (ਮੈਂ ਇਹਨਾਂ ਦਸਤਾਵੇਜ਼ਾਂ ਨੂੰ ਕਿਤਾਬ ਦੇ ਅੰਤ ਵਿੱਚ ਨੱਥੀ ਨਹੀਂ ਕੀਤਾ ਹੈ, ਪਰ ਇਹ ਇੰਟਰਨੈਟ ਤੇ ਆਸਾਨੀ ਨਾਲ ਲੱਭੇ ਜਾ ਸਕਦੇ ਹਨ)।
ਇਸ ਲਈ, ਜ਼ਿਲ੍ਹਿਆਂ ਨੂੰ ਇੱਕ ਖਾਸ ਕੰਮ ਦਿੱਤਾ ਗਿਆ ਸੀ: ਜ਼ਿੱਦੀ ਰੱਖਿਆ ਨਾਲ ਫੌਜਾਂ ਦੀ ਲਾਮਬੰਦੀ ਅਤੇ ਇਕਾਗਰਤਾ ਨੂੰ ਕਵਰ ਕਰਨ ਲਈ। ਜਰਮਨੀ 'ਤੇ ਹਮਲੇ ਦੀ ਕੋਈ ਗੱਲ ਨਹੀਂ ਹੈ। ਹਰੇਕ ਜ਼ਿਲ੍ਹੇ ਵਿੱਚ, ਹਰੇਕ ਫੌਜ ਲਈ ਕਵਰ ਖੇਤਰ ਮਨੋਨੀਤ ਕੀਤੇ ਗਏ ਸਨ, ਨਾਲ ਹੀ ਸਭ ਤੋਂ ਖਤਰਨਾਕ ਦਿਸ਼ਾਵਾਂ।
ਇਹ ਸੰਖੇਪ ਕੀਤਾ ਜਾ ਸਕਦਾ ਹੈ ਕਿ ਕਵਰ ਯੋਜਨਾਵਾਂ (ਦਸਤਾਵੇਜ਼ਾਂ ਦੇ ਅਨੁਸਾਰ) ਰੱਖਿਆਤਮਕ ਉਪਾਵਾਂ (ਯੁੱਧ ਦਾ ਪਹਿਲਾ ਪੜਾਅ) ਦਾ ਇੱਕ ਸਮੂਹ ਦਰਸਾਉਂਦੀਆਂ ਹਨ।
ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ, ਨਿਰਦੇਸ਼ਾਂ ਦੁਆਰਾ ਜਨਰਲ ਸਟਾਫ ਨੇ ਜ਼ਿਲ੍ਹਿਆਂ ਲਈ ਆਮ ਤੌਰ 'ਤੇ ਸਮਾਨ ਕਾਰਜ ਨਿਰਧਾਰਤ ਕੀਤੇ ਹਨ (ਆਮ ਕਾਰਜ ਹਰੇਕ ਨਿਰਦੇਸ਼ ਵਿੱਚ ਸ਼ਬਦ ਲਈ ਦੁਹਰਾਏ ਗਏ ਸ਼ਬਦ ਹਨ), ਇਸ ਲਈ, ਜ਼ੈਪੋਵੋ (3) ਲਈ ਨਿਰਦੇਸ਼ ਦੀ ਉਦਾਹਰਣ ਦੀ ਵਰਤੋਂ ਕਰਦੇ ਹੋਏ, ਆਓ ਦੇਖੀਏ ਕਿ ਕਿਹੜੇ ਕੰਮ ਨਿਰਧਾਰਤ ਕੀਤੇ ਗਏ ਸਨ। ਪੱਛਮੀ ਫੌਜੀ ਜ਼ਿਲ੍ਹਿਆਂ ਨੂੰ. ਮੈਂ ਤੁਹਾਨੂੰ ਇਹਨਾਂ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਦੀ ਸਲਾਹ ਦਿੰਦਾ ਹਾਂ। ਇਹ ਘੱਟੋ ਘੱਟ ਦਿਲਚਸਪ ਹੈ.
ਰਾਜ ਦੀ ਸਰਹੱਦ ਦੀ ਰੱਖਿਆ ਨੂੰ ਹੇਠਾਂ ਦਿੱਤੇ (3) ਦੇ ਅਧਾਰ ਤੇ ਸੰਗਠਿਤ ਕਰਨ ਦਾ ਆਦੇਸ਼ ਦਿੱਤਾ ਗਿਆ ਸੀ:
1. ਰੱਖਿਆ ਦਾ ਅਧਾਰ ਰਾਜ ਦੀ ਸਰਹੱਦ ਦੇ ਨਾਲ ਬਣਾਏ ਗਏ ਕਿਲ੍ਹੇ ਵਾਲੇ ਖੇਤਰਾਂ ਅਤੇ ਖੇਤਰੀ ਕਿਲ੍ਹਿਆਂ ਦੀ ਨਿਰੰਤਰ ਰੱਖਿਆ ਹੋਣੀ ਚਾਹੀਦੀ ਹੈ, ਉਹਨਾਂ ਦੇ ਹੋਰ ਵਿਕਾਸ ਲਈ ਸਾਰੀਆਂ ਤਾਕਤਾਂ ਅਤੇ ਸਮਰੱਥਾਵਾਂ ਦੀ ਵਰਤੋਂ ਕਰਦੇ ਹੋਏ। ਬਚਾਅ ਪੱਖ ਨੂੰ ਸਰਗਰਮ ਕਾਰਵਾਈਆਂ ਦਾ ਚਰਿੱਤਰ ਦਿਓ। ਬਚਾਅ ਪੱਖ ਨੂੰ ਤੋੜਨ ਦੀ ਕਿਸੇ ਵੀ ਦੁਸ਼ਮਣ ਦੀ ਕੋਸ਼ਿਸ਼ ਨੂੰ ਕੋਰ ਅਤੇ ਆਰਮੀ ਰਿਜ਼ਰਵ ਤੋਂ ਜਵਾਬੀ ਹਮਲੇ ਦੁਆਰਾ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ.
2. ਐਂਟੀ-ਟੈਂਕ ਬਚਾਅ ਵੱਲ ਵਿਸ਼ੇਸ਼ ਧਿਆਨ ਦਿਓ। ਦੁਸ਼ਮਣ ਦੀਆਂ ਵੱਡੀਆਂ ਮੋਟਰਾਂ ਵਾਲੀਆਂ ਮਸ਼ੀਨੀ ਯੂਨਿਟਾਂ ਦੁਆਰਾ ਰੱਖਿਆ ਮੋਰਚੇ ਨੂੰ ਤੋੜਨ ਦੀ ਸਥਿਤੀ ਵਿੱਚ, ਉਹਨਾਂ ਦੇ ਵਿਰੁੱਧ ਲੜਾਈ ਅਤੇ ਸਫਲਤਾ ਨੂੰ ਖਤਮ ਕਰਨ ਲਈ ਜ਼ਿਲ੍ਹਾ ਕਮਾਂਡ ਦੇ ਸਿੱਧੇ ਆਦੇਸ਼ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਜਿਸ ਲਈ ਬਹੁਤੇ ਵੱਡੇ ਪੱਧਰ ਦੀ ਵਰਤੋਂ ਕੀਤੀ ਜਾਂਦੀ ਹੈ। ਐਂਟੀ-ਟੈਂਕ ਤੋਪਖਾਨੇ ਬ੍ਰਿਗੇਡ, ਮਸ਼ੀਨਾਈਜ਼ਡ ਕੋਰ ਅਤੇ ਹਵਾਬਾਜ਼ੀ।
ਐਂਟੀ-ਟੈਂਕ ਬ੍ਰਿਗੇਡਾਂ ਦਾ ਕੰਮ ਸ਼ਕਤੀਸ਼ਾਲੀ ਤੋਪਖਾਨੇ ਦੇ ਫਾਇਰ ਨਾਲ ਤਿਆਰ ਲਾਈਨਾਂ 'ਤੇ ਟੈਂਕਾਂ ਨੂੰ ਮਿਲਣਾ ਹੈ ਅਤੇ, ਹਵਾਬਾਜ਼ੀ ਦੇ ਨਾਲ, ਸਾਡੀ ਮੋਟਰਾਈਜ਼ਡ ਮਸ਼ੀਨਾਈਜ਼ਡ ਕੋਰ ਦੇ ਪਹੁੰਚ ਅਤੇ ਜਵਾਬੀ ਹਮਲੇ ਤੱਕ ਉਨ੍ਹਾਂ ਦੇ ਅੱਗੇ ਵਧਣ ਵਿੱਚ ਦੇਰੀ ਕਰਨਾ ਹੈ।
ਮਕੈਨਾਈਜ਼ਡ ਕੋਰ ਦਾ ਕੰਮ ਦੁਸ਼ਮਣ ਦੀਆਂ ਮਸ਼ੀਨੀ ਯੂਨਿਟਾਂ ਨੂੰ ਅੰਤਮ ਹਾਰ ਦੇਣ ਅਤੇ ਸਫਲਤਾ ਨੂੰ ਖਤਮ ਕਰਨ ਲਈ ਹਵਾਬਾਜ਼ੀ ਦੇ ਨਾਲ ਸ਼ਕਤੀਸ਼ਾਲੀ ਫਲੈਂਕ ਅਤੇ ਕੇਂਦਰਿਤ ਹੜਤਾਲਾਂ ਦੇ ਨਾਲ, ਐਂਟੀ-ਟੈਂਕ ਬ੍ਰਿਗੇਡਾਂ ਦੇ ਕਵਰ ਹੇਠ ਤਾਇਨਾਤ ਕਰਨਾ ਹੈ।
ਮਸ਼ੀਨੀ ਡਿਵੀਜ਼ਨਾਂ ਅਤੇ ਕੋਰ ਨਾਲ ਲੜਨ ਲਈ ਸਭ ਤੋਂ ਮਹੱਤਵਪੂਰਨ ਹਥਿਆਰ ਤੋਪਖਾਨਾ ਸੀ। ਇਹ ਤੋਪਖਾਨਾ ਸੀ ਜਿਸ ਨੂੰ ਰੱਖਿਆਤਮਕ ਕਾਰਵਾਈਆਂ ਵਿੱਚ ਇੱਕ ਵਿਸ਼ੇਸ਼ ਭੂਮਿਕਾ ਸੌਂਪੀ ਗਈ ਸੀ। ਇਹ ਕਿਹਾ ਜਾਣਾ ਚਾਹੀਦਾ ਹੈ ਕਿ ਜੰਗ ਦੇ ਸ਼ੁਰੂਆਤੀ ਦੌਰ ਵਿੱਚ ਤੋਪਖਾਨੇ ਅਤੇ ਇਸਦੀ ਵਰਤੋਂ ਦੀ ਸਥਿਤੀ ਬਹੁਤ ਅਸਪਸ਼ਟ ਹੈ.
13 ਕਿਲਾਬੰਦ ਖੇਤਰ (UR) ਯੂਆਰ ਨੂੰ 1940 ਦੇ ਸ਼ੁਰੂ ਤੋਂ ਨਵੀਂ ਸਰਹੱਦ 'ਤੇ ਬਣਾਇਆ ਜਾਣਾ ਸ਼ੁਰੂ ਹੋ ਗਿਆ ਸੀ।
ZapOVO ਲਈ, ਖਾਸ ਤੌਰ 'ਤੇ ਮਹੱਤਵਪੂਰਨ ਖੇਤਰਾਂ 'ਤੇ ਵਿਚਾਰ ਕੀਤਾ ਗਿਆ ਸੀ (3):
a) ਸੁਵਾਪਕੀ, ਲਿਡਾ;
b) ਸੁਵਾਪਕੀ, ਬਾਇਲਸਟੋਕ;
c) ਓਸਟ੍ਰੋਲੇਕਾ ਦੇ ਸਾਹਮਣੇ, ਮਲਕੀਨੀਆ ਤੋਂ ਬਿਆਲਿਸਟੋਕ ਤੱਕ;
d) Siedlce, Volkovysk;
d) ਬ੍ਰੇਸਟ-ਲਿਟੋਵਸਕ, ਬਾਰਨੋਵਿਚੀ.
ਇਸ ਨੂੰ ਅਸਫਲ ਫੌਜੀ ਕਾਰਵਾਈਆਂ ਦੇ ਮਾਮਲੇ ਵਿੱਚ ਇੱਕ ਯੋਜਨਾ ਬਣਾਉਣ ਦਾ ਆਦੇਸ਼ ਦਿੱਤਾ ਗਿਆ ਸੀ, ਜਿਸ ਵਿੱਚ ਟੈਂਕ ਵਿਰੋਧੀ ਰੁਕਾਵਟਾਂ, ਪੁਲਾਂ ਦੀ ਮਾਈਨਿੰਗ, ਰੱਖਿਆ ਲਾਈਨਾਂ ਦੀ ਪੂਰੀ ਡੂੰਘਾਈ ਤੱਕ ਰੇਲਵੇ ਜੰਕਸ਼ਨ (ਬੇਰੇਜ਼ੀਨਾ ਨਦੀ ਤੱਕ ਅਤੇ ਸਮੇਤ) ਸ਼ਾਮਲ ਸਨ। ਇਸ ਤੋਂ ਇਲਾਵਾ ਫੈਕਟਰੀਆਂ, ਫੈਕਟਰੀਆਂ ਅਤੇ ਹੋਰ ਅਦਾਰਿਆਂ ਨੂੰ ਖਾਲੀ ਕਰਵਾਉਣ ਲਈ ਯੋਜਨਾਵਾਂ ਉਲੀਕਣ ਦੇ ਹੁਕਮ ਦਿੱਤੇ ਗਏ। (3):
VII. ਪੱਛਮੀ ਵਿਸ਼ੇਸ਼ ਮਿਲਟਰੀ ਡਿਸਟ੍ਰਿਕਟ ਦੀ ਕਮਾਂਡ ਦੇ ਆਦੇਸ਼ ਦੁਆਰਾ:
2. ਰਾਈਫਲ ਕੋਰ ਅਤੇ ਐਂਟੀ-ਟੈਂਕ ਬ੍ਰਿਗੇਡਾਂ ਦੇ ਸਹਿਯੋਗ ਨਾਲ ਮਸ਼ੀਨੀ ਕੋਰ ਅਤੇ ਹਵਾਬਾਜ਼ੀ ਦੁਆਰਾ ਜਵਾਬੀ ਹਮਲੇ ਲਈ ਪ੍ਰਦਾਨ ਕਰੋ।
ਜ਼ਬਰਦਸਤੀ ਵਾਪਸੀ ਦੇ ਮਾਮਲੇ ਵਿੱਚ, ਪੂਰੀ ਡੂੰਘਾਈ ਤੱਕ ਐਂਟੀ-ਟੈਂਕ ਰੁਕਾਵਟਾਂ ਬਣਾਉਣ ਲਈ ਇੱਕ ਯੋਜਨਾ ਅਤੇ ਮਾਈਨਿੰਗ ਪੁਲਾਂ, ਰੇਲਵੇ ਜੰਕਸ਼ਨ ਅਤੇ ਸੰਭਵ ਦੁਸ਼ਮਣ ਨਜ਼ਰਬੰਦੀ ਦੇ ਬਿੰਦੂਆਂ (ਫੌਜਾਂ, ਹੈੱਡਕੁਆਰਟਰ, ਹਸਪਤਾਲ, ਆਦਿ) ਲਈ ਇੱਕ ਯੋਜਨਾ ਵਿਕਸਿਤ ਕਰੋ।
4. ਜ਼ਿਲੇ ਦੇ ਅੰਦਰ ਸਾਬਕਾ ਰਾਜ ਦੀ ਸਰਹੱਦ 'ਤੇ ਗੜ੍ਹ ਵਾਲੇ ਖੇਤਰਾਂ ਨੂੰ ਪੂਰੀ ਤਰ੍ਹਾਂ ਨਾਲ ਲੜਨ ਲਈ ਤਿਆਰ ਕਰਨ ਲਈ ਯੋਜਨਾ ਤਿਆਰ ਕਰੋ।
5. ਵਿਕਸਿਤ ਕਰੋ: a) ਚੌਕਸੀ 'ਤੇ ਸੈਨਿਕਾਂ ਨੂੰ ਵਧਾਉਣ ਅਤੇ ਸਰਹੱਦੀ ਸੈਨਿਕਾਂ ਲਈ ਸਹਾਇਤਾ ਯੂਨਿਟ ਨਿਰਧਾਰਤ ਕਰਨ ਲਈ ਯੋਜਨਾ; b) ਸਭ ਤੋਂ ਮਹੱਤਵਪੂਰਨ ਉਦਯੋਗਿਕ ਉੱਦਮਾਂ, ਢਾਂਚਿਆਂ ਅਤੇ ਸਹੂਲਤਾਂ ਦੀ ਸੁਰੱਖਿਆ ਅਤੇ ਰੱਖਿਆ ਲਈ ਇੱਕ ਯੋਜਨਾ।
6. ਜ਼ਬਰਦਸਤੀ ਵਾਪਸੀ ਦੇ ਮਾਮਲੇ ਵਿੱਚ, ਵਿਸ਼ੇਸ਼ ਨਿਰਦੇਸ਼ਾਂ ਦੇ ਅਨੁਸਾਰ, ਫੈਕਟਰੀਆਂ, ਕਾਰਖਾਨਿਆਂ, ਬੈਂਕਾਂ ਅਤੇ ਹੋਰ ਵਪਾਰਕ ਅਦਾਰਿਆਂ, ਸਰਕਾਰੀ ਏਜੰਸੀਆਂ, ਗੋਦਾਮਾਂ, ਫੌਜੀ ਅਤੇ ਰਾਜ ਦੀ ਜਾਇਦਾਦ, ਫੌਜੀ ਕਰਮਚਾਰੀ, ਆਵਾਜਾਈ ਦੇ ਸਾਧਨ, ਆਦਿ ਨੂੰ ਖਾਲੀ ਕਰਨ ਲਈ ਇੱਕ ਯੋਜਨਾ ਵਿਕਸਿਤ ਕਰੋ। .
ਅਨੁਕੂਲ ਸਥਿਤੀਆਂ ਦੇ ਮਾਮਲੇ ਵਿੱਚ (3):
ਹਾਈ ਕਮਾਂਡ ਦੀਆਂ ਹਦਾਇਤਾਂ 'ਤੇ ਤੇਜ਼ ਹਮਲੇ ਕਰਨ ਲਈ ਸਾਰੀਆਂ ਰੱਖਿਆ ਕਰਨ ਵਾਲੀਆਂ ਫ਼ੌਜਾਂ ਅਤੇ ਫ਼ੌਜਾਂ ਅਤੇ ਜ਼ਿਲ੍ਹਿਆਂ ਦੇ ਰਿਜ਼ਰਵ ਤਿਆਰ ਕੀਤੇ ਜਾਣੇ ਚਾਹੀਦੇ ਹਨ।
ਹਵਾਬਾਜ਼ੀ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਲਈ, ਇਹ ਇੱਕ ਯੋਜਨਾ ਤਿਆਰ ਕਰਨ ਲਈ ਨਿਰਧਾਰਤ ਕੀਤਾ ਗਿਆ ਸੀ (3):
b) ਲੜਾਕੂ ਜਹਾਜ਼ਾਂ ਦੀ ਵਰਤੋਂ ਅਤੇ ਕਾਰਵਾਈਆਂ, ਵਿਅਕਤੀਗਤ ਹਵਾਈ ਇਕਾਈਆਂ ਲਈ ਦੁਸ਼ਮਣ ਦੇ ਜਹਾਜ਼ਾਂ ਦੇ ਵਿਨਾਸ਼ ਲਈ ਖੇਤਰ ਸਥਾਪਤ ਕਰਨਾ;
c) ਸਥਾਈ ਹਵਾਈ ਰੱਖਿਆ ਬਿੰਦੂਆਂ ਅਤੇ ਸਹੂਲਤਾਂ, ਅਨਲੋਡਿੰਗ ਖੇਤਰਾਂ ਅਤੇ ਸੈਨਿਕ ਸੰਘਣਤਾ ਵਾਲੇ ਖੇਤਰਾਂ ਦੀ ਐਂਟੀ-ਏਅਰਕ੍ਰਾਫਟ ਤੋਪਖਾਨੇ ਅਤੇ ਲੜਾਕੂ ਜਹਾਜ਼ਾਂ ਦੁਆਰਾ ਪੂਰੀ ਸੁਰੱਖਿਆ;
ਅੱਗੇ, ਆਮ ਹਦਾਇਤਾਂ (3):
1. ਰਾਜ ਦੀ ਸਰਹੱਦ ਤੋਂ ਪਹਿਲੀ ਉਡਾਣ ਜਾਂ ਕ੍ਰਾਸਿੰਗ ਹਾਈ ਕਮਾਂਡ ਦੀ ਵਿਸ਼ੇਸ਼ ਆਗਿਆ ਨਾਲ ਹੀ ਆਗਿਆ ਹੈ।
3. ਕਵਰ ਪਲਾਨ ਨੂੰ ਮੇਰੇ ਵੱਲੋਂ ਇੱਕ ਏਨਕ੍ਰਿਪਟਡ ਟੈਲੀਗ੍ਰਾਮ ਪ੍ਰਾਪਤ ਹੋਣ 'ਤੇ ਲਾਗੂ ਕੀਤਾ ਜਾਂਦਾ ਹੈ, ਮੁੱਖ ਮਿਲਟਰੀ ਕੌਂਸਲ ਦੇ ਇੱਕ ਮੈਂਬਰ, ਜਨਰਲ ਸਟਾਫ ਦੇ ਮੁਖੀ, ਨੇ ਹੇਠ ਲਿਖੀ ਸਮੱਗਰੀ ਨਾਲ ਦਸਤਖਤ ਕੀਤੇ: “1941 ਦੀ ਕਵਰ ਯੋਜਨਾ ਨੂੰ ਲਾਗੂ ਕਰਨ ਦੇ ਨਾਲ ਅੱਗੇ ਵਧੋ। "
5. ਦੋ ਕਾਪੀਆਂ ਵਿੱਚ ਇੱਕ ਕਵਰ ਪਲਾਨ ਤਿਆਰ ਕਰੋ, ਇੱਕ ਕਾਪੀ ਚੀਫ਼ ਆਫ਼ ਜਨਰਲ ਸਟਾਫ ਰਾਹੀਂ ਮਨਜ਼ੂਰੀ ਲਈ ਮੇਰੇ ਕੋਲ ਜਮ੍ਹਾਂ ਕਰੋ, ਅਤੇ ਦੂਜੀ ਕਾਪੀ, ਜ਼ਿਲ੍ਹਾ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ ਕਰਕੇ, ਜ਼ਿਲ੍ਹਾ ਚੀਫ਼ ਦੇ ਨਿੱਜੀ ਸੇਫ਼ ਵਿੱਚ ਰੱਖੋ। ਸਟਾਫ.
6. ਫ਼ੌਜਾਂ ਦੁਆਰਾ ਵਿਕਸਤ ਕੀਤੇ ਕਵਰ ਪਲਾਨ ਅਤੇ ਜ਼ਿਲ੍ਹਾ ਮਿਲਟਰੀ ਕੌਂਸਲ ਦੁਆਰਾ ਹਰ ਇੱਕ ਕਵਰ ਏਰੀਏ ਲਈ ਪ੍ਰਵਾਨਿਤ, ਜਿਲ੍ਹਾ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ, ਕਵਰ ਖੇਤਰ ਦੇ ਅਨੁਸਾਰੀ ਮੁਖੀ ਦੇ ਨਿੱਜੀ ਸੇਫ ਵਿੱਚ ਰੱਖੇ ਜਾਣੇ ਚਾਹੀਦੇ ਹਨ।
7. ਫੌਜੀ ਬਣਤਰਾਂ ਲਈ ਵਿਕਸਤ ਕੀਤੇ ਕਾਰਜਕਾਰੀ ਦਸਤਾਵੇਜ਼ਾਂ ਨੂੰ ਥੈਲੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਗਠਨ ਦੇ ਸਮੇਂ ਫੌਜ ਦੀ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ ਕੀਤਾ ਜਾਣਾ ਚਾਹੀਦਾ ਹੈ।
8. ਕਵਰ-ਅਪ ਦਸਤਾਵੇਜ਼ਾਂ ਵਾਲੇ ਫੋਲਡਰ ਅਤੇ ਪੈਕੇਜ ਲਿਖਤੀ ਜਾਂ ਟੈਲੀਗ੍ਰਾਫਿਕ ਆਰਡਰ ਦੁਆਰਾ ਖੋਲ੍ਹੇ ਜਾਂਦੇ ਹਨ - ਫੌਜਾਂ ਵਿੱਚ - ਜ਼ਿਲ੍ਹੇ ਦੀ ਮਿਲਟਰੀ ਕੌਂਸਲ ਦੇ ਅਤੇ ਫਾਰਮੇਸ਼ਨਾਂ ਵਿੱਚ - ਫੌਜ ਦੀ ਮਿਲਟਰੀ ਕੌਂਸਲ ਦੇ।
ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਸਰਹੱਦਾਂ ਨੂੰ ਪਾਰ ਕਰਨਾ ਕਮਾਂਡ ਦੀ ਵਿਸ਼ੇਸ਼ ਇਜਾਜ਼ਤ ਨਾਲ ਹੀ ਸੰਭਵ ਹੈ। ਖਾਸ ਕਵਰਿੰਗ ਖੇਤਰਾਂ ਦੀਆਂ ਫੌਜਾਂ ਨੂੰ ਉਨ੍ਹਾਂ ਦੇ ਹੈੱਡਕੁਆਰਟਰ ਵਿੱਚ ਖੇਤਰਾਂ ਨੂੰ ਕਵਰ ਕਰਨ ਲਈ ਯੋਜਨਾਵਾਂ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ, ਜੋ ਕਿ ਜ਼ਿਲ੍ਹੇ ਦੀ ਮਿਲਟਰੀ ਕੌਂਸਲ ਦੇ ਫੈਸਲੇ ਦੁਆਰਾ ਖੋਲ੍ਹਿਆ ਗਿਆ ਸੀ।
ZapOVO ਲਈ ਰੱਖਿਆ ਦੀਆਂ ਲਾਈਨਾਂ। ਨਦੀ ਨੀਲੇ ਰੰਗ ਵਿੱਚ ਦਰਸਾਈ ਗਈ ਹੈ। ਬੇਰੇਜ਼ੀਨਾ।
ਨਿਰਦੇਸ਼ਾਂ ਵਿੱਚ ਪਿਛਲੀਆਂ ਲਾਈਨਾਂ ਦੀ ਰੂਪਰੇਖਾ ਦਿੱਤੀ ਗਈ ਸੀ ਜਿਸ ਲਈ "ਮੁੜ ਸਮਝਣਾ ਅਤੇ ਬਚਾਅ ਲਈ ਤਿਆਰ ਕਰਨਾ" ਜ਼ਰੂਰੀ ਸੀ। ਨਕਸ਼ੇ 'ਤੇ ਕੀਤੇ ਗਏ ਫੈਸਲੇ ਨੂੰ ਸਪੱਸ਼ਟ ਕਰਨ ਲਈ ਪੁਨਰ ਖੋਜ ਦੁਸ਼ਮਣ ਅਤੇ ਭੂ-ਭਾਗ ਦਾ ਵਿਜ਼ੂਅਲ ਅਧਿਐਨ ਹੈ। ਇਹ ਨਿੱਜੀ ਤੌਰ 'ਤੇ ਬਟਾਲੀਅਨ (ਕੰਪਨੀ) ਦੇ ਕਮਾਂਡਰ ਅਤੇ ਉੱਚ, ਫੌਜਾਂ ਅਤੇ ਮੋਰਚਿਆਂ ਦੇ ਕਮਾਂਡਰਾਂ ਦੁਆਰਾ ਕੀਤਾ ਜਾਂਦਾ ਹੈ।
ZapOVO ਹੇਠਲੇ ਖੇਤਰਾਂ ਲਈ (3):
ਨਦੀ ਤੱਕ ਬਚਾਅ ਦੀ ਪੂਰੀ ਡੂੰਘਾਈ ਲਈ ਰੀਕੋਨੋਇਟਰ ਕਰੋ ਅਤੇ ਪਿਛਲੀਆਂ ਲਾਈਨਾਂ ਤਿਆਰ ਕਰੋ। ਬੇਰੇਜ਼ੀਨਾ ਸਮੇਤ
ਇਹ ਬੇਲੋਰੂਸੀ SSR ਦੇ ਲਗਭਗ ਪੂਰੇ ਖੇਤਰ ਦੀ ਰੱਖਿਆ ਕਰਨ ਦੀ ਯੋਜਨਾ ਬਣਾਈ ਗਈ ਸੀ.
PribOVO (4) ਲਈ ਰੱਖਿਆ ਦੀਆਂ ਲਾਈਨਾਂ:
a) ਮੂਹਰਲੇ ਪਾਸੇ - ਦਰਬੇਨੋਮ, ਕੁਲਨਾਈ, ਰਾਇਤਾਵਾਸ, ਸ਼ਿਲੋਮ, ਉਲਿਨਾਸ, ਸਕੌਡਵਿਨ, ਰਸੀਨਟਾਈ, ਸੇਰਡਜਸ, ਕਾਜ਼ਲੂ-ਰੂਡਾ, ਪਿਲਵਸਿਕਾਈ, ਮਰਿਅਮਪੋਲ, ਸਿਮਿਨਾਸ, ਅਤੇ ਡੂਸਿਸ, ਦਾਅਵਾ। ਡਰਸਕੇਨਿਕੀ;
b) ਆਰ. ਬਰਤਾ, ਕਲਵਰੀਆ, ਤੇਲਸ਼ਿਨਾਈ, ਲੁਸਕੇ, ਡੁਬੀਸਾ, ਨਦੀ ਦੇ ਪੂਰਬੀ ਕੰਢੇ ਦੇ ਨਾਲ-ਨਾਲ। ਨੇਮਨ.
ਵਾਸਤਵ ਵਿੱਚ, ਲਿਥੁਆਨੀਅਨ SSR ਅਤੇ ਅੰਸ਼ਕ ਤੌਰ 'ਤੇ ਲਾਤਵੀਅਨ SSR ਦਾ ਖੇਤਰ.
KOVO (5) ਲਈ ਰੱਖਿਆ ਦੀਆਂ ਲਾਈਨਾਂ:
ਨਦੀ ਦੇ ਬਚਾਅ ਦੀ ਪੂਰੀ ਡੂੰਘਾਈ ਲਈ ਰੀਕਨੋਇਟਰ ਕਰੋ ਅਤੇ ਪਿਛਲੀ ਰੱਖਿਆਤਮਕ ਲਾਈਨਾਂ ਤਿਆਰ ਕਰੋ। Dnieper ਸੰਮਲਿਤ.
ਇਸ ਤਰ੍ਹਾਂ, ਪੁਲਾਂ, ਰੇਲਵੇ ਜੰਕਸ਼ਨਾਂ ਦੀ ਮਾਈਨਿੰਗ ਅਤੇ ਲੋੜ ਪੈਣ 'ਤੇ ਫੈਕਟਰੀਆਂ ਅਤੇ ਪਲਾਂਟਾਂ ਦੀ ਨਿਕਾਸੀ ਦੇ ਨਾਲ ਬਚਾਅ ਕਾਫ਼ੀ ਡੂੰਘਾ ਹੋਣਾ ਚਾਹੀਦਾ ਸੀ।
ਰੱਖਿਆ ਕੋਵੋ ਦੀਆਂ ਲਾਈਨਾਂ (ਡਨੀਪਰ ਨਦੀ ਤੱਕ ਸ਼ਾਮਲ ਹਨ)। ਨੀਲਾ ਰੱਖਿਆ ਦੀ ਅਤਿਅੰਤ ਲਾਈਨ ਨੂੰ ਦਰਸਾਉਂਦਾ ਹੈ।
ਅੱਗੇ, ਫੌਜੀ ਜ਼ਿਲ੍ਹਿਆਂ ਨੇ ਖੇਤਰੀ ਕਵਰ ਯੋਜਨਾਵਾਂ ਤਿਆਰ ਕਰਨ ਲਈ ਉਹਨਾਂ ਨੂੰ ਸੌਂਪੀਆਂ ਫੌਜਾਂ ਨੂੰ ਨਿਰਦੇਸ਼ ਭੇਜੇ। ਇਸ ਲਈ, ਖਾਸ ਤੌਰ 'ਤੇ, 14 ਮਈ ਨੂੰ, ਜ਼ੈਪੋਵੋ ਦੀ ਮਿਲਟਰੀ ਕੌਂਸਲ ਨੇ ਆਪਣੀਆਂ ਫੌਜਾਂ ਨੂੰ 20 ਮਈ ਤੱਕ ਫੌਜ ਦੀਆਂ ਯੋਜਨਾਵਾਂ ਵਿਕਸਤ ਕਰਨ ਦੀਆਂ ਹਦਾਇਤਾਂ ਦੇ ਨਾਲ ਇੱਕ ਨਿਰਦੇਸ਼ ਭੇਜਿਆ (ਹਰੇਕ ਫੌਜ ਨੂੰ ਆਪਣਾ ਖੇਤਰ ਨਿਰਧਾਰਤ ਕੀਤਾ ਗਿਆ ਸੀ)। ਤੀਸਰੀ ਫੌਜ ਨੂੰ ਖੇਤਰ ਨੰਬਰ 1 (6) ਲਈ ਇੱਕ ਕਵਰ ਪਲਾਨ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ:
3. ਕਵਰਿੰਗ ਖੇਤਰ ਦੀਆਂ ਫੌਜਾਂ ਦੇ ਕੰਮ: ਫੀਲਡ ਟੁਕੜੀਆਂ - ਰਾਜ ਦੀ ਸਰਹੱਦ 'ਤੇ ਗ੍ਰੋਡਨੋ ਯੂਆਰ ਅਤੇ ਫੀਲਡ ਕਿਲਾਬੰਦੀ ਦੀ ਮਜ਼ਬੂਤੀ ਨਾਲ ਰੱਖਿਆ ਕਰਨ ਲਈ, ਫੌਜ ਦੇ ਖੇਤਰ ਵਿੱਚ, ਲਿਡਾ, ਗ੍ਰੋਡਨੋ ਅਤੇ ਬਾਇਲਸਟੋਕ ਦਿਸ਼ਾਵਾਂ ਨੂੰ ਕਵਰ ਕਰਨਾ ਅਤੇ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਯਕੀਨੀ ਬਣਾਉਣਾ। ਜ਼ਿਲ੍ਹੇ ਦੀਆਂ ਫ਼ੌਜਾਂ
ਐਂਟੀ-ਟੈਂਕ ਆਰਟਿਲਰੀ ਬ੍ਰਿਗੇਡ ਦਾ ਕੰਮ ਇੱਕ ਤਿਆਰ ਲਾਈਨ 'ਤੇ ਸ਼ਕਤੀਸ਼ਾਲੀ ਤੋਪਖਾਨੇ ਦੀ ਅੱਗ ਨਾਲ ਟੈਂਕਾਂ ਨੂੰ ਪੂਰਾ ਕਰਨਾ ਹੈ ...
ਫੋਰਗਰਾਉਂਡ ਲਈ ਲੜਾਈ ਵਿੱਚ, ਬੈਰੀਕੇਡ ਸੇਵਾ ਦੀ ਵਿਆਪਕ ਵਰਤੋਂ, ਪੁਲਾਂ ਅਤੇ ਸੜਕਾਂ ਨੂੰ ਨੁਕਸਾਨ, ਅਤੇ ਟੈਂਕ ਵਿਰੋਧੀ ਰੁਕਾਵਟਾਂ। ਔਗਸਟੋ ਨਹਿਰ ਉੱਤੇ ਪੁਲ, ਆਰ. ਬੇਬਰਜ਼ਾ, ਬੀ. ਬਰਜ਼ੋਜ਼ੋਕਾ ਨੂੰ ਤਬਾਹੀ ਲਈ ਤਿਆਰ ਕਰੋ। ਵਿਨਾਸ਼ ਆਪਣੇ ਆਪ ਨੂੰ ਕਵਰ ਖੇਤਰ ਦੇ ਕਮਾਂਡਰ ਦੇ ਵਿਸ਼ੇਸ਼ ਆਦੇਸ਼ਾਂ 'ਤੇ ਕੀਤਾ ਜਾਣਾ ਚਾਹੀਦਾ ਹੈ.
ਨਿਰਦੇਸ਼ਾਂ ਨੇ ਲੜਾਈ ਦੀ ਤਿਆਰੀ ਅਤੇ ਫੀਲਡ ਕਿਲਾਬੰਦੀ ਦੇ ਕਬਜ਼ੇ ਦਾ ਸਮਾਂ ਨਿਰਧਾਰਤ ਕੀਤਾ। ਇਸ ਤੋਂ ਇਲਾਵਾ, ਸਮੱਗਰੀ (ਈਂਧਨ, ਗੋਲਾ-ਬਾਰੂਦ, ਉਪਕਰਣਾਂ ਲਈ ਸਪੇਅਰ ਪਾਰਟਸ) ਪ੍ਰਦਾਨ ਕਰਨ ਲਈ ਕੰਮ ਨਿਰਧਾਰਤ ਕੀਤਾ ਗਿਆ ਸੀ (6):
7) ਯੂਰਲਜ਼ ਦੇ ਅੱਗੇ ਵਾਲੇ ਕਿਨਾਰੇ ਦੇ ਸਾਰੇ ਫੌਜੀ ਢਾਂਚੇ ਨੂੰ ਗੈਰੀਸਨ ਦੇ ਪੂਰੇ ਪੂਰਕ ਦੁਆਰਾ ਕਬਜ਼ਾ ਕੀਤਾ ਜਾਣਾ ਚਾਹੀਦਾ ਹੈ ਅਤੇ ਤੋਪਾਂ ਅਤੇ ਮਸ਼ੀਨ ਗਨ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ. ਫਰੰਟ ਲਾਈਨ 'ਤੇ ਸਥਿਤ ਢਾਂਚਿਆਂ 'ਤੇ ਕਬਜ਼ਾ ਕਰਨਾ ਅਤੇ ਪੂਰੀ ਲੜਾਈ ਦੀ ਤਿਆਰੀ 'ਤੇ ਲਿਆਉਣਾ ਅਲਾਰਮ ਦੀ ਘੋਸ਼ਣਾ ਤੋਂ 2-3 ਘੰਟਿਆਂ ਬਾਅਦ, ਅਤੇ ਯੂਰਲ ਦੀਆਂ ਇਕਾਈਆਂ ਲਈ, 45 ਮਿੰਟ ਬਾਅਦ ਪੂਰਾ ਹੋਣਾ ਚਾਹੀਦਾ ਹੈ।
ਅਲਾਰਮ ਦੀ ਘੋਸ਼ਣਾ ਦੇ ਨਾਲ, ਗੈਰੀਸਨ ਫੌਜੀ ਸਥਾਪਨਾਵਾਂ 'ਤੇ ਕਬਜ਼ਾ ਕਰ ਲੈਂਦੇ ਹਨ ਅਤੇ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੁੰਦੇ ਹਨ, ਫੌਜੀ ਗਾਰਡ ਭੇਜੇ ਜਾਂਦੇ ਹਨ ਅਤੇ ਸੰਚਾਰ ਸਥਾਪਿਤ ਕੀਤੇ ਜਾਂਦੇ ਹਨ.
ਮਹੱਤਵਪੂਰਨ: ਫਰੰਟ ਲਾਈਨ 'ਤੇ ਇਕਾਈਆਂ ਨੂੰ ਪੂਰੀ ਲੜਾਈ ਦੀ ਤਿਆਰੀ ਵਿਚ ਲਿਆਉਣਾ 2-3 ਘੰਟਿਆਂ ਵਿਚ ਹੁੰਦਾ ਹੈ, 45 ਮਿੰਟਾਂ ਵਿਚ ਕਿਲ੍ਹੇ ਵਾਲੇ ਖੇਤਰਾਂ ਦੀਆਂ ਇਕਾਈਆਂ! ਕੰਮ ਘੱਟ ਤੋਂ ਘੱਟ ਸਮੇਂ ਵਿਚ ਰੱਖਿਆਤਮਕ ਲਾਈਨ 'ਤੇ ਕਬਜ਼ਾ ਕਰਨਾ ਸੀ।
ਅਲਾਰਮ (6):
e) 15 ਜੂਨ, 1941 ਤੋਂ ਪਹਿਲਾਂ, ਪੂਰਾ ਕਰੋ:
1) ਯੂਨਿਟਾਂ ਦੇ ਕਮਾਂਡ ਸਟਾਫ ਦੇ ਨਾਲ ਫੀਲਡ ਲਈ ਦੋ ਯਾਤਰਾਵਾਂ, ਯੋਜਨਾ ਦੇ ਅਨੁਸਾਰ ਯੋਜਨਾਬੱਧ ਖੇਤਰਾਂ ਲਈ;
2) ਇਕ ਜਾਂ ਦੋ ਸਿਖਲਾਈ ਯੂਨਿਟਾਂ ਨੂੰ ਰਾਜ ਦੀ ਸਰਹੱਦ ਦੇ 5 ਕਿਲੋਮੀਟਰ ਤੋਂ ਨੇੜੇ ਲਿਆਉਣ ਤੋਂ ਬਿਨਾਂ, ਯੋਜਨਾ ਦੇ ਅਨੁਸਾਰ ਦੱਸੇ ਗਏ ਰੂਟਾਂ ਦੇ ਨਾਲ ਉਹਨਾਂ ਦੀ ਪੇਸ਼ਗੀ ਦੇ ਨਾਲ, ਉਹਨਾਂ ਦੀ ਲੜਾਈ ਦੀ ਤਿਆਰੀ ਦੀ ਪੂਰੀ ਤਰ੍ਹਾਂ ਜਾਂਚ ਦੇ ਨਾਲ, ਅਲਰਟ ਯੂਨਿਟਾਂ ਲਈ ਬਾਹਰ ਨਿਕਲਦੇ ਹਨ।
ZapOVO ਫੌਜਾਂ ਨੇ ਨਿਰਦੇਸ਼ਾਂ ਦੀ ਪਾਲਣਾ ਕੀਤੀ, ਕਵਰ ਯੋਜਨਾਵਾਂ ਵਿਕਸਿਤ ਕੀਤੀਆਂ ਗਈਆਂ ਸਨ। ਪੀ. ਲੈਪਿਨ (10ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ਼ - ਜ਼ੈਪੋਵੋ) ਦੀਆਂ ਯਾਦਾਂ ਤੋਂ:
ਜ਼ਿਲ੍ਹੇ ਦੇ ਸੰਚਾਲਨ ਨਿਰਦੇਸ਼ਾਂ ਵਿੱਚ ਆਖਰੀ ਤਬਦੀਲੀ ਮੈਨੂੰ 14 ਮਈ ਨੂੰ ਮਿੰਸਕ ਵਿੱਚ ਪ੍ਰਾਪਤ ਹੋਈ ਸੀ। ਇਸ ਨੇ ਯੋਜਨਾ ਦੇ ਵਿਕਾਸ ਨੂੰ 20 ਮਈ ਤੱਕ ਪੂਰਾ ਕਰਨ ਅਤੇ ZapOVO ਦੇ ਮੁੱਖ ਦਫਤਰ ਨੂੰ ਪ੍ਰਵਾਨਗੀ ਲਈ ਜਮ੍ਹਾ ਕਰਨ ਦਾ ਆਦੇਸ਼ ਦਿੱਤਾ। 20 ਮਈ ਨੂੰ, ਮੈਂ ਰਿਪੋਰਟ ਦਿੱਤੀ: "ਯੋਜਨਾ ਤਿਆਰ ਹੈ, ਕਾਰਜਕਾਰੀ ਦਸਤਾਵੇਜ਼ਾਂ ਦਾ ਵਿਕਾਸ ਸ਼ੁਰੂ ਕਰਨ ਲਈ ਜ਼ਿਲ੍ਹਾ ਸੈਨਿਕਾਂ ਦੇ ਕਮਾਂਡਰ ਤੋਂ ਪ੍ਰਵਾਨਗੀ ਦੀ ਲੋੜ ਹੈ।" 17
ਜ਼ੈਪੋਵੋ ਦੇ ਕਮਾਂਡਰ, ਡੀ. ਪਾਵਲੋਵ, ਨੇ ਯੋਜਨਾਵਾਂ ਨੂੰ ਮਨਜ਼ੂਰੀ ਨਹੀਂ ਦਿੱਤੀ, ਪਰ, ਫਿਰ ਵੀ, ਜਿਵੇਂ ਕਿ ਪੀ. ਲੈਪਿਨ ਲਿਖਦਾ ਹੈ:
ਹਾਲਾਂਕਿ, ਇਸ ਸਮੇਂ ਤੱਕ, ਡਿਵੀਜ਼ਨ ਕਮਾਂਡਰਾਂ ਕੋਲ ਯੁੱਧ ਦੇ ਮਾਮਲੇ ਵਿੱਚ ਰਾਜ ਦੀ ਸਰਹੱਦੀ ਰੱਖਿਆ ਬਾਰੇ ਹੇਠ ਲਿਖੇ ਦਸਤਾਵੇਜ਼ ਸਨ:
a) ਅਲਰਟ 'ਤੇ ਸੈਨਿਕਾਂ ਨੂੰ ਇਕੱਠਾ ਕਰਨ ਦੀ ਯੋਜਨਾ ਅਤੇ ਉਨ੍ਹਾਂ ਨੂੰ ਅਸੈਂਬਲੀ ਖੇਤਰਾਂ ਵਿੱਚ ਕੇਂਦਰਿਤ ਕਰਨ ਦੀ ਪ੍ਰਕਿਰਿਆ;
b) ਫ਼ੌਜਾਂ ਦੀ ਲੜਾਈ ਅਤੇ ਭੌਤਿਕ ਸਹਾਇਤਾ ਲਈ ਇੱਕ ਯੋਜਨਾ;
c) ਹਰੇਕ ਡਵੀਜ਼ਨ ਲਈ ਰਾਜ ਦੀ ਸਰਹੱਦੀ ਰੱਖਿਆ ਯੋਜਨਾ, ਬਟਾਲੀਅਨ ਤੱਕ ਦੇ ਕੰਮਾਂ ਨੂੰ ਦਰਸਾਉਂਦੀ ਹੈ;
d) ਫੌਜ ਅਤੇ ਕੋਰ ਅਤੇ ਡਿਵੀਜ਼ਨਾਂ ਵਿਚਕਾਰ ਸੰਚਾਰ ਦਾ ਇੱਕ ਚਿੱਤਰ।
ਇਹਨਾਂ ਦਸਤਾਵੇਜ਼ਾਂ ਦੀ ਮੌਜੂਦਗੀ ਪੂਰੀ ਤਰ੍ਹਾਂ ਯਕੀਨੀ ਬਣਾਉਂਦੀ ਹੈ ਕਿ ਫਾਰਮੇਸ਼ਨਾਂ ਨੇ ਨਿਰਧਾਰਤ ਕੰਮਾਂ ਨੂੰ ਪੂਰਾ ਕੀਤਾ ਹੈ। 18
ਜ਼ਿਲ੍ਹਿਆਂ ਨੇ 2 ਜੂਨ ਤੱਕ PribOVO ਅਤੇ KOVO ਵਿੱਚ, 19 ਜੂਨ ਤੱਕ OdVO, ਅਤੇ 10 ਜੂਨ ਤੱਕ ZapOVO ਵਿੱਚ ਆਪਣੀਆਂ ਕਵਰ ਯੋਜਨਾਵਾਂ ਵਿਕਸਿਤ ਕੀਤੀਆਂ:
- PribOVO - PP ਨੰਬਰ 0030 ਜੂਨ 2, 1941 (TsAMO RF, f. 16, op. 2951, d. 242, l. 1-35) ਜਨਰਲ ਸਟਾਫ ਦੁਆਰਾ 12 ਜੂਨ, 1941 ਨੂੰ ਪ੍ਰਵਾਨਗੀ ਲਈ ਪ੍ਰਾਪਤ ਕੀਤਾ ਗਿਆ।
– ZapOVO – PP ਨੰਬਰ (ਕੋਈ ਨੰਬਰ ਨਹੀਂ) (TsAMO RF, f. 16, op. 2951, d. 243, l. 4-34) 11 ਜੂਨ, 1941 ਨੂੰ ਜਨਰਲ ਸਟਾਫ ਨੂੰ ਮਨਜ਼ੂਰੀ ਲਈ ਜ਼ਿਲ੍ਹੇ ਤੋਂ ਭੇਜਿਆ ਗਿਆ।
– ਕੋਵੋ – PP ਨੰਬਰ (ਕੋਈ ਨੰਬਰ ਨਹੀਂ) (TsAMO RF, f. 16, op. 2951, d. 262, l. 2-49) 19 ਜੂਨ, 1941 ਨੂੰ ਜ਼ਿਲ੍ਹੇ ਤੋਂ ਜਨਰਲ ਸਟਾਫ ਨੂੰ ਭੇਜਿਆ ਗਿਆ।
– ODVO – PP ਨੰਬਰ 00276/op 20 ਜੂਨ, 1941 (TsAMO RF, f. 16, op. 2951, d. 253, l. 9-46) 20 ਜੂਨ, 1941 ਨੂੰ ਜ਼ਿਲ੍ਹੇ ਤੋਂ ਜਨਰਲ ਸਟਾਫ ਨੂੰ ਭੇਜਿਆ ਗਿਆ।
ਹਦਾਇਤਾਂ ਅਨੁਸਾਰ ਸਾਰੀਆਂ ਜ਼ਿਲ੍ਹਾ ਯੋਜਨਾਵਾਂ 20-30 ਮਈ, 1941 ਤੱਕ ਤਿਆਰ ਕੀਤੀਆਂ ਜਾਣੀਆਂ ਸਨ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਇੰਨੀ ਦੇਰੀ ਨਾਲ ਜਨਰਲ ਸਟਾਫ ਨੂੰ ਕਿਉਂ ਭੇਜਿਆ ਗਿਆ। ਪਰ, ਇਸ ਦੇ ਬਾਵਜੂਦ, ਜ਼ਿਲ੍ਹਿਆਂ ਵਿੱਚ ਕਵਰੇਜ ਲਈ ਜ਼ਿਲ੍ਹਾ ਯੋਜਨਾਵਾਂ ਸਨ. ਡਿਵੀਜ਼ਨ ਤੱਕ ਹਰੇਕ ਫੌਜ ਲਈ ਕਵਰ ਯੋਜਨਾਵਾਂ ਸਨ। ਭਾਵ, ਸਿਧਾਂਤਕ ਤੌਰ 'ਤੇ, ਹਰੇਕ ਹਿੱਸੇ ਨੂੰ ਅਲਾਰਮ ਦੀ ਸਥਿਤੀ ਵਿੱਚ ਆਪਣੀ ਜਗ੍ਹਾ ਅਤੇ ਭੂਮਿਕਾ ਦਾ ਪਤਾ ਸੀ, ਕਿਉਂਕਿ ਕੰਮ ਕਰਨ ਵਾਲੀ ਸਮੱਗਰੀ ਖੁਦ ਅਤੇ ਉਹਨਾਂ ਨੂੰ ਬਣਾਉਣ ਵਾਲੇ ਲੋਕ ਆਪਣੀ ਥਾਂ 'ਤੇ ਸਨ। 21-22 ਜੂਨ ਦੀ ਰਾਤ ਨੂੰ ਲਾਲ ਬੈਗ ਖੋਲ੍ਹਣ ਦਾ ਹੁਕਮ ਦਿੱਤਾ ਗਿਆ। ਲਾਲ ਬੈਗ ਵਿੱਚ ਕੀ ਸੀ? ਉਹਨਾਂ ਵਿੱਚ, ਫੌਜਾਂ ਨੂੰ ਵਿਕਸਤ ਕਵਰ ਯੋਜਨਾਵਾਂ ਦੇ ਅਨੁਸਾਰ ਉਹਨਾਂ ਨੂੰ ਨਿਰਧਾਰਤ ਅਹੁਦਿਆਂ 'ਤੇ ਕਬਜ਼ਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।
ਜਨਰਲ ਸਟਾਫ਼ ਅਤੇ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਬਾਅਦ ਦੇ ਨਿਰਦੇਸ਼ ਕਵਰ ਯੋਜਨਾਵਾਂ 'ਤੇ ਮਈ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹਨ। ਇਹ ਮੰਨਿਆ ਜਾ ਸਕਦਾ ਹੈ ਕਿ ਉਹ ਸਰਗਰਮ ਸਨ. ਜਨਰਲ ਸਟਾਫ਼ ਉਨ੍ਹਾਂ ਨੂੰ ਹੋਰ ਕਿਉਂ ਹਵਾਲੇ ਕਰੇਗਾ? ਅਤੇ ਜੇਕਰ ਅਜਿਹਾ ਹੈ, ਤਾਂ ਕਵਰ ਪਲਾਨ ਜ਼ਮੀਨ 'ਤੇ ਕਾਰਵਾਈ ਕਰਨ ਲਈ ਮਾਰਗਦਰਸ਼ਕ ਹਨ।
ਮੈਂ ਖਾਸ ਤੌਰ 'ਤੇ ਰੱਖਿਆਤਮਕ ਲਾਈਨਾਂ ਦੀ ਡੂੰਘਾਈ ਦੀ ਯੋਜਨਾ ਬਣਾਉਣ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ. ਨਵੀਆਂ ਕਿਲਾਬੰਦੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਸਨ। 1942 ਵਿੱਚ ਵਿਆਜ਼ਮਾ ਖੇਤਰ ਵਿੱਚ ਕਿਲਾਬੰਦੀਆਂ ਦੇ ਨਿਰਮਾਣ ਲਈ ਜਾਣੀਆਂ ਜਾਂਦੀਆਂ ਯੋਜਨਾਵਾਂ ਹਨ। ਅਜਿਹੀ ਕਿਲਾਬੰਦੀ ਦਾ ਕੰਮ ਕੀ ਸੀ ਅਤੇ ਸਰਹੱਦ ਤੋਂ ਦੂਰ ਕਿਉਂ?
ਨਵੇਂ ਦੀ ਤਿਆਰੀ ਅਤੇ ਪੁਰਾਣੀਆਂ ਕਿਲ੍ਹਿਆਂ ਦੀ ਸਥਿਤੀ ਦਾ ਸਵਾਲ ਵੱਖਰੇ ਜਵਾਬ ਦੀ ਮੰਗ ਕਰਦਾ ਹੈ। ਮੈਂ ਇੱਥੇ ਇਸ ਨੂੰ ਨਹੀਂ ਛੂਹਾਂਗਾ।
ਇਸ ਲਈ, ਯੂਐਸਐਸਆਰ ਨੇ ਪੱਛਮੀ ਸਰਹੱਦਾਂ 'ਤੇ ਗੰਭੀਰ ਫੌਜੀ ਉਪਾਅ ਕੀਤੇ. ਜਰਮਨਾਂ ਨੇ ਇਹਨਾਂ ਤਿਆਰੀਆਂ ਦੀ ਪ੍ਰਕਿਰਤੀ ਦਾ ਮੁਲਾਂਕਣ ਕਿਵੇਂ ਕੀਤਾ? ਈ ਮੈਨਸਟਾਈਨ ਦੇ ਅਨੁਸਾਰ:
ਇਸ ਬਾਰੇ ਬਹੁਤ ਬਹਿਸ ਹੋਈ ਕਿ ਕੀ ਸੋਵੀਅਤ ਫੌਜਾਂ ਦੀ ਤਾਇਨਾਤੀ ਰੱਖਿਆਤਮਕ ਸੀ ਜਾਂ ਹਮਲਾਵਰ ਸੁਭਾਅ ਦੀ। ਸੋਵੀਅਤ ਯੂਨੀਅਨ ਦੇ ਪੱਛਮੀ ਖੇਤਰਾਂ ਵਿੱਚ ਕੇਂਦ੍ਰਿਤ ਬਲਾਂ ਦੀ ਗਿਣਤੀ ਦੇ ਅਧਾਰ ਤੇ ਅਤੇ ਬਿਆਲੀਸਟੋਕ ਖੇਤਰ ਅਤੇ ਲਵੋਵ ਖੇਤਰ ਵਿੱਚ ਟੈਂਕਾਂ ਦੇ ਵੱਡੇ ਸਮੂਹਾਂ ਦੀ ਇਕਾਗਰਤਾ ਦੇ ਅਧਾਰ ਤੇ, ਕੋਈ ਵੀ ਪੂਰੀ ਤਰ੍ਹਾਂ ਮੰਨ ਸਕਦਾ ਹੈ - ਕਿਸੇ ਵੀ ਸਥਿਤੀ ਵਿੱਚ, ਹਿਟਲਰ ਨੇ ਉਸ ਨੂੰ ਪ੍ਰੇਰਿਤ ਕੀਤਾ। ਇਸ ਤਰੀਕੇ ਨਾਲ ਹਮਲਾ ਕਰਨ ਦਾ ਫੈਸਲਾ ਕਿ ਜਲਦੀ ਜਾਂ ਬਾਅਦ ਵਿੱਚ ਸੋਵੀਅਤ ਸੰਘ ਹਮਲਾਵਰ ਹੋ ਜਾਵੇਗਾ। ਦੂਜੇ ਪਾਸੇ, 22 ਜੂਨ ਨੂੰ ਸੋਵੀਅਤ ਫ਼ੌਜਾਂ ਦੇ ਸਮੂਹ ਨੇ ਨੇੜਲੇ ਭਵਿੱਖ ਵਿੱਚ ਹਮਲਾ ਕਰਨ ਦੇ ਇਰਾਦੇ ਦੇ ਹੱਕ ਵਿੱਚ ਨਹੀਂ ਬੋਲਿਆ। 19
ਈ. ਮੈਨਸਟਾਈਨ ਸੋਵੀਅਤ ਅਹੁਦਿਆਂ ਦੇ ਵੱਡੇ ਪੱਧਰ ਨੂੰ ਨੋਟ ਕਰਦਾ ਹੈ।
ਇਹ ਕਹਿਣਾ ਸਹੀ ਹੋਵੇਗਾ ਕਿ ਸੋਵੀਅਤ ਫੌਜਾਂ ਦੀ ਤਾਇਨਾਤੀ, ਜੋ ਕਿ ਪੂਰਬੀ ਪੋਲੈਂਡ, ਬੇਸਾਰਾਬੀਆ ਅਤੇ ਬਾਲਟਿਕ ਰਾਜਾਂ ਦੇ ਕਬਜ਼ੇ ਦੌਰਾਨ ਵੱਡੀਆਂ ਫੌਜਾਂ ਦੀ ਤਾਇਨਾਤੀ ਨਾਲ ਸ਼ੁਰੂ ਹੋਈ ਸੀ, "ਕਿਸੇ ਵੀ ਮੌਕੇ ਲਈ ਤਾਇਨਾਤੀ" ਸੀ।
22 ਜੂਨ, 1941 ਨੂੰ, ਸੋਵੀਅਤ ਫੌਜਾਂ ਬਿਨਾਂ ਸ਼ੱਕ ਇੰਨੀਆਂ ਡੂੰਘੀਆਂ ਸਨ ਕਿ, ਉਨ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਉਹ ਸਿਰਫ ਰੱਖਿਆ ਲਈ ਤਿਆਰ ਸਨ। ਪਰ ਜਰਮਨੀ ਵਿਚ ਰਾਜਨੀਤਿਕ ਅਤੇ ਫੌਜੀ ਸਥਿਤੀ ਦੇ ਵਿਕਾਸ 'ਤੇ ਨਿਰਭਰ ਕਰਦਿਆਂ, ਤਸਵੀਰ ਤੇਜ਼ੀ ਨਾਲ ਬਦਲ ਸਕਦੀ ਹੈ. ਰੈੱਡ ਆਰਮੀ, ਜੋ ਸੰਖਿਆਤਮਕ ਤੌਰ 'ਤੇ ਸੀ, ਪਰ ਇਸਦੇ ਫੌਜੀ ਸਮੂਹਾਂ ਦੀ ਰਚਨਾ ਦੇ ਮਾਮਲੇ ਵਿੱਚ ਜਰਮਨ ਫੌਜਾਂ ਨਾਲੋਂ ਗੁਣਾਤਮਕ ਤੌਰ 'ਤੇ ਉੱਤਮ ਨਹੀਂ ਸੀ, ਨੂੰ ਥੋੜ੍ਹੇ ਸਮੇਂ ਲਈ ਇਸ ਤਰ੍ਹਾਂ ਕੇਂਦ੍ਰਿਤ ਕੀਤਾ ਜਾ ਸਕਦਾ ਸੀ ਕਿ ਇਹ ਹਮਲਾ ਕਰਨ ਦੇ ਯੋਗ ਹੋ ਸਕੇ। ਸੋਵੀਅਤ ਫੌਜਾਂ ਦੀ ਤਾਇਨਾਤੀ, ਜੋ ਕਿ 22 ਜੂਨ ਤੋਂ ਪਹਿਲਾਂ ਰੱਖਿਆ ਲਈ ਤਿਆਰ ਹੋ ਸਕਦੀ ਸੀ, ਇੱਕ ਲੁਕਵੇਂ ਖਤਰੇ ਨੂੰ ਦਰਸਾਉਂਦੀ ਸੀ। ਇੱਕ ਵਾਰ ਸੋਵੀਅਤ ਯੂਨੀਅਨ ਕੋਲ ਇੱਕ ਸਿਆਸੀ ਜਾਂ ਫੌਜੀ ਮੌਕਾ ਸੀ, ਇਹ ਜਰਮਨੀ ਲਈ ਇੱਕ ਤੁਰੰਤ ਖ਼ਤਰਾ ਬਣ ਜਾਵੇਗਾ।
ਬੇਸ਼ੱਕ, 1941 ਦੀਆਂ ਗਰਮੀਆਂ ਵਿੱਚ, ਸਟਾਲਿਨ ਨੇ ਜਰਮਨੀ ਨਾਲ ਅਜੇ ਤੱਕ ਲੜਾਈ ਨਹੀਂ ਕੀਤੀ ਹੋਵੇਗੀ. 20
ਸੋਵੀਅਤ ਯੂਨੀਅਨ ਜਰਮਨੀ ਲਈ "ਲੁਕਿਆ ਖ਼ਤਰਾ" ਸੀ, ਜਿਵੇਂ ਜਰਮਨੀ ਸੋਵੀਅਤ ਯੂਨੀਅਨ ਲਈ ਸੀ। ਪਰ 1941 ਦੀਆਂ ਗਰਮੀਆਂ ਵਿੱਚ, ਸੋਵੀਅਤ ਫ਼ੌਜਾਂ “ਸਿਰਫ਼ ਰੱਖਿਆ ਲਈ ਤਿਆਰ ਸਨ।” ਜਰਮਨ ਜਨਰਲ ਦਾ ਸਿੱਟਾ.
 
3. "ਪੂਰੀ ਤਰ੍ਹਾਂ ਚੌਕਸ ਰਹੋ"
ਮੈਂ ਖੁਫੀਆ ਮੁੱਦਿਆਂ ਨੂੰ ਨਹੀਂ ਛੂਹਾਂਗਾ। ਪਰ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਹਮਲੇ ਦੀ ਪੂਰਵ ਸੰਧਿਆ 'ਤੇ ਯੂਐਸਐਸਆਰ ਨੂੰ ਭੰਗ ਕਰਨ ਲਈ ਜਰਮਨੀ ਦੀਆਂ ਕਾਰਵਾਈਆਂ ਵਿੱਚੋਂ ਇੱਕ ਵੱਡੀ ਗਿਣਤੀ ਵਿੱਚ ਝੂਠੀਆਂ ਤਾਰੀਖਾਂ ਦੀ ਰਚਨਾ ਸੀ, ਜੋ ਕਿ ਦੂਜੇ ਦੇਸ਼ਾਂ ਵਿੱਚ ਰਾਜਦੂਤਾਂ ਅਤੇ ਫੌਜੀ ਅਟੈਚੀਆਂ ਦੁਆਰਾ ਭੇਜੀਆਂ ਗਈਆਂ ਸਨ। ਉਸੇ ਆਰ. ਸੋਰਜ ਨੇ ਆਪਣੀ ਰਿਪੋਰਟ ਵਿੱਚ ਹਮਲੇ ਦੀ ਸ਼ੁਰੂਆਤ ਦਾ ਨਾਮ ਦਿੱਤਾ: “ਇੰਗਲੈਂਡ ਉੱਤੇ ਜਿੱਤ ਤੋਂ ਬਾਅਦ,” “15 ਜੂਨ ਦੇ ਬਾਰੇ,” ਅਤੇ ਇਸ ਤਰ੍ਹਾਂ ਹੋਰ। ਉਸਨੇ ਇਹ ਸਾਰੀ ਜਾਣਕਾਰੀ ਜਾਪਾਨ ਵਿੱਚ ਜਰਮਨ ਰਾਜਦੂਤ ਓ.ਓਟ ਅਤੇ ਮਿਲਟਰੀ ਅਟੈਚੀ ਤੋਂ ਸੁਣੀ। ਇਹ ਜਾਣਕਾਰੀ ਯੂਐਸਐਸਆਰ ਦੀ ਰਾਜਨੀਤਿਕ ਅਤੇ ਫੌਜੀ ਲੀਡਰਸ਼ਿਪ ਨੂੰ ਭਟਕਾਉਣ ਦੀ ਯੋਜਨਾ ਦਾ ਹਿੱਸਾ ਸੀ। ਇਸ ਤੋਂ ਇਲਾਵਾ, ਤਿਆਰੀ ਦੀ ਪ੍ਰਕਿਰਿਆ ਦੌਰਾਨ, ਜਰਮਨਾਂ ਨੇ ਆਪਣੇ ਆਪ ਨੂੰ ਲਗਾਤਾਰ ਅੰਤਮ ਤਾਰੀਖਾਂ ਨੂੰ ਮੁਲਤਵੀ ਕੀਤਾ. ਉਦਾਹਰਣ ਵਜੋਂ, ਫਰਾਂਸ 'ਤੇ ਹਮਲੇ ਦੌਰਾਨ, ਤਾਰੀਖ ਨੂੰ ਵੱਖ-ਵੱਖ ਕਾਰਨਾਂ ਕਰਕੇ 37 ਵਾਰ ਮੁਲਤਵੀ ਕੀਤਾ ਗਿਆ ਸੀ।
ਜਦੋਂ ਹਮਲੇ ਦੀਆਂ ਵੱਖ-ਵੱਖ ਤਾਰੀਖਾਂ ਨੂੰ ਦਰਸਾਉਂਦੀ ਜਾਣਕਾਰੀ ਪਹੁੰਚਦੀ ਹੈ (ਅਤੇ ਅਜਿਹੇ ਬਹੁਤ ਸਾਰੇ ਸੰਦੇਸ਼ ਸਨ), ਤਾਂ ਜੋ ਕੁਝ ਬਚਦਾ ਹੈ ਉਹ ਜਾਣਕਾਰੀ ਦੀ ਦੋ ਵਾਰ ਜਾਂਚ ਕਰਨਾ ਅਤੇ ਵਾਧੂ ਪੁਸ਼ਟੀਕਰਨ ਡੇਟਾ (ਉਦਾਹਰਣ ਵਜੋਂ, ਫਰੰਟ ਲਾਈਨ ਦੀ ਖੋਜ, NKVD ਦੀਆਂ ਰਿਪੋਰਟਾਂ) 'ਤੇ ਧਿਆਨ ਕੇਂਦਰਿਤ ਕਰਨਾ ਹੈ। ਉਲੰਘਣਾਵਾਂ, ਕੂਟਨੀਤਕ ਤਰੀਕਿਆਂ ਬਾਰੇ ਸਰਹੱਦੀ ਫੌਜਾਂ)। ਅਜਿਹੀ ਸਥਿਤੀ ਵਿੱਚ, ਆਈ. ਸਟਾਲਿਨ ਦੇ ਜਾਣੇ-ਪਛਾਣੇ ਮਤੇ 'ਤੇ ਆਧਾਰਿਤ ਖੁਫੀਆ ਜਾਣਕਾਰੀ 'ਤੇ ਅਵਿਸ਼ਵਾਸ ਬਾਰੇ ਜਲਦਬਾਜ਼ੀ ਵਿੱਚ ਸਿੱਟਾ ਕੱਢਣਾ ਇੱਕ ਗਲਤੀ ਹੋਵੇਗੀ, "ਤੁਹਾਡਾ ਸਰੋਤ ਫਲਾਣੀ ਮਾਂ ਨੂੰ ਭੇਜੋ।"
ਹਮਲੇ ਦੀ ਮਿਤੀ ਬਾਰੇ ਅੰਤਮ ਜਰਮਨ ਫੈਸਲਾ 10 ਜੂਨ, 1941 (8) ਨੂੰ ਕੀਤਾ ਗਿਆ ਸੀ:
1. 22 ਜੂਨ ਨੂੰ ਓਪਰੇਸ਼ਨ ਬਾਰਬਾਰੋਸਾ ਦੇ ਡੀ-ਡੇ ਵਜੋਂ ਵਿਚਾਰ ਕਰਨ ਦਾ ਪ੍ਰਸਤਾਵ ਹੈ।
2. ਜੇਕਰ ਇਹ ਸਮਾਂ-ਸੀਮਾ ਮੁਲਤਵੀ ਕੀਤੀ ਜਾਂਦੀ ਹੈ, ਤਾਂ ਸੰਬੰਧਿਤ ਫੈਸਲਾ 18 ਜੂਨ ਤੋਂ ਬਾਅਦ ਵਿੱਚ ਲਿਆ ਜਾਵੇਗਾ।
3. 21 ਜੂਨ ਨੂੰ 13.00 ਵਜੇ, ਹੇਠਾਂ ਦਿੱਤੇ ਦੋ ਸਿਗਨਲਾਂ ਵਿੱਚੋਂ ਇੱਕ ਸੈਨਿਕਾਂ ਨੂੰ ਸੰਚਾਰਿਤ ਕੀਤਾ ਜਾਵੇਗਾ:
a) ਡਾਰਟਮੰਡ ਸਿਗਨਲ। ਇਸਦਾ ਮਤਲਬ ਹੈ ਕਿ ਹਮਲਾ 22 ਜੂਨ ਨੂੰ ਯੋਜਨਾ ਅਨੁਸਾਰ ਸ਼ੁਰੂ ਹੋ ਜਾਵੇਗਾ ਅਤੇ ਇਹ ਹੁਕਮ ਖੁੱਲ੍ਹੇਆਮ ਕੀਤੇ ਜਾ ਸਕਦੇ ਹਨ;
b) ਅਲਟਨ ਸਿਗਨਲ। ਇਸਦਾ ਮਤਲਬ ਹੈ ਕਿ ਅਪਮਾਨਜਨਕ ਕਿਸੇ ਹੋਰ ਮਿਤੀ ਲਈ ਮੁਲਤਵੀ ਕੀਤਾ ਗਿਆ ਹੈ;
4. 22 ਜੂਨ, 3 ਘੰਟੇ 30 ਮਿੰਟ: ਜ਼ਮੀਨੀ ਫੌਜਾਂ ਦੇ ਹਮਲੇ ਦੀ ਸ਼ੁਰੂਆਤ ਅਤੇ ਸਰਹੱਦ ਪਾਰ ਤੋਂ ਹਵਾਬਾਜ਼ੀ ਦੀ ਉਡਾਣ। ਜੇਕਰ ਮੌਸਮ ਸੰਬੰਧੀ ਸਥਿਤੀਆਂ ਹਵਾਬਾਜ਼ੀ ਦੇ ਰਵਾਨਗੀ ਵਿੱਚ ਦੇਰੀ ਕਰਦੀਆਂ ਹਨ, ਤਾਂ ਜ਼ਮੀਨੀ ਬਲ ਆਪਣੇ ਆਪ ਇੱਕ ਹਮਲਾ ਸ਼ੁਰੂ ਕਰਨਗੇ।
ਉਸੇ ਪਲ ਤੋਂ, ਜਰਮਨ ਫੌਜਾਂ ਦੇ ਸਮੂਹ ਨੇ ਤੀਬਰਤਾ ਨਾਲ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ. ਹਮਲੇ ਤੋਂ ਕੁਝ ਦਿਨ ਪਹਿਲਾਂ ਏਵੀਏਸ਼ਨ ਨੂੰ ਤਬਦੀਲ ਕੀਤਾ ਜਾਣ ਵਾਲਾ ਆਖਰੀ ਸੀ। ਸੋਵੀਅਤ ਖੇਤਰ ਵਿੱਚ 100-150 ਕਿਲੋਮੀਟਰ ਦੀ ਡੂੰਘਾਈ ਵਿੱਚ ਉਡਾਣ ਭਰਨ ਵਾਲੇ ਜਰਮਨ ਜਹਾਜ਼ਾਂ ਦੁਆਰਾ ਯੂਐਸਐਸਆਰ ਦੇ ਹਵਾਈ ਖੇਤਰ ਦੀ ਉਲੰਘਣਾ ਦੀਆਂ ਰਿਪੋਰਟਾਂ ਵਧੇਰੇ ਅਕਸਰ ਬਣੀਆਂ; ਜਰਮਨੀ ਤੋਂ ਸਰਹੱਦ ਦੀ ਉਲੰਘਣਾ ਕਰਨ ਵਾਲੇ ਤੋੜ-ਭੰਨ ਸਮੂਹਾਂ ਨਾਲ ਗੋਲੀਬਾਰੀ ਬਾਰੇ, ਜਿਸ ਦੌਰਾਨ ਹਥਿਆਰ ਅਤੇ ਪੋਰਟੇਬਲ ਟ੍ਰਾਂਸਮੀਟਰ ਮਿਲੇ ਸਨ (7).
ਬਹੁਤ ਸਾਰੇ ਖੋਜਕਰਤਾਵਾਂ ਨੇ ਸੰਕੇਤ ਦਿੱਤਾ ਕਿ 18 ਜੂਨ ਨੂੰ, ਦੁਪਹਿਰ ਨੂੰ, ਇੱਕ U-2 ਜਾਸੂਸੀ ਜਹਾਜ਼ ਨੇ ਜ਼ੈਪੋਵੋ ਸਰਹੱਦ ਦੇ ਨਾਲ ਦੱਖਣ ਤੋਂ ਉੱਤਰ ਵੱਲ ਉਡਾਣ ਭਰੀ। ਉਹ ਜੀ. ਜ਼ਖਾਰੋਵ ਦੀਆਂ ਯਾਦਾਂ ਦਾ ਹਵਾਲਾ ਦਿੰਦੇ ਹਨ (ਜੰਗ ਦੀ ਸ਼ੁਰੂਆਤ ਵਿੱਚ ਉਹ ਇੱਕ ਹਵਾਬਾਜ਼ੀ ਕਰਨਲ ਸੀ)। ਉਸ ਦੀਆਂ ਯਾਦਾਂ ਦੇ ਅਨੁਸਾਰ, U-2 ਚਾਲਕ ਦਲ ਨੇ ਪੂਰੀ ਸਰਹੱਦ ਦੇ ਨਾਲ ਜਰਮਨ ਸੈਨਿਕਾਂ ਦੀ ਇੱਕ ਵੱਡੀ ਇਕਾਗਰਤਾ ਦਰਜ ਕੀਤੀ। ਅਜਿਹੀ ਖੋਜ ਉਡਾਣ ਦੇ ਤੱਥ ਦੀ ਪੁਸ਼ਟੀ ਕਰਨ ਵਾਲਾ ਕੋਈ ਹੋਰ ਡੇਟਾ ਜਾਂ ਦਸਤਾਵੇਜ਼ ਨਹੀਂ ਹੈ।
22 ਜੂਨ, 1941 ਤੋਂ ਪਹਿਲਾਂ ਸੋਵੀਅਤ ਸੰਘ ਵਿੱਚ ਕਿਹੜੀਆਂ ਫੌਜੀ-ਰਾਜਨੀਤਿਕ ਘਟਨਾਵਾਂ ਵਾਪਰੀਆਂ?
ਬਾਲਟਿਕ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ਲੜਾਈ ਦੀ ਤਿਆਰੀ ਵਿੱਚ ਯੂਨਿਟਾਂ ਨੂੰ ਲਿਆਉਣ ਬਾਰੇ PribOVO ਤੋਂ ਵੱਡੀ ਗਿਣਤੀ ਵਿੱਚ ਆਰਡਰ ਹਨ। ਇਸ ਲਈ 18 ਜੂਨ ਨੂੰ, 12ਵੀਂ ਮਕੈਨਾਈਜ਼ਡ ਕੋਰ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ। 18 ਜੂਨ, 1941 ਨੂੰ 23:00 ਵਜੇ, ਕੋਰ ਯੂਨਿਟਾਂ ਨੂੰ ਸਰਦੀਆਂ ਦੇ ਕੁਆਰਟਰਾਂ ਤੋਂ ਬਾਹਰ ਜਾਣ ਅਤੇ ਧਿਆਨ ਕੇਂਦਰਿਤ ਕਰਨ ਦਾ ਹੁਕਮ ਦਿੱਤਾ ਗਿਆ ਸੀ (15):
1. ਇਸ ਆਰਡਰ ਦੀ ਪ੍ਰਾਪਤੀ 'ਤੇ, ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਓ।
2. ਲੜਾਈ ਦੀ ਚੇਤਾਵਨੀ ਨੂੰ ਵਧਾਉਣ ਦੀਆਂ ਯੋਜਨਾਵਾਂ ਦੇ ਅਨੁਸਾਰ ਇਕਾਈਆਂ ਨੂੰ ਅਲਰਟ 'ਤੇ ਰੱਖੋ, ਪਰ ਅਲਾਰਮ ਦੀ ਘੋਸ਼ਣਾ ਨਾ ਕਰੋ। ਸਾਰੇ ਕੰਮ ਤੇਜ਼ੀ ਨਾਲ ਕਰੋ, ਪਰ ਬਿਨਾਂ ਰੌਲੇ-ਰੱਪੇ ਦੇ, ਘਬਰਾਹਟ ਅਤੇ ਬੋਲਚਾਲ ਤੋਂ ਬਿਨਾਂ, ਭੋਜਨ, ਬਾਲਣ ਅਤੇ ਲੁਬਰੀਕੈਂਟਸ, ਗੋਲਾ ਬਾਰੂਦ ਅਤੇ ਹੋਰ ਕਿਸਮ ਦੀਆਂ ਫੌਜੀ-ਤਕਨੀਕੀ ਸਹਾਇਤਾ ਦੀ ਪੋਰਟੇਬਲ ਅਤੇ ਆਵਾਜਾਈ ਯੋਗ ਸਪਲਾਈ ਲਈ ਲੋੜੀਂਦੇ ਮਾਪਦੰਡ ਹੋਣ। ਆਪਣੇ ਨਾਲ ਉਹੀ ਲੈ ਜਾਓ ਜੋ ਜ਼ਿੰਦਗੀ ਅਤੇ ਲੜਾਈ ਲਈ ਜ਼ਰੂਰੀ ਹੈ।
3. ਹਰੇਕ ਯੂਨਿਟ ਨੂੰ ਕਰਮਚਾਰੀਆਂ ਨਾਲ ਭਰੋ। ਕਾਰੋਬਾਰੀ ਦੌਰਿਆਂ ਤੋਂ ਕਰਮਚਾਰੀਆਂ ਨੂੰ ਤੁਰੰਤ ਵਾਪਸ ਬੁਲਾਓ ਅਤੇ ਉਹਨਾਂ ਨੂੰ ਹਰ ਕਿਸਮ ਦੇ ਕੰਮ ਤੋਂ ਹਟਾਓ।
5. ਮਾਰਚ ਰਾਤ ਨੂੰ ਹੀ ਕੱਢਿਆ ਜਾਵੇ। ਇਕਾਗਰਤਾ ਦੇ ਖੇਤਰਾਂ ਵਿੱਚ, ਧਿਆਨ ਨਾਲ ਆਪਣੇ ਆਪ ਨੂੰ ਛੁਪਾਓ ਅਤੇ ਸਰਬਪੱਖੀ ਸੁਰੱਖਿਆ ਅਤੇ ਨਿਗਰਾਨੀ ਦਾ ਪ੍ਰਬੰਧ ਕਰੋ। ਟੁਕੜਿਆਂ ਨੂੰ ਖੋਦੋ, ਕੰਪਨੀ ਤੋਂ 300-400 ਮੀਟਰ ਦੀ ਦੂਰੀ ਵਾਲੀ ਕੰਪਨੀ ਤੱਕ ਫੌਜਾਂ ਨੂੰ ਖਿਲਾਰ ਦਿਓ।
7. ਇਕਾਗਰਤਾ ਵਾਲੇ ਖੇਤਰਾਂ ਵਿੱਚ ਅਧੀਨ ਇਕਾਈਆਂ ਨਾਲ ਮੁਸੀਬਤ-ਮੁਕਤ ਅਤੇ ਤੇਜ਼ ਸੰਚਾਰ ਸਥਾਪਤ ਕਰੋ।
18-19 ਜੂਨ ਦੀ ਰਾਤ ਨੂੰ, 12ਵੀਂ ਮਕੈਨਾਈਜ਼ਡ ਕੋਰ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ। ਕੋਰ ਉਸ ਖੇਤਰ ਵਿੱਚ ਕੇਂਦ੍ਰਿਤ ਸੀ ਜੋ ਕਵਰ ਪਲਾਨ ਵਿੱਚ ਇਸਦੇ ਲਈ ਨਿਰਧਾਰਤ ਕੀਤਾ ਗਿਆ ਸੀ।
ਉਸੇ 18 ਜੂਨ ਨੂੰ, PribOVO ਹੈੱਡਕੁਆਰਟਰ ਨੇ ਤਿਆਰੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹੇ ਦੇ ਫੌਜੀ ਕਾਰਵਾਈਆਂ ਦੇ ਥੀਏਟਰ ਨੂੰ ਲਿਆਉਣ ਲਈ ਇੱਕ ਨਿਰਦੇਸ਼ ਜਾਰੀ ਕੀਤਾ (19):
a) ਯੋਜਨਾ ਵਿੱਚ ਪ੍ਰਦਾਨ ਕੀਤੀਆਂ ਗਈਆਂ ਕੁਝ ਰੁਕਾਵਟਾਂ ਦੇ ਨਿਰਮਾਣ ਲਈ ਫੀਲਡ ਵੇਅਰਹਾਊਸਾਂ, ਟੈਂਕ-ਰੋਧੀ ਮਾਈਨਾਂ, ਵਿਸਫੋਟਕਾਂ ਅਤੇ ਕਰਮਚਾਰੀ ਵਿਰੋਧੀ ਰੁਕਾਵਟਾਂ ਨੂੰ ਸੰਗਠਿਤ ਕਰਨ ਲਈ ਹਰੇਕ ਫੌਜ ਦੀ ਸਾਈਟ 'ਤੇ ਬਿੰਦੂ ਨਿਰਧਾਰਤ ਕਰੋ। 21.6.41 ਤੱਕ ਸੰਗਠਿਤ ਵੇਅਰਹਾਊਸਾਂ ਵਿੱਚ ਨਿਰਧਾਰਤ ਸੰਪਤੀ ਨੂੰ ਕੇਂਦਰਿਤ ਕਰੋ;
b) ਮਾਈਨਫੀਲਡ ਰੱਖਣ ਲਈ, ਟੀਮਾਂ ਦੀ ਰਚਨਾ, ਉਹਨਾਂ ਨੂੰ ਕਿੱਥੇ ਅਲਾਟ ਕਰਨਾ ਹੈ, ਅਤੇ ਉਹਨਾਂ ਦੀ ਕਾਰਜ ਯੋਜਨਾ ਨੂੰ ਨਿਰਧਾਰਤ ਕਰਨਾ। ਇਹ ਸਭ ਸਰਹੱਦੀ ਡਿਵੀਜ਼ਨਾਂ ਦੇ ਕਮਾਂਡਰਾਂ ਰਾਹੀਂ;
e) 8 ਵੀਂ ਅਤੇ 11 ਵੀਂ ਫੌਜਾਂ ਦੀਆਂ ਫੌਜਾਂ ਦਾ ਕਮਾਂਡਰ - ਜ਼ੋਨ ਦੇ ਸਭ ਤੋਂ ਮਹੱਤਵਪੂਰਨ ਪੁਲਾਂ ਨੂੰ ਨਸ਼ਟ ਕਰਨ ਦੇ ਉਦੇਸ਼ ਨਾਲ: ਰਾਜ ਦੀ ਸਰਹੱਦ ਅਤੇ ਸਿਆਲਿਆਈ ਦੀ ਪਿਛਲੀ ਲਾਈਨ, ਕੌਨਸ, ਆਰ. ਨੇਮਨ ਨੇ ਇਹਨਾਂ ਪੁਲਾਂ ਨੂੰ ਮੁੜ ਖੋਜਣ ਲਈ, ਉਹਨਾਂ ਵਿੱਚੋਂ ਹਰੇਕ ਲਈ ਵਿਸਫੋਟਕਾਂ ਦੀ ਗਿਣਤੀ, ਢਾਹੁਣ ਵਾਲੀਆਂ ਟੀਮਾਂ ਦੀ ਗਿਣਤੀ ਨਿਰਧਾਰਤ ਕੀਤੀ, ਅਤੇ ਉਹਨਾਂ ਤੋਂ ਨਜ਼ਦੀਕੀ ਬਿੰਦੂਆਂ 'ਤੇ ਢਾਹੁਣ ਲਈ ਸਾਰੇ ਸਾਧਨਾਂ ਨੂੰ ਕੇਂਦਰਿਤ ਕੀਤਾ। ਪੁਲਾਂ ਨੂੰ ਨਸ਼ਟ ਕਰਨ ਦੀ ਯੋਜਨਾ ਨੂੰ ਫੌਜ ਦੀ ਮਿਲਟਰੀ ਕੌਂਸਲ ਤੋਂ ਮਨਜ਼ੂਰੀ ਮਿਲਣੀ ਚਾਹੀਦੀ ਹੈ। ਨਿਯਤ ਮਿਤੀ 6/21/41।
ਜ਼ਿਲ੍ਹਾ ਮਾਈਨਫੀਲਡ ਤਿਆਰ ਕਰ ਰਿਹਾ ਹੈ ਅਤੇ ਸਰਹੱਦ 'ਤੇ ਅਤੇ ਪਿਛਲੀ ਲਾਈਨ ਵਿਚ ਮੁੱਖ ਪੁਲਾਂ ਨੂੰ ਉਡਾ ਰਿਹਾ ਹੈ। ਦੱਸ ਦਈਏ ਕਿ ਸਮਾਂ ਸੀਮਾ 21 ਜੂਨ ਰੱਖੀ ਗਈ ਸੀ। ਇਹ ਸਭ PribOVO ਨੰਬਰ 503920/ss/ov ਲਈ ਕਵਰ ਪਲਾਨ ਬਣਾਉਣ ਦੇ ਨਿਰਦੇਸ਼ ਦੁਆਰਾ ਪ੍ਰਦਾਨ ਕੀਤਾ ਗਿਆ ਹੈ।
19 ਜੂਨ ਨੂੰ, PribOVO ਹੈੱਡਕੁਆਰਟਰ ਨੇ ਹੇਠਾਂ ਦਿੱਤੇ ਆਦੇਸ਼ (20) ਜਾਰੀ ਕੀਤੇ:
1. ਰੱਖਿਆ ਲਾਈਨ ਦੇ ਉਪਕਰਣਾਂ ਦਾ ਪ੍ਰਬੰਧਨ ਕਰੋ।
2. ਖੇਤ ਵਿੱਚ ਕੰਮ ਪੂਰਾ ਕਰੋ। ਪਰ ਅੱਗੇ ਦੀ ਸਥਿਤੀ ਤਾਂ ਹੀ ਲਓ ਜੇ ਦੁਸ਼ਮਣ ਰਾਜ ਦੀ ਸਰਹੱਦ ਦੀ ਉਲੰਘਣਾ ਕਰਦਾ ਹੈ।
ਫੋਰਫੀਲਡ ਅਤੇ (ਵਿੱਚ) ਮੁੱਖ ਰੱਖਿਆਤਮਕ ਜ਼ੋਨ ਦੋਵਾਂ ਵਿੱਚ ਅਹੁਦਿਆਂ 'ਤੇ ਤੇਜ਼ੀ ਨਾਲ ਕਬਜ਼ਾ ਕਰਨ ਨੂੰ ਯਕੀਨੀ ਬਣਾਉਣ ਲਈ, ਸੰਬੰਧਿਤ ਯੂਨਿਟਾਂ ਨੂੰ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਹੋਣਾ ਚਾਹੀਦਾ ਹੈ।
4. ਸੈਨਾ ਦੇ ਕਮਾਂਡਰ ਦੀ ਯੋਜਨਾ ਦੇ ਅਨੁਸਾਰ ਮਾਈਨਫੀਲਡ ਸਥਾਪਿਤ ਕਰੋ ਜਿੱਥੇ ਉਹ ਰੱਖਿਆਤਮਕ ਨਿਰਮਾਣ ਯੋਜਨਾ ਦੇ ਅਨੁਸਾਰ ਸਥਿਤ ਹੋਣੇ ਚਾਹੀਦੇ ਹਨ। ਦੁਸ਼ਮਣ ਲਈ ਪੂਰੀ ਗੁਪਤਤਾ ਅਤੇ ਆਪਣੀਆਂ ਯੂਨਿਟਾਂ ਦੀ ਸੁਰੱਖਿਆ ਵੱਲ ਧਿਆਨ ਦਿਓ। ਮਲਬੇ ਅਤੇ ਹੋਰ ਐਂਟੀ-ਟੈਂਕ ਅਤੇ ਐਂਟੀ-ਪਰਸੋਨਲ ਰੁਕਾਵਟਾਂ ਨੂੰ ਫੌਜ ਦੇ ਕਮਾਂਡਰ ਦੀ ਯੋਜਨਾ ਦੇ ਅਨੁਸਾਰ ਬਣਾਇਆ ਜਾਣਾ ਚਾਹੀਦਾ ਹੈ - ਰੱਖਿਆਤਮਕ ਨਿਰਮਾਣ ਦੀ ਯੋਜਨਾ ਦੇ ਅਨੁਸਾਰ ਵੀ.
6. ਸਾਡੀਆਂ ਅਗਾਂਹਵਧੂ ਇਕਾਈਆਂ ਨੂੰ ਉਹਨਾਂ ਦੇ ਪਨਾਹ ਖੇਤਰਾਂ ਵਿੱਚ ਜਾਣਾ ਚਾਹੀਦਾ ਹੈ। ਜਰਮਨ ਜਹਾਜ਼ਾਂ ਦੇ ਰਾਜ ਦੀ ਸਰਹੱਦ ਪਾਰ ਕਰਨ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖੋ।
ਮੈਂ ਖਾਸ ਤੌਰ 'ਤੇ ਨੋਟ ਕਰਾਂਗਾ ਕਿ ਫੋਰਫੀਲਡ ਅਤੇ ਰੱਖਿਆਤਮਕ ਜ਼ੋਨ ਵਿੱਚ ਤੇਜ਼ੀ ਨਾਲ ਕਬਜ਼ਾ ਕਰਨ ਲਈ, ਫੌਜੀ ਯੂਨਿਟਾਂ ਨੂੰ ਲੜਾਈ ਦੀ ਤਿਆਰੀ ਵਿੱਚ ਹੋਣਾ ਚਾਹੀਦਾ ਸੀ. ਇਹ 19 ਜੂਨ ਦਾ ਹੈ। PribOVO ਫੌਜਾਂ ਕਿਸ ਲਈ ਤਿਆਰੀ ਕਰ ਰਹੀਆਂ ਸਨ?
ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ਇਹ 13 ਜੂਨ, 1941 ਦੇ ਜ਼ੈਪੋਵੋ ਲਈ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਨਿਰਦੇਸ਼ਾਂ ਬਾਰੇ ਜਾਣਿਆ ਜਾਂਦਾ ਹੈ, ਕਵਰ ਪਲਾਨ (24) ਦੁਆਰਾ ਨਿਰਧਾਰਤ ਖੇਤਰਾਂ ਵਿੱਚ ਜ਼ੈਪੋਵੋ ਦੇ ਡੂੰਘੇ ਭਾਗਾਂ ਨੂੰ ਅੱਗੇ ਵਧਾਉਣ ਬਾਰੇ:
1. ਜ਼ਿਲ੍ਹਿਆਂ ਵਿੱਚ ਸੈਨਿਕਾਂ ਦੀ ਲੜਾਈ ਦੀ ਤਿਆਰੀ ਨੂੰ ਵਧਾਉਣ ਲਈ, ਸਾਰੇ ਡੂੰਘੇ ਰਾਈਫਲ ਡਿਵੀਜ਼ਨਾਂ ਅਤੇ ਕੋਰ ਯੂਨਿਟਾਂ ਦੇ ਨਾਲ ਇਨਫੈਂਟਰੀ ਕੋਰ ਦੀਆਂ ਕਮਾਂਡਾਂ ਨੂੰ ਕਵਰ ਪਲਾਨ (NCO ਡਾਇਰੈਕਟਿਵ ਨੰਬਰ 503859/) ਦੁਆਰਾ ਪ੍ਰਦਾਨ ਕੀਤੇ ਗਏ ਖੇਤਰਾਂ ਵਿੱਚ ਕੈਂਪ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। SS/OV)।
2. ਸਰਹੱਦੀ ਡਿਵੀਜ਼ਨਾਂ ਨੂੰ ਆਪਣੀ ਥਾਂ 'ਤੇ ਛੱਡੋ, ਉਨ੍ਹਾਂ ਦੇ ਨਿਰਧਾਰਤ ਖੇਤਰਾਂ ਵਿੱਚ ਸਰਹੱਦ 'ਤੇ ਵਾਪਸ ਜਾਣਾ, ਜੇ ਲੋੜ ਪਈ ਤਾਂ ਇਹ ਮੇਰੇ ਵਿਸ਼ੇਸ਼ ਆਦੇਸ਼ ਦੁਆਰਾ ਕੀਤਾ ਜਾਵੇਗਾ।
ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਨਿਰਦੇਸ਼ਾਂ ਲਈ ਜ਼ਿਲ੍ਹੇ ਦੇ ਸੈਨਿਕਾਂ ਦੀ ਲੜਾਈ ਦੀ ਤਿਆਰੀ ਵਧਾਉਣ ਦੀ ਲੋੜ ਸੀ। ਮੈਨੂੰ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਡੂੰਘੇ ਡਵੀਜ਼ਨ 13 ਜੂਨ ਤੋਂ ਕਵਰ ਯੋਜਨਾ ਦੇ ਅਨੁਸਾਰ ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਗਏ ਖੇਤਰਾਂ 'ਤੇ ਕਬਜ਼ਾ ਕਰਨ ਲਈ ਜ਼ਪੋਵੋਵੋ ਵਿੱਚ ਸਰਹੱਦ ਵੱਲ ਵਧ ਰਹੇ ਸਨ।
ਕੀਵ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ਇੱਥੇ ਵੀ ਡੂੰਘੀਆਂ ਵੰਡੀਆਂ ਪੈਣ ਲੱਗ ਪਈਆਂ। ਪਰ ਪਹਿਲਾਂ, ਮੈਂ ਅਪ੍ਰੈਲ 1941 ਵਿੱਚ ਜ਼ਿਲ੍ਹੇ ਦੇ ਖੇਤਰ ਵਿੱਚ ਇੱਕ ਕਮਾਂਡ ਪੋਸਟ ਦੀ ਤਿਆਰੀ ਬਾਰੇ ਇੱਕ ਦਸਤਾਵੇਜ਼ ਦਾ ਹਵਾਲਾ ਦੇਵਾਂਗਾ, ਜਿਸ ਦੀ ਸਥਿਤੀ ਜਨਰਲ ਸਟਾਫ ਨਾਲ ਸਹਿਮਤ ਹੋਈ ਸੀ। ਕੋਵੋ ਮਿਲਟਰੀ ਕੌਂਸਲ ਨੇ ਜਨਰਲ ਸਟਾਫ ਨੂੰ ਨੋਟ ਨੰਬਰ A1-00209 ਭੇਜਿਆ, ਜਿਸ ਵਿੱਚ ਉਸਨੇ ਤਰਨੋਪੋਲ ਵਿੱਚ ਕਮਾਂਡ ਪੋਸਟ ਦੀ ਤਿਆਰੀ ਨਾ ਹੋਣ ਅਤੇ ਇਸਦੀ ਕਮਜ਼ੋਰੀ (31):
ਤਰਨੋਪੋਲ ਵਿੱਚ ਇੱਕ ਭੂਮੀਗਤ ਕਮਾਂਡ ਪੋਸਟ ਦਾ ਨਿਰਮਾਣ ਪੂਰਾ ਨਹੀਂ ਹੋਇਆ ਹੈ. ਤਰਨੋਪੋਲ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਸ ਵਿੱਚ ਕੋਈ ਕੁਦਰਤੀ ਹਵਾਈ ਕਵਰ ਨਹੀਂ ਹੈ ਅਤੇ ਇਸਲਈ ਹਵਾਈ ਹਮਲੇ ਲਈ ਇੱਕ ਬਹੁਤ ਹੀ ਸੁਵਿਧਾਜਨਕ ਨਿਸ਼ਾਨਾ ਹੈ। ਇਸ ਤੋਂ ਇਲਾਵਾ, ਰਾਜ ਦੀ ਸਰਹੱਦ ਦੇ ਸਭ ਤੋਂ ਵੱਧ ਖਤਰੇ ਵਾਲੇ ਭਾਗਾਂ (ਸੋਕਲ - ਟਾਰਨੋਪੋਲ 140 ਕਿਲੋਮੀਟਰ ਅਤੇ ਚੇਰਨੋਵਿਟਸੀ - ਟਾਰਨੋਪੋਲ 170 ਕਿਲੋਮੀਟਰ) ਦੇ ਨਾਲ ਇਸ ਬਿੰਦੂ ਦੀ ਨੇੜਤਾ, ਸਾਡੇ ਕਵਰਿੰਗ ਓਪਰੇਸ਼ਨ ਦੀ ਮਿਆਦ ਦੇ ਦੌਰਾਨ ਦੁਸ਼ਮਣ ਦੀ ਮੁਕਾਬਲਤਨ ਬਹੁਤ ਘੱਟ ਸਫਲਤਾ ਦੇ ਨਾਲ, ਪ੍ਰਤੀਕੂਲ ਬਣਾ ਸਕਦੀ ਹੈ. ਫੌਜਾਂ ਦੀ ਨਿਰੰਤਰ ਕਮਾਂਡ ਅਤੇ ਨਿਯੰਤਰਣ ਲਈ ਸ਼ਰਤਾਂ.
ਕਿਹਾ ਜਾ ਰਿਹਾ ਹੈ ਕਿ ਜੇਕਰ ਕਵਰ ਆਪਰੇਸ਼ਨ ਦੌਰਾਨ ਦੁਸ਼ਮਣ ਸਫਲ ਹੋ ਜਾਂਦਾ ਹੈ ਤਾਂ ਜ਼ਿਲ੍ਹੇ ਦੇ ਸੈਨਿਕਾਂ ਦੇ ਕਮਾਂਡ ਅਤੇ ਕੰਟਰੋਲ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਮਿਲਟਰੀ ਕੋਵੋ ਇੱਕ ਕਵਰ ਓਪਰੇਸ਼ਨ ਵਿੱਚ ਦੁਸ਼ਮਣ ਦੀ ਸਫਲਤਾ ਨੂੰ ਮੰਨਦੀ ਹੈ। ਇਸਦਾ ਅਰਥ ਹੈ, ਪਹਿਲਾਂ, ਡੂੰਘੇ ਰੱਖਿਆਤਮਕ ਫਾਰਮੇਸ਼ਨ ਤਿਆਰ ਕੀਤੇ ਜਾ ਰਹੇ ਹਨ. ਦੂਜਾ, ਜ਼ਿਲੇ ਦੀਆਂ ਫੌਜਾਂ ਜਰਮਨ ਵਾਲੇ ਪਾਸੇ ਤੋਂ ਪਹਿਲੇ ਫੌਜੀ ਹਮਲੇ ਦੀ ਉਡੀਕ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਕੋਵੋ ਦੀ ਮਿਲਟਰੀ ਕੌਂਸਲ ਨੇ ਨੋਵੋਗਰਾਡ-ਵੋਲਿਨਸਕੀ ਸ਼ਹਿਰ ਵਿੱਚ ਇੱਕ ਅਸਥਾਈ ਕਮਾਂਡ ਪੋਸਟ ਰੱਖਣ ਦਾ ਪ੍ਰਸਤਾਵ ਦਿੱਤਾ ਹੈ ਜਦੋਂ ਤੱਕ ਤਰਨੋਪੋਲ ਵਿੱਚ ਕਮਾਂਡ ਪੋਸਟ ਤਿਆਰ ਨਹੀਂ ਹੋ ਜਾਂਦੀ (31):
ਇਹਨਾਂ ਵਿਚਾਰਾਂ ਦੇ ਅਧਾਰ ਤੇ, ਜਿਲ੍ਹੇ ਦੀ ਮਿਲਟਰੀ ਕੌਂਸਲ ਨੋਵੋਗਰਾਡ-ਵੋਲਿਨਸਕੀ ਵਿੱਚ ਫੌਜ ਦੇ ਕਮਾਂਡਰ ਦੀ ਕਮਾਂਡ ਪੋਸਟ ਦਾ ਪਤਾ ਲਗਾਉਣ ਦੀ ਆਗਿਆ ਦੀ ਬੇਨਤੀ ਕਰਦੀ ਹੈ ਜਦੋਂ ਤੱਕ ਤਰਨੋਪੋਲ ਵਿੱਚ ਭੂਮੀਗਤ ਕਮਾਂਡ ਪੋਸਟ ਤਿਆਰ ਨਹੀਂ ਹੋ ਜਾਂਦੀ।
ਮਿਲਟਰੀ ਕੌਂਸਲ ਦਾ ਮੰਨਣਾ ਹੈ ਕਿ ਨੋਵੋਗਰਾਡ-ਵੋਲਿਨਸਕੀ ਵਿੱਚ ਕਮਾਂਡ ਪੋਸਟ ਦਾ ਪਤਾ ਲਗਾਉਣ ਲਈ ਅਨੁਕੂਲ ਸਥਿਤੀਆਂ ਦੀ ਮੌਜੂਦਗੀ ਅਤੇ ਫੌਜਾਂ ਦੇ ਨਾਲ ਚੰਗੇ ਸੰਚਾਰ ਮਾਰਗਾਂ ਦੇ ਨਾਲ ਰਾਜ ਦੀ ਸਰਹੱਦ ਦੇ ਖਤਰੇ ਵਾਲੇ ਭਾਗਾਂ ਤੋਂ ਇਸਦੀ ਡੂੰਘੀ ਸਥਿਤੀ, ਕਿਸੇ ਵੀ ਉਤਰਾਅ-ਚੜ੍ਹਾਅ ਦੇ ਦੌਰਾਨ ਫੌਜਾਂ ਦੀ ਨਿਰਵਿਘਨ ਕਮਾਂਡ ਅਤੇ ਨਿਯੰਤਰਣ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਏਗੀ। ਫਰੰਟ ਲਾਈਨ.
ਨੋਵੋਗਰਾਡ-ਵੋਲਿਨਸਕ ਵਿੱਚ ਇੱਕ ਕਮਾਂਡ ਪੋਸਟ ਦੀ ਪਲੇਸਮੈਂਟ "ਫਰੰਟ ਲਾਈਨ ਵਿੱਚ ਕਿਸੇ ਵੀ ਉਤਰਾਅ-ਚੜ੍ਹਾਅ ਦੀ ਸਥਿਤੀ ਵਿੱਚ" ਫੌਜਾਂ ਦੀ ਨਿਰਵਿਘਨ ਕਮਾਂਡ ਅਤੇ ਨਿਯੰਤਰਣ ਨੂੰ ਯਕੀਨੀ ਬਣਾਏਗੀ। ਆਮ ਤੌਰ 'ਤੇ, ਇਹ ਬਹੁਤ ਮਹੱਤਵਪੂਰਨ ਹੈ ਕਿ ਪਹਿਲੇ ਪੜਾਅ 'ਤੇ ਦੁਸ਼ਮਣ ਦੀ ਸਫਲਤਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਭਾਵੇਂ ਛੋਟੀ ਹੋਵੇ। ਇਹ ਉਦੋਂ ਹੀ ਸੰਭਵ ਹੈ ਜਦੋਂ ਹਮਲਾਵਰਤਾ ਨੂੰ ਦੂਰ ਕੀਤਾ ਜਾਵੇ, ਨਾ ਕਿ ਕਿਸੇ ਦੇ ਆਪਣੇ ਹਮਲੇ ਦੌਰਾਨ।
ਜਨਰਲ ਸਟਾਫ ਨੇ ਨੋਟ ਦੀ ਜਾਂਚ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਮੁੱਖ ਕਮਾਂਡ ਪੋਸਟ ਟਾਰਨੋਪੋਲ ਵਿੱਚ ਹੋਣੀ ਚਾਹੀਦੀ ਹੈ. ਦਸਤਾਵੇਜ਼ 'ਤੇ ਜੀ. ਜ਼ੂਕੋਵ ਨੇ ਨੋਟ ਕੀਤਾ: "ਟੀ. ਵਟੂਟਿਨ. ਹੇਠ ਲਿਖੀ ਸਮੱਗਰੀ ਦੇ ਨਾਲ ਇੱਕ ਕੋਡਿਡ ਟੈਲੀਗ੍ਰਾਮ ਤਿਆਰ ਕਰੋ: ਤਰਨੋਪੋਲ ਖੇਤਰ ਵਿੱਚ ਮੁੱਖ ਚੌਕੀ ਰੱਖੋ। ਮੈਨੂੰ ਨੋਵੋਗਰਾਡ-ਵੋਲਿਨਸਕੀ ਨੂੰ ਵਾਧੂ ਦੇ ਤੌਰ 'ਤੇ ਕੋਈ ਇਤਰਾਜ਼ ਨਹੀਂ ਹੈ। ਉਸੇ ਸਮੇਂ, ਮੈਂ ਇਹ ਨੋਟ ਕਰਨਾ ਚਾਹੁੰਦਾ ਹਾਂ ਕਿ ਜਨਰਲ ਸਟਾਫ ਨੇ ਨੋਟ ਵਿੱਚ ਨੋਟ ਕੀਤੇ KOVO ਵਿੱਚ ਦੁਸ਼ਮਣ ਦੀ ਸੰਭਾਵਿਤ ਸਫਲਤਾ ਲਈ ਕਿਸੇ ਵੀ ਤਰੀਕੇ ਨਾਲ ਪ੍ਰਤੀਕਿਰਿਆ ਨਹੀਂ ਕੀਤੀ. ਵਾਸਤਵ ਵਿੱਚ, ਕੋਵੋ ਫੌਜ ਦਾ ਮੰਨਣਾ ਹੈ ਕਿ ਦੁਸ਼ਮਣ ਯੂਐਸਐਸਆਰ ਦੇ ਖੇਤਰ ਦੇ ਇੱਕ ਹਿੱਸੇ 'ਤੇ ਕਬਜ਼ਾ ਕਰ ਸਕਦਾ ਹੈ. ਜਨਰਲ ਸਟਾਫ ਨੇ ਇਸ ਟਿੱਪਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜਿਵੇਂ ਕਿ ਮਿਲਟਰੀ ਕੌਂਸਲ ਦੁਆਰਾ ਆਵਾਜ਼ ਉਠਾਈ ਗਈ ਕੋਵੋ ਜਨਰਲ ਸਟਾਫ ਦੇ ਕਰਮਚਾਰੀਆਂ ਲਈ ਕੁਦਰਤੀ ਅਤੇ ਸਮਝਣ ਯੋਗ ਸੀ। ਕਿਉਂ? ਸ਼ਾਇਦ ਉਹ ਖੁਦ ਇਸ ਗੱਲ ਨੂੰ ਮੰਨਦਾ ਹੈ।
11 ਜੂਨ, 1941 ਨੂੰ, ਕੀਵ ਜ਼ਿਲ੍ਹੇ ਦੀ ਮਿਲਟਰੀ ਕੌਂਸਲ ਨੇ ਨਿਰਦੇਸ਼ ਨੰਬਰ A1-00211 (11) ਜਾਰੀ ਕੀਤਾ, ਜਿਸ ਵਿੱਚ (11) ਲਈ ਉਪਾਵਾਂ ਦਾ ਇੱਕ ਸੈੱਟ ਮੁਹੱਈਆ ਕਰਵਾਇਆ ਗਿਆ ਸੀ:
ਸਰਹੱਦੀ ਸੈਨਿਕਾਂ ਦੀ ਸਹਾਇਤਾ ਲਈ ਨਿਰਧਾਰਤ ਕਵਰ ਯੂਨਿਟਾਂ ਅਤੇ ਟੁਕੜੀਆਂ ਦੀ ਲੜਾਈ ਦੀ ਤਿਆਰੀ ਨੂੰ ਘਟਾਉਣਾ
ਨਿਰਦੇਸ਼ਾਂ ਵਿੱਚ ਮਸ਼ੀਨ ਗਨ, ਤੋਪਖਾਨੇ, ਐਂਟੀ-ਏਅਰਕ੍ਰਾਫਟ ਗਨ, ਅਤੇ ਟੈਂਕਾਂ ਨੂੰ ਸੀਲਬੰਦ ਬਕਸਿਆਂ ਵਿੱਚ ਲੋਡ ਅਤੇ ਸਟੋਰ ਕਰਨ ਲਈ ਰਾਈਫਲ ਦੇ ਕਾਰਤੂਸ ਅਤੇ ਸਾਢੇ ਗੋਲਾ ਬਾਰੂਦ ਦੀ ਪੋਰਟੇਬਲ ਸਪਲਾਈ ਕਰਨ ਲਈ ਕਿਹਾ ਗਿਆ ਹੈ। ਭੋਜਨ ਅਤੇ ਰਾਸ਼ਨ ਦੀ ਸਪਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ। ਰਸੋਈਆਂ ਨੂੰ ਵਧੀਆ ਕੰਮਕਾਜੀ ਕ੍ਰਮ ਵਿੱਚ ਰੱਖਣ ਅਤੇ ਯਾਤਰਾ ਲਈ ਤਿਆਰ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ।
ਹਰ ਕਿਸਮ ਦੇ ਵਾਹਨਾਂ ਲਈ ਬਾਲਣ ਦੀ ਸਪਲਾਈ ਦੋ ਰਿਫਿਊਲਿੰਗ ਹੋਣੀ ਚਾਹੀਦੀ ਹੈ। ਪਰ ਅਲਾਰਮ 'ਤੇ ਯੂਨਿਟਾਂ ਨੂੰ ਵਧਾਉਣ ਅਤੇ ਹਥਿਆਰਾਂ, ਗੋਲਾ ਬਾਰੂਦ ਅਤੇ ਭੋਜਨ (11) ਜਾਰੀ ਕਰਨ ਦੇ ਨਾਲ ਨਿਰਧਾਰਤ ਸਥਾਨਾਂ 'ਤੇ ਜਲਦੀ ਕਬਜ਼ਾ ਕਰਨ ਦੇ ਅਭਿਆਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ:
ਸੰਪੱਤੀ ਦੇ ਸਟੋਰੇਜ਼ ਨੂੰ ਯੂਨਿਟਾਂ ਲਈ ਇਸਦੀ ਤੇਜ਼ੀ ਨਾਲ ਰਿਲੀਜ਼ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਅਲਾਰਮ ਦੀ ਤਿਆਰੀ ਦੀਆਂ ਤਾਰੀਖਾਂ ਇਸ ਪ੍ਰਕਾਰ ਹਨ (11):
ਮੈਂ ਸੁਚੇਤ ਤਿਆਰੀ ਲਈ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ: ਘੋੜੇ ਨਾਲ ਖਿੱਚੀਆਂ ਰਾਈਫਲ ਅਤੇ ਤੋਪਖਾਨੇ ਦੀਆਂ ਇਕਾਈਆਂ ਲਈ - 2 ਘੰਟੇ; ਘੋੜਸਵਾਰ, ਮੋਟਰਾਈਜ਼ਡ ਮਸ਼ੀਨਾਈਜ਼ਡ ਯੂਨਿਟਾਂ ਅਤੇ ਮਕੈਨੀਜ਼ਡ ਤੋਪਖਾਨੇ ਲਈ - 3 ਘੰਟੇ। ਸਰਦੀਆਂ ਵਿੱਚ, ਹਿੱਸੇ ਕ੍ਰਮਵਾਰ 3 ਅਤੇ 4 ਘੰਟਿਆਂ ਵਿੱਚ ਤਿਆਰ ਹੋ ਜਾਂਦੇ ਹਨ। ਸਹਾਇਤਾ ਯੂਨਿਟਾਂ ਲਈ, ਤਿਆਰੀ 45 ਮਿੰਟ ਹੈ।
2-3 ਘੰਟਿਆਂ ਦੇ ਅੰਦਰ, ਅਲਾਰਮ ਦੁਆਰਾ ਉਠਾਏ ਗਏ ਸੈਨਿਕਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਜਾਂਦਾ ਹੈ। ਸਰਹੱਦੀ ਗਾਰਡਾਂ ਦਾ ਸਮਰਥਨ ਕਰਨ ਦੇ ਇਰਾਦੇ ਵਾਲੇ ਸੈਨਿਕਾਂ ਨੂੰ 45 ਮਿੰਟਾਂ ਦੇ ਅੰਦਰ ਲੜਾਈ ਦੀ ਤਿਆਰੀ ਵਿੱਚ ਲਿਆਂਦਾ ਜਾਂਦਾ ਹੈ।
ਅਲਰਟ 'ਤੇ ਯੂਨਿਟਾਂ ਨੂੰ ਵਧਾਉਣ ਦਾ ਕੀ ਮਤਲਬ ਹੈ (11):
a) ਕਮਾਂਡ ਅਤੇ ਰੈੱਡ ਆਰਮੀ ਦੇ ਜਵਾਨਾਂ ਨੂੰ ਸੁਰੱਖਿਆ ਯਕੀਨੀ ਬਣਾਉਣ ਅਤੇ ਯੂਨਿਟ ਦੇ ਮਾਰਸ਼ਲ ਲਾਅ ਵਿੱਚ ਜਾਣ ਤੋਂ ਪਹਿਲਾਂ ਸਾਰਾ ਕੰਮ ਕਰਨ ਦੀ ਯੋਗਤਾ ਨੂੰ ਯਕੀਨੀ ਬਣਾਉਣ ਲਈ ਗਿਣਤੀ ਵਿੱਚ ਨਿਰਧਾਰਤ ਕੀਤਾ ਜਾਂਦਾ ਹੈ। ਐਂਟੀ-ਏਅਰਕ੍ਰਾਫਟ ਮਸ਼ੀਨ ਗਨ ਅਤੇ ਤੋਪਖਾਨੇ ਪਹਿਲਾਂ ਤੋਂ ਤਿਆਰ ਫਾਇਰਿੰਗ ਪੋਜੀਸ਼ਨਾਂ 'ਤੇ ਕਬਜ਼ਾ ਕਰਦੇ ਹਨ ਅਤੇ ਦੁਸ਼ਮਣ ਦੇ ਜਹਾਜ਼ਾਂ ਅਤੇ ਪੈਰਾਟ੍ਰੋਪਰਾਂ 'ਤੇ ਤੁਰੰਤ ਗੋਲੀ ਚਲਾਉਣ ਲਈ ਤਿਆਰ ਹੁੰਦੇ ਹਨ।
b) ਗੋਦਾਮਾਂ, ਪਾਰਕਾਂ ਅਤੇ ਗੈਰੇਜਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
c) ਅੱਗ ਦੀ ਸਪਲਾਈ, ਈਂਧਨ ਅਤੇ ਭੋਜਨ ਦੀ ਢੋਆ-ਢੁਆਈਯੋਗ ਸਪਲਾਈ ਪਹਿਲੀ ਏਕੇਲੋਨ ਲਈ ਇੱਕ ਕਾਫਲੇ (ਲੜਾਈ ਵਾਹਨਾਂ) ਵਿੱਚ ਰੱਖੀ ਜਾਂਦੀ ਹੈ; ਅਸੈਂਬਲੀ ਪੁਆਇੰਟ 'ਤੇ ਫਾਇਰ ਸਪਲਾਈ ਦੀ ਪੋਰਟੇਬਲ ਸਪਲਾਈ ਦਿੱਤੀ ਜਾਂਦੀ ਹੈ। ਟੈਂਕ ਯੂਨਿਟਾਂ ਵਿੱਚ, ਕਾਰਤੂਸ ਅਤੇ ਸ਼ੈੱਲਾਂ ਵਾਲੇ ਰਸਾਲੇ ਵਾਹਨਾਂ ਵਿੱਚ ਰੱਖੇ ਜਾਂਦੇ ਹਨ।
ਆਟੋਮੈਟਿਕ (11) ਤੱਕ ਲਿਫਟਿੰਗ ਪਾਰਟਸ ਦਾ ਅਭਿਆਸ ਕੀਤਾ ਜਾਣਾ ਚਾਹੀਦਾ ਹੈ:
ਅਲਾਰਮ 'ਤੇ ਯੂਨਿਟਾਂ ਨੂੰ ਵਧਾਉਣਾ ਅਤੇ ਅਸੈਂਬਲੀ ਪੁਆਇੰਟਾਂ 'ਤੇ ਉਨ੍ਹਾਂ ਦੀ ਰਵਾਨਗੀ ਨੂੰ ਸਵੈਚਲਿਤ ਤੌਰ' ਤੇ ਲਿਆਉਣਾ ਚਾਹੀਦਾ ਹੈ, ਜਿਸ ਲਈ ਇਹ ਖਾਸ ਤੌਰ 'ਤੇ ਯੂਨਿਟ ਦੀ ਪੂਰੀ ਅੰਦਰੂਨੀ ਰੁਟੀਨ ਨੂੰ ਸਪੱਸ਼ਟ ਤੌਰ 'ਤੇ ਸਥਾਪਤ ਕਰਨਾ, ਕੰਮ ਕਰਨਾ ਅਤੇ ਕਮਾਂਡ ਕਰਮਚਾਰੀਆਂ ਲਈ ਚੇਤਾਵਨੀ ਸੇਵਾ ਦੀ ਜਾਂਚ ਕਰਨਾ ਜ਼ਰੂਰੀ ਹੈ.
13 ਜੂਨ ਨੂੰ, ਡਿਫੈਂਸ ਦੇ ਪੀਪਲਜ਼ ਕਮਿਸਰੀਏਟ ਤੋਂ ਕੋਵੋ ਨੂੰ ਨਿਰਦੇਸ਼ ਨੰਬਰ 504205 ਆਇਆ ਸੀ ਕਿ ਸਰਹੱਦ ਤੱਕ ਡੂੰਘੀਆਂ ਵੰਡਾਂ ਦੀ ਤਰੱਕੀ (ਨਾਲ ਹੀ ਜ਼ੈਪੋਵੋ ਵਿੱਚ ਵੀ) ਅਤੇ ਸਥਾਪਿਤ ਖੇਤਰਾਂ (12) ਉੱਤੇ ਉਹਨਾਂ ਦੇ ਕਬਜ਼ੇ ਬਾਰੇ:
ਜ਼ਿਲ੍ਹੇ ਦੀਆਂ ਫ਼ੌਜਾਂ ਦੀ ਲੜਾਈ ਦੀ ਤਿਆਰੀ ਨੂੰ ਵਧਾਉਣ ਲਈ, 1 ਜੁਲਾਈ, 1941 ਤੱਕ, ਸਾਰੇ ਡੂੰਘੇ ਡਵੀਜ਼ਨਾਂ ਅਤੇ ਕੋਰ ਯੂਨਿਟਾਂ ਵਾਲੇ ਕੋਰ ਡਾਇਰੈਕਟੋਰੇਟਾਂ ਨੂੰ ਨੱਥੀ ਨਕਸ਼ੇ ਅਨੁਸਾਰ, ਰਾਜ ਦੀ ਸਰਹੱਦ ਦੇ ਨੇੜੇ ਨਵੇਂ ਕੈਂਪਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।
ਸਰਹੱਦੀ ਡਿਵੀਜ਼ਨਾਂ ਨੂੰ ਆਪਣੀ ਥਾਂ 'ਤੇ ਛੱਡ ਦਿਓ, ਇਹ ਧਿਆਨ ਵਿਚ ਰੱਖਦੇ ਹੋਏ ਕਿ ਜੇ ਲੋੜ ਹੋਵੇ ਤਾਂ ਰਾਜ ਦੀ ਸਰਹੱਦ 'ਤੇ ਉਨ੍ਹਾਂ ਦੀ ਵਾਪਸੀ ਸਿਰਫ ਮੇਰੇ ਵਿਸ਼ੇਸ਼ ਆਦੇਸ਼ ਦੁਆਰਾ ਕੀਤੀ ਜਾ ਸਕਦੀ ਹੈ।
ਫੌਜ ਦੀ ਹਰਕਤ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਣਾ ਚਾਹੀਦਾ ਹੈ।
ਰਣਨੀਤਕ ਅਭਿਆਸਾਂ ਦੌਰਾਨ, ਰਾਤ ਨੂੰ ਮਾਰਚ ਕੀਤਾ ਜਾਣਾ ਚਾਹੀਦਾ ਹੈ.
ਫੌਜਾਂ ਦੇ ਨਾਲ, ਅੱਗ ਦੀ ਸਪਲਾਈ ਅਤੇ ਈਂਧਨ ਅਤੇ ਲੁਬਰੀਕੈਂਟਸ ਦੇ ਸਾਰੇ ਢੋਆ-ਢੁਆਈ ਦੇ ਭੰਡਾਰ ਨੂੰ ਵਾਪਸ ਲੈ ਲਓ। ਸਰਦੀਆਂ ਦੇ ਕੁਆਰਟਰਾਂ ਦੀ ਰਾਖੀ ਕਰਨ ਲਈ, ਘੱਟੋ-ਘੱਟ ਫੌਜੀ ਕਰਮਚਾਰੀਆਂ ਦੀ ਸਖਤੀ ਨਾਲ ਲੋੜੀਂਦੀ ਗਿਣਤੀ ਛੱਡੋ, ਜ਼ਿਆਦਾਤਰ ਸਿਹਤ ਕਾਰਨਾਂ ਕਰਕੇ ਮੁਹਿੰਮ ਲਈ ਅਯੋਗ ਹਨ।
ਪਰਿਵਾਰਾਂ ਨੂੰ ਨਾ ਲਓ।
ਵਾਸਤਵ ਵਿੱਚ, ਇੱਕ ਨਿਕਾਸ (ਸਰਦੀਆਂ ਦੇ ਕੁਆਰਟਰਾਂ ਤੋਂ) ਸੀ ਅਤੇ ਲੜਾਕੂ ਯੂਨਿਟਾਂ ਨੇ ਸਾਰੇ ਲੋੜੀਂਦੇ ਪਦਾਰਥਕ ਸਰੋਤਾਂ ਦੇ ਨਾਲ ਆਪਣੀਆਂ ਅਹੁਦਿਆਂ 'ਤੇ ਕਬਜ਼ਾ ਕਰ ਲਿਆ ਸੀ। ਕਿਯੇਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਵਿੱਚ, ਸਰਦੀਆਂ ਦੇ ਕੁਆਰਟਰਾਂ ਤੋਂ ਗੋਲਾ-ਬਾਰੂਦ ਅਤੇ ਈਂਧਨ ਅਤੇ ਲੁਬਰੀਕੈਂਟਸ ਦੀ ਲੋੜੀਂਦੀ ਸਪਲਾਈ ਦੇ ਨਾਲ ਡਿਵੀਜ਼ਨਾਂ ਦੀ ਆਵਾਜਾਈ 13 ਜੂਨ, 1941 ਤੋਂ ਬਾਅਦ ਸ਼ੁਰੂ ਹੋਈ ਸੀ।
ਨੇਵੀ
20 ਜੂਨ ਨੂੰ, ਬਾਲਟਿਕ ਫਲੀਟ ਦੇ ਕਮਾਂਡਰ, ਵਾਈਸ ਐਡਮਿਰਲ ਟ੍ਰਿਬਟਸ, ਨੇ LVO (Leningrad Military District) ਅਤੇ PribOVO ਦੇ ਕਮਾਂਡਰਾਂ ਨੂੰ ਸੂਚਿਤ ਕੀਤਾ ਕਿ ਉਸਨੇ 19 ਜੂਨ ਤੋਂ ਫਲੀਟ ਦੇ ਜਹਾਜ਼ਾਂ ਨੂੰ ਲੜਾਈ ਦੀ ਤਿਆਰੀ ਨੰਬਰ 2 (22) 'ਤੇ ਰੱਖਿਆ ਹੈ। :
19 ਜੂਨ, 1941 ਤੋਂ, ਰੈੱਡ ਬੈਨਰ ਬਾਲਟਿਕ ਫਲੀਟ ਦੀਆਂ ਇਕਾਈਆਂ ਨੂੰ ਯੋਜਨਾ ਨੰਬਰ 2 ਦੇ ਅਨੁਸਾਰ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਹੈ, ਕਮਾਂਡ ਪੋਸਟਾਂ ਨੂੰ ਤਾਇਨਾਤ ਕੀਤਾ ਗਿਆ ਹੈ, ਅਤੇ ਫਿਨਲੈਂਡ ਦੀ ਖਾੜੀ ਅਤੇ ਇਰਬੇ ਸਟ੍ਰੇਟ ਦੇ ਮੂੰਹ 'ਤੇ ਗਸ਼ਤ ਸੇਵਾ ਨੂੰ ਮਜ਼ਬੂਤ ਕੀਤਾ ਗਿਆ ਹੈ। .
ਬਲੈਕ ਸੀ ਫਲੀਟ ਜੂਨ 1941 ਦੇ ਬੈਟਲਸ਼ਿਪਸ
ਹਵਾਬਾਜ਼ੀ ਅਤੇ ਹਵਾਈ ਖੇਤਰ
19 ਜੂਨ, 1941 ਦੇ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ L/g 0042 ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 19 ਜੂਨ ਤੱਕ, ਹਵਾਈ ਖੇਤਰਾਂ ਅਤੇ ਹੋਰ ਮਹੱਤਵਪੂਰਨ ਸਹੂਲਤਾਂ ਨੂੰ ਛੁਪਾਉਣ ਲਈ ਕੁਝ ਨਹੀਂ ਕੀਤਾ ਗਿਆ ਸੀ। ਇਸਦਾ ਮਤਲਬ ਹੈ ਕਿ ਅਨੁਸਾਰੀ ਆਦੇਸ਼ ਸਨ. (13):
ਏਅਰਫੀਲਡਾਂ ਅਤੇ ਮੁੱਖ ਫੌਜੀ ਸਥਾਪਨਾਵਾਂ ਨੂੰ ਛੁਪਾਉਣ ਲਈ ਅਜੇ ਤੱਕ ਕੁਝ ਵੀ ਮਹੱਤਵਪੂਰਨ ਨਹੀਂ ਕੀਤਾ ਗਿਆ ਹੈ।
ਏਅਰਫੀਲਡ ਦੇ ਖੇਤ ਸਾਰੇ ਬੀਜੇ ਨਹੀਂ ਗਏ ਹਨ, ਰਨਵੇਅ ਨੂੰ ਭੂਮੀ ਦੇ ਰੰਗ ਨਾਲ ਮੇਲਣ ਲਈ ਪੇਂਟ ਨਹੀਂ ਕੀਤਾ ਗਿਆ ਹੈ, ਅਤੇ ਏਅਰਫੀਲਡ ਦੀਆਂ ਇਮਾਰਤਾਂ, ਚਮਕਦਾਰ ਰੰਗਾਂ ਨਾਲ ਤਿੱਖੀ ਤਰ੍ਹਾਂ ਖੜ੍ਹੀਆਂ ਹਨ, ਹਜ਼ਾਰਾਂ ਕਿਲੋਮੀਟਰ ਤੱਕ ਦਰਸ਼ਕ ਦਾ ਧਿਆਨ ਖਿੱਚਦੀਆਂ ਹਨ।
ਏਅਰਫੀਲਡਾਂ 'ਤੇ ਹਵਾਈ ਜਹਾਜ਼ਾਂ ਦਾ ਭੀੜ-ਭੜੱਕਾ ਅਤੇ ਲੀਨੀਅਰ ਪ੍ਰਬੰਧ, ਛਲਾਵੇ ਦੀ ਪੂਰੀ ਘਾਟ ਅਤੇ ਅਣਮਾਸਕਿੰਗ ਸੰਕੇਤਾਂ ਅਤੇ ਸਿਗਨਲਾਂ ਦੀ ਵਰਤੋਂ ਨਾਲ ਏਅਰਫੀਲਡ ਸੇਵਾਵਾਂ ਦੇ ਮਾੜੇ ਸੰਗਠਨ ਨਾਲ ਏਅਰਫੀਲਡ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦਾ ਹੈ।
ਤੋਪਖਾਨੇ ਅਤੇ ਮਕੈਨੀਕ੍ਰਿਤ ਇਕਾਈਆਂ ਕੈਮਫਲੇਜ ਬਾਰੇ ਸਮਾਨ ਲਾਪਰਵਾਹੀ ਦਿਖਾਉਂਦੀਆਂ ਹਨ: ਉਹਨਾਂ ਦੇ ਪਾਰਕਾਂ ਦੀ ਭੀੜ-ਭੜੱਕੇ ਅਤੇ ਰੇਖਿਕ ਵਿਵਸਥਾ ਨਾ ਸਿਰਫ ਸ਼ਾਨਦਾਰ ਨਿਰੀਖਣ ਵਸਤੂਆਂ ਪ੍ਰਦਾਨ ਕਰਦੀ ਹੈ, ਸਗੋਂ ਹਵਾ ਤੋਂ ਹਿੱਟ ਕਰਨ ਲਈ ਲਾਭਦਾਇਕ ਨਿਸ਼ਾਨਾ ਵੀ ਪ੍ਰਦਾਨ ਕਰਦੀ ਹੈ।
ਗੋਦਾਮਾਂ ਅਤੇ ਹੋਰ ਮਹੱਤਵਪੂਰਨ ਫੌਜੀ ਸਥਾਪਨਾਵਾਂ ਨੂੰ ਛੁਪਾਉਣ ਲਈ ਕੁਝ ਨਹੀਂ ਕੀਤਾ ਗਿਆ ਹੈ।
ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ 12ਵੀਂ ਮਕੈਨਾਈਜ਼ਡ ਕੋਰ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦੇ ਆਦੇਸ਼ ਲਈ ਇਕਾਗਰਤਾ ਵਾਲੇ ਖੇਤਰ ਵਿੱਚ ਇਸਦੀ ਛਾਂਗਣ ਨੂੰ ਯਕੀਨੀ ਬਣਾਉਣ ਦੀ ਲੋੜ ਸੀ।
ਇਸ ਦੀ ਪਾਲਣਾ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ (13) ਦੇ ਆਦੇਸ਼ ਦੁਆਰਾ ਕੀਤੀ ਗਈ ਸੀ:
1. 1.7.41 ਤੱਕ, ਆਲੇ ਦੁਆਲੇ ਦੇ ਖੇਤਰ ਦੇ ਰੰਗ ਨਾਲ ਮੇਲ ਕਰਨ ਲਈ ਸਾਰੇ ਏਅਰਫੀਲਡ ਨੂੰ ਘਾਹ ਦੇ ਨਾਲ ਬੀਜੋ, ਰਨਵੇਅ ਨੂੰ ਪੇਂਟ ਕਰੋ ਅਤੇ ਆਲੇ ਦੁਆਲੇ ਦੇ ਪਿਛੋਕੜ ਦੇ ਅਨੁਸਾਰ ਪੂਰੇ ਏਅਰਫੀਲਡ ਵਾਤਾਵਰਣ ਦੀ ਨਕਲ ਕਰੋ।
3. ਜਹਾਜ਼ ਦੇ ਰੇਖਿਕ ਅਤੇ ਭੀੜ-ਭੜੱਕੇ ਵਾਲੇ ਪ੍ਰਬੰਧ ਦੀ ਸਖਤ ਮਨਾਹੀ ਹੈ; ਜਹਾਜ਼ਾਂ ਦੀ ਖਿੱਲਰੀ ਅਤੇ ਛੁਪੀ ਸਥਿਤੀ ਹਵਾ ਤੋਂ ਉਹਨਾਂ ਦੀ ਪੂਰੀ ਅਦਿੱਖਤਾ ਨੂੰ ਯਕੀਨੀ ਬਣਾਉਂਦੀ ਹੈ।
4. 5.7 ਦੁਆਰਾ ਸੰਗਠਿਤ ਕਰੋ। ਸਰਹੱਦੀ ਪੱਟੀ ਦੇ 500 ਕਿਲੋਮੀਟਰ ਦੇ ਹਰੇਕ ਹਵਾਬਾਜ਼ੀ ਅਧਾਰ ਖੇਤਰ ਵਿੱਚ 8 - 10 ਝੂਠੇ ਏਅਰਫੀਲਡ ਹਨ, ਉਨ੍ਹਾਂ ਵਿੱਚੋਂ ਹਰੇਕ ਨੂੰ 40 - 50 ਏਅਰਕ੍ਰਾਫਟ ਮੋਕ-ਅਪਸ ਨਾਲ ਲੈਸ ਕਰੋ।
7. ਜਿੰਮੇਵਾਰਾਂ ਦੁਆਰਾ ਨਿਰੀਖਣ ਦੁਆਰਾ ਏਅਰਫੀਲਡਾਂ, ਵੇਅਰਹਾਊਸਾਂ, ਲੜਾਈ ਅਤੇ ਆਵਾਜਾਈ ਵਾਹਨਾਂ ਦੀ ਹਵਾ ਤੋਂ ਛੁਟਕਾਰਾ ਦੀ ਜਾਂਚ ਕਰੋ। ਜ਼ਿਲ੍ਹਾ ਹੈੱਡਕੁਆਰਟਰ ਦੇ ਕਮਾਂਡਰ ਅਤੇ ਫੋਟੋ ਖਿਚਵਾਉਂਦੇ ਹੋਏ। ਉਨ੍ਹਾਂ ਵੱਲੋਂ ਲੱਭੀਆਂ ਗਈਆਂ ਸਾਰੀਆਂ ਕਮੀਆਂ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ।
ਜ਼ਮੀਨੀ ਵਸਤੂਆਂ ਦੀ ਛਤਰ-ਛਾਇਆ ਵਿਚਲੀਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਜ਼ੈਪੋਵੋ ਏਅਰ ਡਿਵੀਜ਼ਨਾਂ ਅਤੇ ਰੈਜੀਮੈਂਟਾਂ ਨੂੰ ਹੇਠਾਂ ਦਿੱਤੇ ਟੈਲੀਗ੍ਰਾਮ ਪ੍ਰਾਪਤ ਹੋਏ (21):
ਹਵਾਈ ਸੈਨਾ ਦੇ ਕਮਾਂਡਰ ਨੇ ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ, ਲੋੜੀਂਦੀ ਮਾਤਰਾ ਵਿਚ ਗੋਲਾ-ਬਾਰੂਦ ਦੀ ਸਪਲਾਈ ਕਰਨ, ਹਵਾਈ ਖੇਤਰ, ਸਮੱਗਰੀ ਅਤੇ ਆਵਾਜਾਈ ਨੂੰ ਛੁਪਾਉਣ ਲਈ ਲੋੜੀਂਦੇ ਉਪਾਅ ਕਰਨ ਦੇ ਆਦੇਸ਼ ਦਿੱਤੇ। 6/21/41 ਨੂੰ ਐਗਜ਼ੀਕਿਊਸ਼ਨ ਦੀ ਰਿਪੋਰਟ ਕਰੋ, ਮੈਂ 6/21/41 ਨੂੰ ਦੁਹਰਾਉਂਦਾ ਹਾਂ। 18:00 ਤੱਕ।
NKVD ਬਾਰਡਰ ਟੁਕੜੀਆਂ
20 ਜੂਨ ਨੂੰ, ਬੇਲਾਰੂਸੀ ਸਰਹੱਦੀ ਚੌਕੀਆਂ ਨੇ 20 ਜੂਨ ਤੋਂ 30 ਜੂਨ ਤੱਕ ਸਰਹੱਦ ਦੀ ਸੁਰੱਖਿਆ ਲਈ ਉਪਾਅ ਮਜ਼ਬੂਤ ਕੀਤੇ। ਖਾਸ ਤੌਰ 'ਤੇ, ਇਹ ਹੁਕਮ ਦਿੱਤਾ ਗਿਆ ਸੀ (10):
1. 30 ਜੂਨ, 1941 ਤੱਕ, ਕਰਮਚਾਰੀਆਂ ਦੇ ਨਾਲ ਅਨੁਸੂਚਿਤ ਸਿਖਲਾਈ ਦਾ ਆਯੋਜਨ ਨਹੀਂ ਕੀਤਾ ਜਾਣਾ ਚਾਹੀਦਾ ਹੈ.
2. ਜਿਹੜੇ ਕਰਮਚਾਰੀ ਸਿਖਲਾਈ ਚੌਕੀਆਂ 'ਤੇ ਸਿਖਲਾਈ ਕੈਂਪਾਂ 'ਤੇ ਹਨ, ਉਨ੍ਹਾਂ ਨੂੰ ਤੁਰੰਤ ਲਾਈਨ ਚੌਕੀਆਂ 'ਤੇ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਅਤੇ ਹੁਣ ਤੋਂ ਅਗਲੇ ਨੋਟਿਸ ਤੱਕ ਨਹੀਂ ਬੁਲਾਇਆ ਜਾਵੇਗਾ।
4. 30 ਜੂਨ, 1941 ਤੱਕ ਕਰਮਚਾਰੀਆਂ ਨੂੰ ਕੋਈ ਦਿਨ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ।
5. ਰਾਤ ਨੂੰ ਬਾਰਡਰ ਗਸ਼ਤ (23.00 ਤੋਂ 5.00 ਤੱਕ) ਨੂੰ ਤਿੰਨ-ਤਿੰਨ ਵਿਅਕਤੀਆਂ ਦੀ ਰਚਨਾ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਸਾਰੀਆਂ ਲਾਈਟ ਮਸ਼ੀਨ ਗੰਨਾਂ ਨੂੰ ਰਾਤ ਦੇ ਦਸਤੇ ਵਿੱਚ ਸਭ ਤੋਂ ਮਹੱਤਵਪੂਰਨ ਦਿਸ਼ਾਵਾਂ ਵਿੱਚ ਵਰਤਿਆ ਜਾਣਾ ਚਾਹੀਦਾ ਹੈ।
7. ਡਿਊਟੀ ਲਈ ਲੋਕਾਂ ਦੀ ਗਿਣਤੀ ਦੀ ਗਣਨਾ ਕਰੋ ਤਾਂ ਕਿ 23.00 ਤੋਂ 5.00 ਤੱਕ ਸਾਰੇ ਲੋਕ ਸਰਹੱਦ 'ਤੇ ਸੇਵਾ ਕਰਨ, 23.00 ਤੱਕ ਗਸ਼ਤ ਤੋਂ ਵਾਪਸ ਆਉਣ ਵਾਲੇ ਲੋਕਾਂ ਅਤੇ ਸੰਤਰੀ ਗਾਰਡਾਂ ਨੂੰ ਛੱਡ ਕੇ।
11. ਬਾਰਡਰ ਗਾਰਡ ਬਾਰਡਰ ਲਾਈਨ ਤੋਂ 300 ਮੀਟਰ ਤੋਂ ਘੱਟ ਦੂਰ ਸਥਿਤ ਹੋਣੇ ਚਾਹੀਦੇ ਹਨ।
20 ਜੂਨ ਤੋਂ 30 ਜੂਨ ਤੱਕ, ਸਰਹੱਦੀ ਚੌਕੀਆਂ ਨੂੰ ਪੂਰੀ ਤਰ੍ਹਾਂ ਲੜਾਕੂ ਤਿਆਰੀ 'ਤੇ ਰੱਖਿਆ ਗਿਆ ਸੀ। ਖਾਸ ਤੌਰ 'ਤੇ ਦਿਲਚਸਪ ਉਹ ਧਾਰਾ ਹੈ ਜਿਸ ਨੇ ਹੁਕਮ ਦਿੱਤਾ ਸੀ ਕਿ "23.00 ਤੋਂ 5.00 ਤੱਕ ਸਾਰੇ ਲੋਕਾਂ ਨੂੰ ਸਰਹੱਦ 'ਤੇ ਸੇਵਾ ਕਰਨੀ ਚਾਹੀਦੀ ਹੈ।" ਰਾਤ ਦੇ ਹਮਲੇ ਦੀ ਸਪੱਸ਼ਟ ਤੌਰ 'ਤੇ ਉਮੀਦ ਕੀਤੀ ਜਾ ਰਹੀ ਸੀ।
ਸਰਹੱਦੀ ਸੈਨਿਕਾਂ ਦੇ ਕਮਾਂਡਿੰਗ ਸਟਾਫ਼ ਦੇ ਪਰਿਵਾਰਾਂ ਨੂੰ ਕੱਢਣ ਲਈ ਤਿਆਰ ਕੀਤਾ ਗਿਆ ਸੀ। ਪ੍ਰਿਬੋਵੋ - ਅੰਦਰੂਨੀ ਮਾਮਲਿਆਂ ਦੇ ਡਿਪਟੀ ਪੀਪਲਜ਼ ਕਮਿਸਰ, ਲੈਫਟੀਨੈਂਟ ਜਨਰਲ ਮਾਸਲੇਨੀਕੋਵ - 9 ਦੇ ਮੈਮੋਰੰਡਮ - ਰੈੱਡ ਆਰਮੀ ਦੀਆਂ ਕੁਝ ਯੂਨਿਟਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ।
ਅਸਲ ਵਿਚ, ਪੂਰੇ ਪੱਛਮੀ ਮੋਰਚੇ 'ਤੇ, ਜ਼ਮੀਨੀ ਫੌਜਾਂ ਅਤੇ ਜਲ ਸੈਨਾ ਨੂੰ ਲੜਾਈ ਦੀ ਤਿਆਰੀ ਲਈ ਲਿਆਂਦਾ ਗਿਆ ਸੀ। ਦਸਤਾਵੇਜ਼ ਇਸ ਬਾਰੇ ਸਿੱਧੇ ਤੌਰ 'ਤੇ ਬੋਲਦੇ ਹਨ. ਤੁਸੀਂ ਕਿਸ ਲਈ ਤਿਆਰੀ ਕਰ ਰਹੇ ਸੀ?
ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ 18 ਜੂਨ ਨੂੰ, ਜਨਰਲ ਸਟਾਫ ਤੋਂ ਇੱਕ ਤਾਰ ਜ਼ਿਲ੍ਹਿਆਂ ਵਿੱਚ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਉਣ ਬਾਰੇ ਭੇਜਿਆ ਗਿਆ ਸੀ। ਇਹ ਦਸਤਾਵੇਜ਼ ਅਜੇ ਤੱਕ ਨਹੀਂ ਮਿਲਿਆ ਹੈ। ਹਾਲਾਂਕਿ, ਇਸਦੀ ਮੌਜੂਦਗੀ ਦੁਆਰਾ ਦਰਸਾਈ ਗਈ ਹੈ:
- ਜਨਰਲ ਡੀ. ਪਾਵਲੋਵ (ਮੈਂ ਹੇਠਾਂ ਇਸ ਮੁੱਦੇ 'ਤੇ ਵਾਪਸ ਆਵਾਂਗਾ);
- 18-19 ਜੂਨ ਤੋਂ, PribOVO ਯੂਨਿਟਾਂ ਨੂੰ 21 ਜੂਨ, 1941 ਦੀ ਤਿਆਰੀ ਮਿਤੀ ਦੇ ਨਾਲ ਸੁਚੇਤ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ।
ਕੀ PribOVO ਦਾ ਕਮਾਂਡਰ, ਆਪਣੀ ਪਹਿਲਕਦਮੀ 'ਤੇ, ਜ਼ਿਲ੍ਹਾ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਪਾ ਸਕਦਾ ਸੀ? ਇਸ ਤੋਂ ਇਲਾਵਾ, PribOVO ਨੇ ਕਵਰ ਯੋਜਨਾਵਾਂ ਦੇ ਅਨੁਸਾਰ ਜੰਗ ਦਾ ਇੱਕ ਥੀਏਟਰ (ਫੌਜੀ ਕਾਰਵਾਈਆਂ ਦਾ ਥੀਏਟਰ), ਮਾਈਨ ਬ੍ਰਿਜ, ਅਤੇ ਮਾਈਨਫੀਲਡਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਜ਼ਿਲ੍ਹਾ ਕਮਾਂਡਰ ਦੀ ਬੇਮਿਸਾਲ ਆਜ਼ਾਦੀ! ਇਸ ਦੀ ਵਿਆਖਿਆ ਕਿਵੇਂ ਕਰੀਏ?
ਮੈਂ ਜੀ. ਜ਼ੂਕੋਵ ਦੀ ਰਾਏ ਦਾ ਹਵਾਲਾ ਦੇਣਾ ਚਾਹਾਂਗਾ. 1969 ਵਿੱਚ, ਉਸ ਦੀਆਂ "ਯਾਦਾਂ ਅਤੇ ਪ੍ਰਤੀਬਿੰਬ" ਪ੍ਰਕਾਸ਼ਿਤ ਹੋਈਆਂ। ਪਰ ਸਾਲਾਂ ਬਾਅਦ, ਮਾਰਸ਼ਲ ਦੀਆਂ ਯਾਦਾਂ ਦੇ ਕੁਝ ਡਰਾਫਟ ਸੰਸਕਰਣ ਪ੍ਰਕਾਸ਼ਿਤ ਕੀਤੇ ਗਏ ਸਨ। ਜੀ. ਜ਼ੂਕੋਵ ਦੀਆਂ ਯਾਦਾਂ ਦੇ ਡਰਾਫਟ ਤੋਂ:
ਕੀ ਟਿਮੋਸ਼ੇਂਕੋ ਅਤੇ ਜ਼ੂਕੋਵ ਦੇ ਵਿਅਕਤੀ ਵਿੱਚ ਚੋਟੀ ਦੀ ਫੌਜੀ ਲੀਡਰਸ਼ਿਪ ਨੇ ਪਹਿਲਾਂ ਤੋਂ ਹੀ ਲੜਾਈ ਦੇ ਢਾਂਚੇ ਵਿੱਚ ਫੌਜਾਂ ਨੂੰ ਢੱਕਣ ਲਈ ਤਾਇਨਾਤ ਕੀਤਾ ਹੈ ਅਤੇ ਸਾਰੇ ਰਣਨੀਤਕ ਦਿਸ਼ਾਵਾਂ ਵਿੱਚ ਫੌਜੀ ਸਮੂਹ ਬਣਾਏ ਹਨ ਜੋ ਜਰਮਨ ਸੈਨਿਕਾਂ ਦੇ ਵੱਡੇ ਹਮਲਿਆਂ ਨੂੰ ਰੋਕਣ ਅਤੇ ਮੁੱਖ ਸਮੂਹਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਯਕੀਨੀ ਬਣਾਉਣ ਦੇ ਸਮਰੱਥ ਹਨ? ਸੁਰਖਿਆ ਬਲ?
ਪੋਲਿਟ ਬਿਊਰੋ ਅਤੇ ਸਟਾਲਿਨ ਦੀ ਨਿੱਜੀ ਤੌਰ 'ਤੇ ਇਜਾਜ਼ਤ ਤੋਂ ਬਿਨਾਂ ਕੋਈ ਵੀ ਅਜਿਹਾ ਨਹੀਂ ਕਰ ਸਕਦਾ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡੇ ਸਾਰੇ ਮਹੱਤਵਪੂਰਨ ਫੌਜੀ ਮੁੱਦਿਆਂ, ਅਤੇ ਖਾਸ ਤੌਰ 'ਤੇ ਸੰਚਾਲਨ ਅਤੇ ਰਣਨੀਤਕ ਮਹੱਤਵ ਵਾਲੇ, ਪੋਲਿਟ ਬਿਊਰੋ ਵਿੱਚ ਤੈਅ ਕੀਤੇ ਗਏ ਸਨ, ਅਤੇ ਹੁਣ ਵੀ ਉਨ੍ਹਾਂ ਦਾ ਫੈਸਲਾ ਪਾਰਟੀ ਦੀ ਕੇਂਦਰੀ ਕਮੇਟੀ ਦੇ ਪ੍ਰੈਜ਼ੀਡੀਅਮ ਵਿੱਚ ਕੀਤਾ ਜਾਂਦਾ ਹੈ। 21
ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਜ਼ਿਲ੍ਹਿਆਂ ਦੇ ਸੈਨਿਕਾਂ, ਸਰਹੱਦੀ ਸੁਰੱਖਿਆ ਬਲਾਂ ਅਤੇ ਜਲ ਸੈਨਾ ਨੂੰ ਲੜਾਈ ਦੀ ਤਿਆਰੀ ਲਈ ਲਿਆਂਦਾ ਜਾ ਰਿਹਾ ਹੈ। ਅਸੀਂ ਜੀ. ਜ਼ੂਕੋਵ ਨਾਲ ਸਹਿਮਤ ਹੋ ਸਕਦੇ ਹਾਂ ਕਿ ਇਹ ਦੇਸ਼ ਦੀ ਰਾਜਨੀਤਿਕ ਲੀਡਰਸ਼ਿਪ ਦੇ ਇਨਪੁਟ ਨਾਲ ਹੀ ਸੰਭਵ ਹੈ।
 
4. ਜੰਗ ਤੋਂ ਪਹਿਲਾਂ ਆਖਰੀ ਦਿਨ
ਐਫ. ਹੈਲਡਰ ਦੀ ਡਾਇਰੀ ਦੇ ਅਨੁਸਾਰ, ਵੀ. ਮੋਲੋਟੋਵ ਨੇ 18 ਜੂਨ ਨੂੰ ਏ. ਹਿਟਲਰ ਨਾਲ ਮੁਲਾਕਾਤ ਲਈ ਕਿਹਾ:
20 ਜੂਨ 1941 ਈ.
ਮਿਸਟਰ ਮੋਲੋਟੋਵ 18.6 ਚਾਹੁੰਦਾ ਸੀ। ਫੁਹਰਰ ਨਾਲ ਗੱਲ ਕਰੋ। 22
ਇਹ 18 ਜੂਨ ਨੂੰ ਦੁਬਾਰਾ ਪ੍ਰਗਟ ਹੋਇਆ। ਇਹ ਸ਼ਾਇਦ ਕੋਈ ਇਤਫ਼ਾਕ ਨਹੀਂ ਹੈ ਕਿ ਇਹ 18 ਜੂਨ ਨੂੰ ਸੀ ਕਿ ਸੋਵੀਅਤ ਪੱਖ ਨੇ ਤੁਰੰਤ ਇੱਕ ਮੀਟਿੰਗ ਦੀ ਮੰਗ ਕੀਤੀ। ਇਸ ਸਮੇਂ ਤੱਕ: ਯੂਐਸਐਸਆਰ ਦੇ ਨਾਲ ਸਰਹੱਦ 'ਤੇ ਜਰਮਨ ਫੌਜਾਂ ਦਾ ਤਬਾਦਲਾ ਮੁੜ ਸ਼ੁਰੂ ਹੋ ਗਿਆ ਸੀ. ਅਤੇ ਪੱਛਮੀ ਜ਼ਿਲ੍ਹਿਆਂ ਦੀ ਖੁਫੀਆ ਜਾਣਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਜਰਮਨ ਪੱਖ ਨੇ ਮੀਟਿੰਗ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਇਹ ਸਿਰਫ਼ ਇੱਕ ਕੂਟਨੀਤਕ ਚਾਲ ਸੀ। ਪਹਿਲਾਂ, ਜਰਮਨੀ ਨੇ 13 ਜੂਨ ਦੇ ਮਸ਼ਹੂਰ TASS ਸੰਦੇਸ਼ 'ਤੇ ਕਿਸੇ ਵੀ ਤਰ੍ਹਾਂ ਨਾਲ ਪ੍ਰਤੀਕਿਰਿਆ ਨਹੀਂ ਕੀਤੀ ਸੀ (ਜਿੱਥੇ USSR ਨੇ ਕਥਿਤ ਤੌਰ 'ਤੇ ਜਰਮਨ-ਸੋਵੀਅਤ ਯੁੱਧ ਬਾਰੇ ਅਫਵਾਹਾਂ ਨੂੰ ਬੇਬੁਨਿਆਦ ਘੋਸ਼ਿਤ ਕੀਤਾ ਸੀ, ਇਸ ਤਰ੍ਹਾਂ ਜਰਮਨੀ ਨੂੰ ਵੀ ਉਨ੍ਹਾਂ ਦਾ ਖੰਡਨ ਕਰਨ ਲਈ ਸੱਦਾ ਦਿੱਤਾ ਗਿਆ ਸੀ)। ਹਮਲੇ ਤੋਂ ਠੀਕ ਪਹਿਲਾਂ, ਜਰਮਨਾਂ ਨੇ ਸੋਵੀਅਤ ਪੱਖ ਨਾਲ ਕਿਸੇ ਵੀ ਸੰਪਰਕ ਤੋਂ ਬਚਣ ਨੂੰ ਤਰਜੀਹ ਦਿੱਤੀ, ਜਿਸ ਵਿੱਚ ਇਸਦੇ ਬਿਆਨਾਂ 'ਤੇ ਪ੍ਰਤੀਕਿਰਿਆ ਵੀ ਸ਼ਾਮਲ ਸੀ। ਪੀਪਲਜ਼ ਕਮਿਸਰ ਫਾਰ ਫਾਰੇਨ ਅਫੇਅਰਜ਼ ਵੀ. ਮੋਲੋਟੋਵ ਨੇ ਸੋਵੀਅਤ ਲੀਡਰਸ਼ਿਪ ਦੇ ਮਨੋਰਥਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ:
ਯੁੱਧ ਸ਼ੁਰੂ ਹੋਣ ਤੋਂ ਡੇਢ ਹਫ਼ਤਾ ਪਹਿਲਾਂ, TASS ਦੀ ਇੱਕ ਰਿਪੋਰਟ ਵਿੱਚ ਇਹ ਘੋਸ਼ਣਾ ਕੀਤੀ ਗਈ ਸੀ ਕਿ ਜਰਮਨ ਸਾਡੇ ਵਿਰੁੱਧ ਕੁਝ ਨਹੀਂ ਕਰ ਰਹੇ ਸਨ, ਅਸੀਂ ਆਮ ਸਬੰਧ ਬਣਾਏ ਰੱਖਦੇ ਹਨ ... ਅਤੇ ਇਹ ਮੂਰਖਤਾ ਨਹੀਂ ਹੈ, ਇਹ ਹੈ, ਇਸ ਲਈ ਗੱਲ ਕਰੋ, ਮੁੱਦੇ ਦੇ ਸਪੱਸ਼ਟੀਕਰਨ ਲਈ ਜ਼ੋਰ ਦੇਣ ਦੀ ਕੋਸ਼ਿਸ਼. ਅਤੇ ਇਹ ਤੱਥ ਕਿ ਉਹਨਾਂ ਨੇ ਇਸ 'ਤੇ ਪ੍ਰਤੀਕਿਰਿਆ ਕਰਨ ਤੋਂ ਇਨਕਾਰ ਕਰ ਦਿੱਤਾ, ਸਿਰਫ ਇਹ ਕਿਹਾ ਕਿ ਉਹ ਸਾਡੇ ਵੱਲ ਇੱਕ ਝੂਠੀ ਲਾਈਨ ਦਾ ਪਿੱਛਾ ਕਰ ਰਹੇ ਸਨ... ਇਹ ਕਦਮ ਨਿਰਦੇਸ਼ਿਤ, ਨਿਰਧਾਰਿਤ ਅਤੇ ਜਾਇਜ਼ ਸੀ ਤਾਂ ਜੋ ਜਰਮਨਾਂ ਨੂੰ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਣ ਦਾ ਕੋਈ ਕਾਰਨ ਨਾ ਦਿੱਤਾ ਜਾ ਸਕੇ।
ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ... ਆਖਰੀ ਉਪਾਅ ਵਜੋਂ TASS ਸੰਦੇਸ਼ ਦੀ ਲੋੜ ਸੀ... ਅਤੇ ਇਹ ਨਿਕਲਿਆ ਕਿ 22 ਜੂਨ ਨੂੰ ਹਿਟਲਰ ਪੂਰੀ ਦੁਨੀਆ ਦੇ ਸਾਹਮਣੇ ਹਮਲਾਵਰ ਬਣ ਗਿਆ। ਅਤੇ ਸਾਡੇ ਸਹਿਯੋਗੀ ਸਨ. 23
ਵੀ. ਮੋਲੋਟੋਵ ਦੇ ਅਨੁਸਾਰ, ਯੂ.ਐੱਸ.ਐੱਸ.ਆਰ. ਨੇ ਆਪਣੇ ਰਾਜਨੀਤਿਕ ਬਿਆਨਾਂ ਦੇ ਨਾਲ, ਭਵਿੱਖ ਦੇ ਯੁੱਧ ਵਿੱਚ ਆਪਣੇ ਲਈ ਇੱਕ ਵਧੇਰੇ ਲਾਭਕਾਰੀ ਕੂਟਨੀਤਕ ਅੰਤਰਰਾਸ਼ਟਰੀ ਸਥਿਤੀ ਬਣਾਈ ਹੈ। ਅਤੇ ਇੱਥੇ ਇਹ ਮਹੱਤਵਪੂਰਨ ਸੀ ਕਿ ਜਰਮਨੀ 'ਤੇ ਫੌਜੀ ਤਿਆਰੀਆਂ ਦਾ ਦੋਸ਼ ਲਗਾਉਣ ਦਾ ਇੱਕ ਵੀ ਕਾਰਨ ਨਾ ਦਿੱਤਾ ਜਾਵੇ। ਇਸ ਲਈ, ਯੂਐਸਐਸਆਰ ਜੰਗ ਦੀ ਤਿਆਰੀ ਕਰ ਰਿਹਾ ਸੀ, ਜਰਮਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ.
ਜਰਮਨ ਰਾਜਨੀਤਿਕ ਲੀਡਰਸ਼ਿਪ ਨੇ ਸੋਵੀਅਤ ਬਿਆਨਾਂ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ, ਅਤੇ ਉਸੇ ਸਮੇਂ ਸੋਵੀਅਤ ਯੂਨੀਅਨ ਦੇ ਨਾਲ ਸਰਹੱਦ 'ਤੇ ਫੌਜਾਂ ਦਾ ਇੱਕ ਤੀਬਰ ਤਬਾਦਲਾ ਕੀਤਾ। ਇਸ ਸਥਿਤੀ ਵਿੱਚ ਯੂਐਸਐਸਆਰ ਦਾ ਫੈਸਲਾ ਪੱਛਮੀ ਜ਼ਿਲ੍ਹਿਆਂ ਵਿੱਚ ਤਿਆਰੀ ਦਾ ਮੁਕਾਬਲਾ ਕਰਨ ਲਈ ਫੌਜਾਂ ਨੂੰ ਲਿਆਉਣਾ ਸੀ (ਉਹ 18 ਨੂੰ ਲਿਆਉਣੇ ਸ਼ੁਰੂ ਹੋਏ)।
1. ਐਲ. ਬੇਰੀਆ ਪੀਪਲਜ਼ ਕਮਿਸਰ ਆਫ਼ ਇੰਟਰਨਲ ਅਫੇਅਰਜ਼ 2. 1941 ਤੋਂ ਐਨ. ਵੋਜ਼ਨੇਸੰਸਕੀ ਪੀਪਲਜ਼ ਕਮਿਸਰਸ ਦੀ ਪਹਿਲੀ ਡਿਪਟੀ ਕੌਂਸਲ 3. ਐਲ. ਮੇਹਲਿਸ ਡਿਪਟੀ ਪੀਪਲਜ਼ ਕਮਿਸਰ ਆਫ਼ ਡਿਫੈਂਸ
21 ਜੂਨ ਨੂੰ, ਵੀ. ਮੋਲੋਟੋਵ ਨੇ ਵੀ. ਸ਼ੁਲੇਨਬਰਗ ਨੂੰ ਤਲਬ ਕੀਤਾ ਅਤੇ ਜਰਮਨ ਜਹਾਜ਼ ਦੁਆਰਾ ਯੂਐਸਐਸਆਰ ਦੀ ਰਾਜ ਸੀਮਾ ਦੀ ਯੋਜਨਾਬੱਧ ਉਲੰਘਣਾ ਦੇ ਸਬੰਧ ਵਿੱਚ ਬਿਆਨ ਦੀ ਇੱਕ ਕਾਪੀ ਸੌਂਪੀ। ਇਸ ਬਾਰੇ ਐਫ. ਸ਼ੁਲੇਨਬਰਗ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੇ ਸਨ। ਅਗਲਾ (23):
ਫਿਰ ਕਾਮਰੇਡ ਮੋਲੋਟੋਵ ਸ਼ੁਲੇਨਬਰਗ ਨੂੰ ਕਹਿੰਦਾ ਹੈ ਕਿ ਉਹ ਉਸ ਤੋਂ ਸੋਵੀਅਤ-ਜਰਮਨ ਸਬੰਧਾਂ ਦੀ ਆਮ ਸਥਿਤੀ ਬਾਰੇ ਪੁੱਛਣਾ ਚਾਹੇਗਾ। ਕਾਮਰੇਡ ਮੋਲੋਟੋਵ ਨੇ ਸ਼ੁਲੇਨਬਰਗ ਨੂੰ ਪੁੱਛਿਆ ਕਿ ਮਾਮਲਾ ਕੀ ਹੈ, ਕਿ ਹਾਲ ਹੀ ਵਿੱਚ ਜਰਮਨ ਦੂਤਾਵਾਸ ਦੇ ਕਈ ਕਰਮਚਾਰੀ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਮਾਸਕੋ ਛੱਡ ਦਿੱਤਾ ਹੈ, ਯੂਐਸਐਸਆਰ ਅਤੇ ਜਰਮਨੀ ਵਿਚਕਾਰ ਇੱਕ ਅਗਾਮੀ ਯੁੱਧ ਬਾਰੇ ਅਫਵਾਹਾਂ ਇੱਕ ਤਿੱਖੇ ਰੂਪ ਵਿੱਚ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਸ਼ਾਂਤੀ-ਪ੍ਰੇਮੀ TASS ਸੰਦੇਸ਼ 13 ਜੂਨ ਨੂੰ ਜਰਮਨੀ ਵਿੱਚ ਪ੍ਰਕਾਸ਼ਿਤ ਨਹੀਂ ਹੋਇਆ ਸੀ, ਯੂਐਸਐਸਆਰ ਪ੍ਰਤੀ ਜਰਮਨੀ ਦੀ ਅਸੰਤੁਸ਼ਟੀ ਕੀ ਹੈ, ਜੇ ਕੋਈ ਹੈ? ਕਾਮਰੇਡ ਮੋਲੋਟੋਵ ਸ਼ੁਲੇਨਬਰਗ ਨੂੰ ਪੁੱਛਦਾ ਹੈ ਕਿ ਕੀ ਉਹ ਇਹਨਾਂ ਘਟਨਾਵਾਂ ਲਈ ਸਪੱਸ਼ਟੀਕਰਨ ਦੇ ਸਕਦਾ ਹੈ।
ਜਰਮਨ-ਸੋਵੀਅਤ ਸਬੰਧਾਂ ਬਾਰੇ ਬਹੁਤ ਸਾਰੇ ਸਵਾਲ ਇਕੱਠੇ ਹੋਏ ਹਨ, ਪਰ ਐਫ. ਸ਼ੁਲੇਨਬਰਗ ਉਹਨਾਂ ਦੀ ਵਿਆਖਿਆ ਨਹੀਂ ਕਰ ਸਕਦਾ, ਇਸ ਤੱਥ ਦਾ ਹਵਾਲਾ ਦਿੰਦੇ ਹੋਏ ਕਿ ਬਰਲਿਨ ਉਸਨੂੰ ਸੂਚਿਤ ਨਹੀਂ ਕਰਦਾ ਹੈ।
ਵੀ. ਸ਼ੁਲੇਨਬਰਗ ਨੇ ਵੀ. ਮੋਲੋਟੋਵ ਦੇ ਬਿਆਨ ਨੂੰ ਬਰਲਿਨ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਜਰਮਨ ਪੱਖ ਨੇ ਸੋਵੀਅਤ ਪੱਖ ਨਾਲ ਸਿਆਸੀ ਬਿਆਨਾਂ ਅਤੇ ਸੰਪਰਕਾਂ ਤੋਂ ਬਚਣਾ ਜਾਰੀ ਰੱਖਿਆ। ਜੋ ਮਦਦ ਨਹੀਂ ਕਰ ਸਕਦਾ ਪਰ ਚਿੰਤਾਜਨਕ ਹੋ ਸਕਦਾ ਹੈ.
ਇਸ ਗੱਲਬਾਤ ਨੂੰ ਜਰਮਨੀ ਦੀ ਸਥਿਤੀ ਸਪੱਸ਼ਟ ਕਰਨ ਲਈ ਇੱਕ ਕੂਟਨੀਤਕ ਪੈਂਤੜੇ ਵਜੋਂ ਵਰਣਿਤ ਕੀਤਾ ਜਾ ਸਕਦਾ ਹੈ।
ਉਸ ਮੁਸ਼ਕਲ ਅੰਤਰਰਾਸ਼ਟਰੀ ਸਥਿਤੀ ਵਿੱਚ, ਯੂਐਸਐਸਆਰ ਨੇ ਆਪਣੀ ਖੇਡ ਨੂੰ ਜਿੱਥੋਂ ਤੱਕ ਹਾਲਾਤਾਂ ਦੀ ਇਜਾਜ਼ਤ ਦਿੱਤੀ। ਵੀ. ਮੋਲੋਟੋਵ ਅਤੇ ਜੀ. ਦਿਮਿਤਰੋਵ (1935-1943 ਵਿੱਚ ਕਮਿਊਨਿਸਟ ਇੰਟਰਨੈਸ਼ਨਲ ਦੇ ਨੇਤਾ) ਵਿਚਕਾਰ 21 ਜੂਨ, 1941 ਨੂੰ ਹੋਈ ਗੱਲਬਾਤ ਇੱਥੇ ਜੀ. ਦਿਮਿਤਰੋਵ ਦੀ ਡਾਇਰੀ ਤੋਂ ਬਹੁਤ ਸੰਕੇਤਕ ਹੈ:
- ਚੋਂਗਕਿੰਗ ਤੋਂ ਯਾਨਾਨ (ਮਾਓ ਜ਼ੇ-ਤੁੰਗ ਨੂੰ) ਝੌ ਐਨ-ਲਾਈ ਤੋਂ ਇੱਕ ਟੈਲੀਗ੍ਰਾਮ ਵਿੱਚ, ਹੋਰ ਚੀਜ਼ਾਂ ਦੇ ਨਾਲ, ਇਹ ਸੰਕੇਤ ਦਿੱਤਾ ਗਿਆ ਹੈ ਕਿ ਚਿਆਂਗ ਕਾਈ-ਸ਼ੇਕ ਜ਼ਿੱਦ ਨਾਲ ਘੋਸ਼ਣਾ ਕਰਦਾ ਹੈ ਕਿ ਜਰਮਨੀ ਯੂਐਸਐਸਆਰ 'ਤੇ ਹਮਲਾ ਕਰੇਗਾ, ਅਤੇ ਇੱਕ ਤਾਰੀਖ ਵੀ ਨਿਰਧਾਰਤ ਕਰਦਾ ਹੈ - 06.21. .41!
- ਆਉਣ ਵਾਲੇ ਹਮਲੇ ਬਾਰੇ ਅਫਵਾਹਾਂ ਹਰ ਪਾਸਿਓਂ ਵਧ ਰਹੀਆਂ ਹਨ।
- ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ...
- ਮੈਂ ਅੱਜ ਸਵੇਰੇ ਮੋਲੋਟੋਵ ਨੂੰ ਫ਼ੋਨ ਕੀਤਾ। ਉਸ ਨੇ ਜੋਸ ਨਾਲ ਗੱਲ ਕਰਨ ਲਈ ਕਿਹਾ। ਵਿਸਾਰਿਓਨੋਵਿਚ ਨੇ ਸਥਿਤੀ ਅਤੇ ਕਮਿਊਨਿਸਟ ਪਾਰਟੀਆਂ ਲਈ ਜ਼ਰੂਰੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ।
- ਮੋਲ.: “ਸਥਿਤੀ ਅਸਪਸ਼ਟ ਹੈ। ਵੱਡੀ ਖੇਡ ਖੇਡੀ ਜਾ ਰਹੀ ਹੈ। ਸਭ ਕੁਝ ਸਾਡੇ 'ਤੇ ਨਿਰਭਰ ਨਹੀਂ ਕਰਦਾ। ਮੈਂ I.V ਨਾਲ ਗੱਲ ਕਰਾਂਗਾ. ਜੇ ਕੋਈ ਖਾਸ ਗੱਲ ਹੈ, ਤਾਂ ਮੈਂ ਤੁਹਾਨੂੰ ਕਾਲ ਕਰਾਂਗਾ!” 24
ਇਹ "ਵੱਡੀ ਖੇਡ" ਕੀ ਹੈ ਜਿਸਦਾ ਵੀ. ਮੋਲੋਟੋਵ ਜ਼ਿਕਰ ਕਰਦਾ ਹੈ? ਅਤੇ ਉਸਨੇ ਇਸ ਬਾਰੇ ਆਈ. ਸਟਾਲਿਨ ਨਾਲ ਗੱਲ ਕਰਨ ਦਾ ਵਾਅਦਾ ਕੀਤਾ। ਸੋਵੀਅਤ ਲੀਡਰਸ਼ਿਪ ਨੇ ਆਉਣ ਵਾਲੀ ਜੰਗ ਦੇਖੀ। ਮੈਂ ਫੌਜੀ ਨਿਰਦੇਸ਼ਾਂ ਅਤੇ ਆਦੇਸ਼ਾਂ ਤੋਂ ਪੱਛਮੀ ਜ਼ਿਲ੍ਹਿਆਂ ਤੱਕ ਅੱਗੇ ਵਧਦਾ ਹਾਂ।
ਉਸੇ ਦਿਨ 21 ਜੂਨ ਨੂੰ ਆਈ ਸਟਾਲਿਨ ਨਾਲ ਕਈ ਮੀਟਿੰਗਾਂ ਹੋਈਆਂ। ਇਹ V. ਮੋਲੋਟੋਵ ਸੀ ਜਿਸ ਨੂੰ ਪਹਿਲਾਂ ਸਵੀਕਾਰ ਕੀਤਾ ਗਿਆ ਸੀ (18:27 'ਤੇ). ਪਰ 19:05 ਤੋਂ 20:15 ਤੱਕ ਉਹ ਜਲ ਸੈਨਾ ਦੇ ਪੀਪਲਜ਼ ਕਮਿਸਰ ਐਨ. ਕੁਜ਼ਨੇਤਸੋਵ ਅਤੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਐਸ. ਟਿਮੋਸ਼ੇਂਕੋ ਦੁਆਰਾ ਪ੍ਰਾਪਤ ਕੀਤੇ ਗਏ ਸਨ। ਫਿਰ, 20:50 ਤੋਂ 22:20 ਤੱਕ, ਪੀਪਲਜ਼ ਕਮਿਸਰ ਆਫ਼ ਡਿਫੈਂਸ ਐਸ. ਟਿਮੋਸ਼ੇਨਕੋ ਅਤੇ ਚੀਫ਼ ਆਫ਼ ਜਨਰਲ ਸਟਾਫ਼ ਜੀ. ਜ਼ੁਕੋਵ ਨੂੰ ਸੱਦਾ ਦਿੱਤਾ ਗਿਆ।
21 ਜੂਨ, 1941 ਲਈ ਸਟਾਲਿਨ ਦੁਆਰਾ ਸਵੀਕਾਰ ਕੀਤੇ ਗਏ ਵਿਅਕਤੀਆਂ ਦੇ ਚਿੱਠੇ ਵਿੱਚੋਂ ਕੱਢੋ:
ਪਹਿਲੀ ਟੀ. ਮੋਲੋਟੋਵ - 18.27-23.00
2. ਵੋਰੋਂਤਸੋਵ - 19.05-23.00
3. ਟੀ. ਬੇਰੀਆ - 19.05-23.00
4. ਟੀ. ਵੋਜ਼ਨੇਸੰਸਕੀ - 19.05-20.15
5. ਟੀ. ਮਲੇਨਕੋਵ - 19.05-22.20
6. ਟੀ. ਕੁਜ਼ਨੇਤਸੋਵ - 19.05-20.15
7. ਟੀ. ਟਾਈਮੋਸ਼ੈਂਕੋ - 19.05-20.15
8. ਟੀ. ਸਫੋਨੋਵ - 19.05-20.15
9. ਟੀ. ਟਿਮੋਸ਼ੈਂਕੋ - 20.50-22.20
10. ਟੀ. ਜ਼ੂਕੋਵ - 20.50-22.20
11. ਟੀ. ਬੁਡਯੋਨੀ - 20.50-22.20
12. ਟੀ. ਮੇਹਲਿਸ - 21.55-22.20
13. ਟੀ. ਬੇਰੀਆ - 22.40-23.00
ਆਖਰੀ ਬਚੇ - 23.00
ਆਈ. ਸਟਾਲਿਨ ਨਾਲ ਮੀਟਿੰਗਾਂ ਵਿੱਚ ਕੀਤੇ ਗਏ ਫੈਸਲਿਆਂ ਬਾਰੇ ਸਾਨੂੰ ਨਹੀਂ ਪਤਾ, ਪਰ ਅਜਿਹੇ ਦਸਤਾਵੇਜ਼ ਹਨ ਜੋ ਫੌਜਾਂ ਨੂੰ ਭੇਜੇ ਗਏ ਸਨ। 21-22 ਜੂਨ ਦੀ ਰਾਤ ਨੂੰ, ਨਿਰਦੇਸ਼ ਨੰਬਰ 1 (16) ਪੱਛਮੀ ਜ਼ਿਲ੍ਹਿਆਂ ਨੂੰ ਭੇਜਿਆ ਗਿਆ ਸੀ:
ਮੈਂ ਤੁਰੰਤ ਲਾਗੂ ਕਰਨ ਲਈ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਆਦੇਸ਼ ਨੂੰ ਪ੍ਰਸਾਰਿਤ ਕਰ ਰਿਹਾ ਹਾਂ:
1. ਜੂਨ 22 - 23, 1941 ਦੇ ਦੌਰਾਨ, LVO, PribOVO, ZAPOVO, KOVO, OdVO ਦੇ ਮੋਰਚਿਆਂ 'ਤੇ ਜਰਮਨਾਂ ਦੁਆਰਾ ਅਚਾਨਕ ਹਮਲਾ ਸੰਭਵ ਹੈ। ਹਮਲਾ ਭੜਕਾਊ ਕਾਰਵਾਈਆਂ ਨਾਲ ਸ਼ੁਰੂ ਹੋ ਸਕਦਾ ਹੈ।
2. ਸਾਡੀਆਂ ਫੌਜਾਂ ਦਾ ਕੰਮ ਕਿਸੇ ਵੀ ਭੜਕਾਊ ਕਾਰਵਾਈ ਦੇ ਅੱਗੇ ਝੁਕਣਾ ਨਹੀਂ ਹੈ ਜਿਸ ਨਾਲ ਵੱਡੀਆਂ ਉਲਝਣਾਂ ਪੈਦਾ ਹੋ ਸਕਦੀਆਂ ਹਨ।
ਉਸੇ ਸਮੇਂ, ਲੈਨਿਨਗ੍ਰਾਡ, ਬਾਲਟਿਕ, ਪੱਛਮੀ, ਕੀਵ ਅਤੇ ਓਡੇਸਾ ਫੌਜੀ ਜ਼ਿਲ੍ਹਿਆਂ ਦੀਆਂ ਫੌਜਾਂ ਨੂੰ ਜਰਮਨਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੇ ਸੰਭਾਵਿਤ ਅਚਾਨਕ ਹਮਲੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਹੋਣਾ ਚਾਹੀਦਾ ਹੈ।
ਆਰਡਰ ਪੂਰੀ ਲੜਾਈ ਦੀ ਤਿਆਰੀ 'ਤੇ ਜ਼ੋਰ ਦਿੰਦਾ ਹੈ। ਪਹਿਲਾਂ ਹੀ 18-19 ਜੂਨ ਨੂੰ, ਯੂਨਿਟਾਂ ਨੂੰ ਲੜਾਈ ਦੀ ਤਿਆਰੀ ਵਿੱਚ ਵਾਧਾ ਕੀਤਾ ਗਿਆ ਸੀ (ਦਸਤਾਵੇਜ਼ਾਂ ਦੇ ਅਨੁਸਾਰ, ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦਾ ਘੱਟੋ ਘੱਟ ਹਿੱਸਾ). ਇਸ ਲਈ ਪੀਪਲਜ਼ ਕਮਿਸਰੀਅਟ ਸਾਰੇ ਸਰਹੱਦੀ ਜ਼ਿਲ੍ਹਿਆਂ ਨੂੰ ਨਾ ਲਿਆਉਣ, ਸਗੋਂ ਚੌਕਸ ਰਹਿਣ ਦੀ ਹਦਾਇਤ ਕਰਦਾ ਹੈ। ਇਹ ਲੜਾਈ ਦੀ ਤਿਆਰੀ ਦੀ ਸਥਿਤੀ ਵਿੱਚ ਹੈ ਕਿ ਫੌਜਾਂ ਤੇਜ਼ੀ ਨਾਲ ਕਿਲ੍ਹੇ ਵਾਲੇ ਖੇਤਰਾਂ 'ਤੇ ਕਬਜ਼ਾ ਕਰ ਸਕਦੀਆਂ ਹਨ ਅਤੇ ਹਮਲੇ ਨੂੰ ਰੋਕਣ ਲਈ ਤਿਆਰ ਹੋ ਸਕਦੀਆਂ ਹਨ।
ZapOVO ਤੀਜੀ, ਚੌਥੀ ਅਤੇ 10ਵੀਂ ਫੌਜਾਂ (16) ਨੂੰ ਆਦੇਸ਼ ਦਿੰਦਾ ਹੈ:
a) 22 ਜੂਨ, 1941 ਦੀ ਰਾਤ ਦੇ ਦੌਰਾਨ, ਰਾਜ ਦੀ ਸਰਹੱਦ 'ਤੇ ਗੜ੍ਹੀ ਵਾਲੇ ਖੇਤਰਾਂ ਦੇ ਗੋਲੀਬਾਰੀ ਪੁਆਇੰਟਾਂ 'ਤੇ ਗੁਪਤ ਤੌਰ' ਤੇ ਕਬਜ਼ਾ ਕਰਨਾ;
b) 22 ਜੂਨ, 1941 ਦੀ ਸਵੇਰ ਤੋਂ ਪਹਿਲਾਂ, ਫੌਜੀ ਹਵਾਬਾਜ਼ੀ ਸਮੇਤ ਸਾਰੇ ਹਵਾਬਾਜ਼ੀ ਨੂੰ ਫੀਲਡ ਏਅਰਫੀਲਡਾਂ ਵਿੱਚ ਖਿਲਾਰ ਦਿਓ, ਧਿਆਨ ਨਾਲ ਇਸ ਨੂੰ ਛੁਪਾਓ;
d) ਨਿਰਧਾਰਤ ਕਰਮਚਾਰੀਆਂ ਵਿੱਚ ਵਾਧੂ ਵਾਧੇ ਦੇ ਬਿਨਾਂ ਤਿਆਰੀ ਦਾ ਮੁਕਾਬਲਾ ਕਰਨ ਲਈ ਹਵਾਈ ਰੱਖਿਆ ਲਿਆਓ। ਸ਼ਹਿਰਾਂ ਅਤੇ ਵਸਤੂਆਂ ਨੂੰ ਹਨੇਰਾ ਕਰਨ ਲਈ ਸਾਰੇ ਉਪਾਅ ਤਿਆਰ ਕਰੋ;
e) ਵਿਸ਼ੇਸ਼ ਆਦੇਸ਼ਾਂ ਤੋਂ ਬਿਨਾਂ ਕੋਈ ਹੋਰ ਗਤੀਵਿਧੀਆਂ ਨਾ ਕਰੋ।
ਨਿਰਦੇਸ਼ ਵਿੱਚ ਹੇਠਾਂ ਦਿੱਤੇ ਨੋਟ ਸ਼ਾਮਲ ਹਨ: "22 ਜੂਨ, 1941 ਨੂੰ 01:45 ਵਜੇ ਪ੍ਰਾਪਤ ਹੋਇਆ," "22 ਜੂਨ, 1941 ਨੂੰ 02:25 - 02:35 ਵਜੇ ਭੇਜਿਆ ਗਿਆ।" ਯਾਨੀ, ਡਾਇਰੈਕਟਿਵ ਨੰਬਰ 1 ZapOVO 'ਤੇ 01:45 'ਤੇ ਪਹੁੰਚਿਆ। ਫਿਰ ਉਸ ਨੂੰ ਜ਼ਿਲ੍ਹੇ ਦੀ ਫ਼ੌਜ ਵਿਚ ਭੇਜ ਦਿੱਤਾ ਗਿਆ। ਇਹ ਜਾਣਿਆ ਜਾਂਦਾ ਹੈ ਕਿ ਯੂਆਰਐਸ ਲਈ ਸਿਖਲਾਈ ਦਾ ਸਮਾਂ 45 ਮਿੰਟ ਹੈ.
ਕੋਵੋ ਨੂੰ ਵੀ ਇਹੀ ਨਿਰਦੇਸ਼ ਆਇਆ ਹੈ। M. Purkaev (KOVO ਦੇ ਸਾਬਕਾ ਚੀਫ਼ ਆਫ਼ ਸਟਾਫ) ਨੇ ਲਿਖਿਆ ਕਿ:
22 ਜੂਨ ਨੂੰ 1 ਘੰਟੇ ਤੋਂ 2 ਘੰਟੇ ਦੇ ਸਮੇਂ ਵਿੱਚ, ਜਿਲ੍ਹੇ ਦੇ ਸੈਨਿਕਾਂ ਦੇ ਕਮਾਂਡਰ ਨੂੰ ਜਨਰਲ ਸਟਾਫ ਤੋਂ ਇੱਕ ਆਦੇਸ਼ ਪ੍ਰਾਪਤ ਹੋਇਆ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਜਰਮਨਾਂ ਦੇ ਰਾਜ ਦੀ ਸਰਹੱਦ ਪਾਰ ਕਰਨ ਦੀ ਸਥਿਤੀ ਵਿੱਚ, ਫੌਜਾਂ ਨੂੰ ਪੂਰੀ ਤਰ੍ਹਾਂ ਲੜਾਕੂ ਤਿਆਰੀ 'ਤੇ ਰੱਖਿਆ ਜਾਵੇ। ਉਹਨਾਂ ਨੂੰ ਸਾਰੀਆਂ ਤਾਕਤਾਂ ਅਤੇ ਸਾਧਨਾਂ ਨਾਲ ਭਜਾਇਆ ਜਾਣਾ ਚਾਹੀਦਾ ਹੈ, ਅਤੇ ਅਗਲੇ ਹੁਕਮਾਂ ਤੱਕ ਸਰਹੱਦਾਂ ਨੂੰ ਪਾਰ ਨਹੀਂ ਕਰਨਾ ਚਾਹੀਦਾ... 26
ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦਾ ਨਿਰਦੇਸ਼ਕ ਨੰਬਰ 1 ਜਨਰਲ ਸਟਾਫ ਦੇ ਸੰਚਾਲਨ ਪ੍ਰਬੰਧਨ ਦੇ ਐਨਕ੍ਰਿਪਸ਼ਨ ਵਿਭਾਗ ਤੋਂ 22 ਜੂਨ, 1941 ਨੂੰ ਸਵੇਰੇ 00:30 ਵਜੇ ਜਨਰਲ ਸਟਾਫ ਦੇ ਸੰਚਾਰ ਕੇਂਦਰ ਨੂੰ ਭੇਜਿਆ ਗਿਆ ਸੀ।
ਇੱਕ ਸਵਾਲ ਹੈ: ਐਸ. ਟਿਮੋਸ਼ੇਂਕੋ ਨੇ ਸੈਨਿਕਾਂ ਨੂੰ ਨਿਰਦੇਸ਼ ਭੇਜਣ ਵਿੱਚ ਇੰਨਾ ਸਮਾਂ ਕਿਉਂ ਲਗਾਇਆ? ਪੀਪਲਜ਼ ਕਮਿਸਰ ਐਨ. ਕੁਜ਼ਨੇਤਸੋਵ ਦੇ ਨਾਲ ਮਿਲ ਕੇ, ਉਸਨੇ ਪਹਿਲੀ ਵਾਰ 20:15 'ਤੇ ਆਈ. ਸਟਾਲਿਨ ਨੂੰ ਛੱਡ ਦਿੱਤਾ (ਕੁਜ਼ਨੇਤਸੋਵ ਦੁਬਾਰਾ ਨਹੀਂ ਆਇਆ, ਇਹ ਮੰਨਿਆ ਜਾ ਸਕਦਾ ਹੈ ਕਿ ਫੌਜ ਅਤੇ ਨੇਵੀ ਨਾਲ ਆਮ ਫੌਜੀ ਫੈਸਲੇ 'ਤੇ ਸਹਿਮਤੀ ਸੀ)। ਦੂਜੀ ਵਾਰ S. Timoshenko G. Zhukov ਦੇ ਨਾਲ 22:20 'ਤੇ ਸਟਾਲਿਨ ਨੂੰ ਛੱਡ ਗਿਆ, ਅਤੇ ਜਨਰਲ ਸਟਾਫ ਸੰਚਾਰ ਕੇਂਦਰ ਨੂੰ 00:30 'ਤੇ ਨਿਰਦੇਸ਼ ਪ੍ਰਾਪਤ ਹੋਇਆ, ਨਿਰਦੇਸ਼ ZapOVO ਹੈੱਡਕੁਆਰਟਰ 'ਤੇ 01:45 'ਤੇ ਪਹੁੰਚਿਆ (ਸਮਾਂ ਦਾ ਅੰਤਰ ਵੱਡਾ ਹੈ)।
1. ਜੀ. ਮਲੇਨਕੋਵ, ਕੇਂਦਰੀ ਕਮੇਟੀ ਦੇ ਪਰਸੋਨਲ ਡਾਇਰੈਕਟੋਰੇਟ ਦੇ ਮੁਖੀ 2. ਬੀ. ਬੁਡਿਓਨੀ, ਹੈੱਡਕੁਆਰਟਰ ਦੇ ਰਿਜ਼ਰਵ ਆਰਮੀਜ਼ ਦੇ ਸਮੂਹ ਦੇ ਕਮਾਂਡਰ 3. ਕੇ. ਵੋਰੋਸ਼ੀਲੋਵ ਜੁਲਾਈ-ਅਗਸਤ 1941, ਉੱਤਰੀ-ਪੱਛਮੀ ਮੋਰਚੇ ਦੇ ਕਮਾਂਡਰ
ਵਾਸਤਵ ਵਿੱਚ, ਜ਼ਿਲ੍ਹਿਆਂ ਵਿੱਚ ਫੌਜਾਂ ਨੂੰ ਪੂਰੀ ਤਰ੍ਹਾਂ ਲੜਨ ਦੀ ਤਿਆਰੀ ਵਿੱਚ ਲਿਆਉਣ ਅਤੇ ਸਰਹੱਦੀ ਕਿਲਾਬੰਦੀਆਂ ਉੱਤੇ ਕਬਜ਼ਾ ਕਰਨ ਬਾਰੇ ਨਿਰਦੇਸ਼ ਨੰਬਰ 1 22 ਜੂਨ ਨੂੰ ਦੁਪਹਿਰ 1:00 ਤੋਂ 2:00 ਵਜੇ ਤੱਕ ਪ੍ਰਾਪਤ ਹੋਇਆ ਸੀ। ਜੇ ਅਸੀਂ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹਾਂ ਕਿ 18-20 ਜੂਨ ਨੂੰ ਲੜਾਈ ਦੀ ਤਿਆਰੀ ਵਿਚ ਵਾਧਾ ਹੋਇਆ ਸੀ, ਤਾਂ ਨਿਰਦੇਸ਼ ਨੰਬਰ 1 ਤਿਆਰੀ ਦੀ ਪ੍ਰਕਿਰਿਆ ਦਾ ਤਰਕਪੂਰਨ ਸਿੱਟਾ ਹੈ. ਅਤੇ ਕੰਮ ਨੂੰ ਨਿਰਦੇਸ਼ ਵਿੱਚ ਦਰਸਾਇਆ ਗਿਆ ਹੈ: "ਜਰਮਨਾਂ ਦੇ ਸੰਭਾਵਿਤ ਅਚਾਨਕ ਹਮਲੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਰਹੋ।" ਆਖ਼ਰਕਾਰ, ਪਹਿਲਾਂ ਫੌਜਾਂ, ਡੂੰਘੀਆਂ ਡਿਵੀਜ਼ਨਾਂ ਸਮੇਤ, ਰਾਜ ਦੀ ਸਰਹੱਦ 'ਤੇ ਆਪਣੇ ਨਿਰਧਾਰਤ ਖੇਤਰਾਂ ਵਿੱਚ ਵਾਪਸ ਲੈ ਲਈਆਂ ਗਈਆਂ ਸਨ, ਪਰ ਉਨ੍ਹਾਂ ਨੂੰ ਸਰਹੱਦੀ ਕਿਲਾਬੰਦੀਆਂ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹੁਣ ਆਖਰੀ ਯੁੱਧ ਤੋਂ ਪਹਿਲਾਂ ਦੇ ਨਿਰਦੇਸ਼ ਨੇ ਸਾਨੂੰ ਕਿਲੇਬੰਦੀਆਂ 'ਤੇ ਕਬਜ਼ਾ ਕਰਨ ਅਤੇ ਫੌਜੀ ਹਮਲੇ ਨੂੰ ਰੋਕਣ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਹੈ।
22 ਜੂਨ ਦੀ ਰਾਤ ਨੂੰ ਜਲ ਸੈਨਾ ਨੂੰ ਵੀ ਅਲਰਟ ਨੰਬਰ 1 'ਤੇ ਰੱਖਿਆ ਗਿਆ ਸੀ। ਮੈਂ ਤੁਹਾਨੂੰ ਯਾਦ ਦਿਵਾਉਂਦਾ ਹਾਂ ਕਿ 19 ਜੂਨ ਨੂੰ ਉਸ ਨੂੰ ਲੜਾਈ ਦੀ ਤਿਆਰੀ ਨੰਬਰ 2 'ਤੇ ਰੱਖਿਆ ਗਿਆ ਸੀ। ਫੌਜ ਅਤੇ ਜਲ ਸੈਨਾ ਵਿੱਚ ਤਿਆਰੀ ਦੀਆਂ ਕਾਰਵਾਈਆਂ ਦੀ ਇੱਕ ਖਾਸ ਸਮਕਾਲੀਤਾ ਹੈ। ਜਲ ਸੈਨਾ ਦਾ ਪੀਪਲਜ਼ ਕਮਿਸਰ ਆਪਣੀ ਪਹਿਲਕਦਮੀ 'ਤੇ ਫਲੀਟ ਨੂੰ ਪੂਰੀ ਲੜਾਈ ਦੀ ਤਿਆਰੀ 'ਤੇ ਨਹੀਂ ਲਿਆ ਸਕਿਆ, ਜਿਵੇਂ ਕਿ ਪ੍ਰਿਬੋਵੋ ਦਾ ਕਮਾਂਡਰ ਆਪਣੀ ਪਹਿਲਕਦਮੀ 'ਤੇ ਤਿਆਰੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਡਵੀਜ਼ਨਾਂ ਨੂੰ ਨਹੀਂ ਲਿਆ ਸਕਿਆ। ਇਸ ਪ੍ਰਕਿਰਿਆ ਨੂੰ ਫੌਜੀ-ਸਿਆਸੀ ਕਾਰਵਾਈਆਂ ਦੀ ਆਮ ਰੂਪਰੇਖਾ ਵਿੱਚ ਸਮਝਿਆ ਜਾ ਸਕਦਾ ਹੈ।
ਇਹ ਸਵਾਲ ਕਿ ਫੌਜੀ ਜ਼ਿਲ੍ਹਿਆਂ ਨੇ ਨਿਰਦੇਸ਼ਾਂ ਨੂੰ ਕਿਵੇਂ ਲਾਗੂ ਕੀਤਾ ਅਤੇ ਕਈ ਖੇਤਰਾਂ ਵਿੱਚ ਪੱਛਮੀ ਸਰਹੱਦੀ ਡਿਵੀਜ਼ਨਾਂ, ਤੋਪਖਾਨੇ ਅਤੇ ਹਵਾਬਾਜ਼ੀ ਦੀ ਤਿਆਰੀ ਦੀ ਡਿਗਰੀ ਖੁੱਲ੍ਹੀ ਹੈ। ਇਹ ਪਹਿਲਾਂ ਹੀ ਦਰਸਾਉਂਦਾ ਹੈ ਕਿ ਕੇਂਦਰ ਦੀਆਂ ਹਦਾਇਤਾਂ ਨੂੰ ਸਥਾਨਕ ਤੌਰ 'ਤੇ ਕਿਵੇਂ ਲਾਗੂ ਕੀਤਾ ਗਿਆ ਸੀ। ਯੁੱਧ ਤੋਂ ਬਾਅਦ, ਇਸ ਮੁੱਦੇ ਨੂੰ ਕਰਨਲ ਜਨਰਲ ਏ. ਪੋਕਰੋਵਸਕੀ (ਅਗਲਾ ਅਧਿਆਇ) ਦੇ ਕਮਿਸ਼ਨ ਦੁਆਰਾ ਚੁੱਕਿਆ ਗਿਆ ਸੀ।
ਅਤੇ ਆਖਰੀ ਦਸਤਾਵੇਜ਼ - 21 ਜੂਨ ਨੂੰ, ਜੀ ਮਲੇਨਕੋਵ ਨੇ ਮੋਰਚਿਆਂ ਦੇ ਸੰਗਠਨ ਅਤੇ ਕਮਾਂਡਰਾਂ (14) ਦੀ ਨਿਯੁਕਤੀ 'ਤੇ ਇੱਕ ਡਰਾਫਟ ਤਿਆਰ ਕੀਤਾ। ਲੜਾਈ ਅਜੇ ਸ਼ੁਰੂ ਨਹੀਂ ਹੋਈ ਹੈ, ਪਰ ਪਹਿਲਾਂ ਹੀ ਮੋਰਚੇ ਬਣਾਏ ਜਾ ਰਹੇ ਹਨ ਅਤੇ ਕਮਾਂਡਰ ਨਿਯੁਕਤ ਕੀਤੇ ਜਾ ਰਹੇ ਹਨ। ਇਹ ਇੱਕ ਖਰੜਾ ਹੈ, ਪਰ ਦਸਤਾਵੇਜ਼ ਦਾ ਸਾਰ ਇਹ ਦਰਸਾਉਂਦਾ ਹੈ ਕਿ ਰਾਜਨੀਤਿਕ ਲੀਡਰਸ਼ਿਪ ਯੁੱਧ ਦੀ ਤਿਆਰੀ ਕਰ ਰਹੀ ਸੀ। ਇਹ ਮੰਨਿਆ ਜਾ ਸਕਦਾ ਹੈ ਕਿ ਜੰਗ ਦੀਆਂ ਤਿਆਰੀਆਂ ਉੱਚ ਸਿਆਸੀ ਪੱਧਰ 'ਤੇ ਹੋ ਰਹੀਆਂ ਸਨ।
ਯੁੱਧ ਤੋਂ ਪਹਿਲਾਂ ਕੀਤੀਆਂ ਗਈਆਂ ਫੌਜੀ-ਸਿਆਸੀ ਘਟਨਾਵਾਂ ਦਾ ਕੀ ਅਰਥ ਸੀ?
ਇਹ ਜੋੜਨ ਦੇ ਯੋਗ ਹੈ ਕਿ ਸਾਰੇ ਨਿਰਦੇਸ਼ਾਂ ਅਤੇ ਆਦੇਸ਼ਾਂ ਦੁਆਰਾ ਚੱਲ ਰਿਹਾ ਲਾਲ ਧਾਗਾ "ਭੜਕਾਹਟ ਦੇ ਅੱਗੇ ਝੁਕਣਾ ਨਹੀਂ" ਹੈ ਅਤੇ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨੂੰ ਭੜਕਾਉਣਾ ਨਹੀਂ ਹੈ. ਜਰਮਨੀ ਨੂੰ ਇੱਕ "ਸ਼ੁੱਧ" ਹਮਲਾਵਰ ਵਜੋਂ ਦੁਨੀਆ ਦੇ ਸਾਹਮਣੇ ਪੇਸ਼ ਹੋਣਾ ਪਿਆ, ਅਤੇ ਯੂਐਸਐਸਆਰ ਨੂੰ ਸਹਿਯੋਗੀ ਮਿਲੇ ਅਤੇ ਹਿਟਲਰ ਵਿਰੋਧੀ ਗੱਠਜੋੜ ਵਿੱਚ ਭਾਗੀਦਾਰਾਂ ਵਿੱਚੋਂ ਇੱਕ ਬਣ ਗਿਆ। ਜੰਗ ਦੀ ਪੂਰਵ ਸੰਧਿਆ 'ਤੇ ਅੰਤਰਰਾਸ਼ਟਰੀ ਸਥਿਤੀ ਦੇ ਉਤਰਾਅ-ਚੜ੍ਹਾਅ ਅਤੇ ਜਟਿਲਤਾ ਇੱਕ ਵੱਖਰਾ ਗੰਭੀਰ ਵਿਸ਼ਾ ਹੈ।
 
5. ਯੁੱਧ ਦੇ ਪਹਿਲੇ ਦਿਨ - ਜ਼ੂਕੋਵ ਦੀ ਯੋਜਨਾ!
ਜੰਗ ਦੀ ਤਿਆਰੀ ਕੀਤੀ ਜਾ ਰਹੀ ਹੈ, ਜੀ. ਜ਼ੂਕੋਵ ਸਮੇਤ ਸਾਰੇ ਯਾਦਕਾਰ, ਨੇੜੇ ਆਉਣ ਵਾਲੇ ਯੁੱਧ ਬਾਰੇ ਗੱਲ ਕਰ ਰਹੇ ਹਨ. ਲਾਲ ਫੌਜ ਦਾ ਜਨਰਲ ਸਟਾਫ ਕਿਸ ਲਈ ਤਿਆਰੀ ਕਰ ਰਿਹਾ ਸੀ?
ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਯੂਐਸਐਸਆਰ ਦੀ ਸਰਕਾਰ ਦੁਆਰਾ ਪ੍ਰਵਾਨਿਤ ਬਲਾਂ ਦੀ ਰਣਨੀਤਕ ਤਾਇਨਾਤੀ ਦੇ ਸਿਧਾਂਤਾਂ ਦੇ ਅਨੁਸਾਰ, ਜੰਗ ਦੇ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਸੈਨਿਕਾਂ ਦੀ ਲਾਮਬੰਦੀ ਅਤੇ ਇਕਾਗਰਤਾ ਲਈ ਕਵਰ (ਰੱਖਿਆਤਮਕ ਕਾਰਵਾਈਆਂ) ਪ੍ਰਦਾਨ ਕੀਤਾ ਗਿਆ ਸੀ। ਗਤੀਸ਼ੀਲਤਾ ਅਤੇ ਇਕਾਗਰਤਾ 20-30 ਦਿਨਾਂ ਦੇ ਅੰਦਰ ਹੋਣੀ ਚਾਹੀਦੀ ਹੈ। ਇਸ ਸਮੇਂ ਦੌਰਾਨ, "ਕੁਝ ਦੁਸ਼ਮਣ ਸਫਲਤਾ" ਦੀ ਇਜਾਜ਼ਤ ਦਿੱਤੀ ਗਈ ਸੀ (ਕਮਾਂਡ ਪੋਸਟ 'ਤੇ ਕੋਵੋ ਅਤੇ ਜਨਰਲ ਸਟਾਫ ਦੇ ਵਿਚਕਾਰ ਪੱਤਰ ਵਿਹਾਰ ਤੋਂ)। ZapOVO ਲਈ 25ਵੇਂ ਦਿਨ (1) ਨੂੰ ਇੱਕ ਆਮ ਹਮਲਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਸੀ:
ਫੌਜਾਂ ਦੀ ਇਕਾਗਰਤਾ ਦੇ 20 ਦਿਨਾਂ ਦੇ ਦੌਰਾਨ ਅਤੇ ਉਹ ਹਮਲਾ ਕਰਨ ਤੋਂ ਪਹਿਲਾਂ, ਫੌਜਾਂ ਨੂੰ ਸਰਗਰਮੀ ਨਾਲ ਬਚਾਅ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਕਿਲ੍ਹੇ ਵਾਲੇ ਖੇਤਰਾਂ 'ਤੇ ਭਰੋਸਾ ਕਰਦੇ ਹੋਏ, ਸਾਡੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਬੰਦ ਕਰਨ ਅਤੇ ਜਰਮਨਾਂ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਤੋਂ ਰੋਕਣ ਲਈ.
ਬਸ਼ਰਤੇ ਕਿ ਰੇਲਵੇ ਟੌਪ ਟ੍ਰਾਂਸਪੋਰਟੇਸ਼ਨ ਯੋਜਨਾ ਦੇ ਅਨੁਸਾਰ ਪੂਰੀ ਤਰ੍ਹਾਂ ਕੰਮ ਕਰਦਾ ਹੈ, ਇੱਕ ਆਮ ਹਮਲੇ ਵਿੱਚ ਤਬਦੀਲੀ ਦਾ ਦਿਨ ਗਤੀਸ਼ੀਲਤਾ ਦੀ ਸ਼ੁਰੂਆਤ ਤੋਂ 25 ਦਿਨ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ।
ਕੀਵ ਮਿਲਟਰੀ ਡਿਸਟ੍ਰਿਕਟ ਲਈ, ਇਸਦੇ ਵੱਡੇ ਆਕਾਰ ਅਤੇ ਕਮਜ਼ੋਰ ਆਵਾਜਾਈ ਬੁਨਿਆਦੀ ਢਾਂਚੇ ਦੇ ਕਾਰਨ, ਹਮਲਾਵਰ ਗਤੀਸ਼ੀਲਤਾ ਦੀ ਸ਼ੁਰੂਆਤ ਤੋਂ 30 ਵੇਂ ਦਿਨ ਸ਼ੁਰੂ ਹੋ ਸਕਦਾ ਹੈ (1):
ਸਿੱਟੇ ਵਜੋਂ, ਦੱਖਣ-ਪੱਛਮ ਵਿੱਚ ਰੇਲਮਾਰਗਾਂ ਦੀ ਮੌਜੂਦਾ ਸਮਰੱਥਾ ਦੇ ਨਾਲ, ਮੂਹਰਲੀਆਂ ਫੌਜਾਂ ਦੇ ਮੁੱਖ ਬਲਾਂ ਦੀ ਇਕਾਗਰਤਾ ਲਾਮਬੰਦੀ ਦੀ ਸ਼ੁਰੂਆਤ ਤੋਂ 30 ਵੇਂ ਦਿਨ ਹੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਹੀ ਇੱਕ ਆਮ ਹਮਲਾ ਕਰਨਾ ਸੰਭਵ ਹੋਵੇਗਾ। ਉੱਪਰ ਦਿੱਤੇ ਕੰਮਾਂ ਨੂੰ ਹੱਲ ਕਰੋ।
ਕਵਰ, ਟੈਂਕ-ਖਤਰਨਾਕ ਦਿਸ਼ਾਵਾਂ ਵਿੱਚ ਮਾਈਨਫੀਲਡ, ਐਂਟੀ-ਟੈਂਕ ਬੈਰੀਅਰ, ਅਤੇ ਤੋਪਖਾਨੇ ਬ੍ਰਿਗੇਡਾਂ ਸਮੇਤ ਮਨੋਨੀਤ ਪਿਛਲੀਆਂ ਲਾਈਨਾਂ ਤੱਕ ਸ਼ੁਰੂਆਤੀ ਮਿਆਦ ਲਈ ਵਿਸਤ੍ਰਿਤ ਰੱਖਿਆਤਮਕ ਉਪਾਵਾਂ ਦੀ ਯੋਜਨਾ ਬਣਾਉਂਦਾ ਹੈ। ਅਤੇ ਉਸੇ ਸਮੇਂ, ਫੌਜਾਂ ਨੂੰ ਅਨੁਕੂਲ ਹਾਲਾਤਾਂ ਵਿੱਚ ਹਮਲਾ ਕਰਨ ਲਈ ਤਿਆਰ ਰਹਿਣਾ ਪਿਆ। ਪਰ ਲਾਮਬੰਦੀ ਤੋਂ ਬਾਅਦ ਇੱਕ ਆਮ ਹਮਲਾ ਸੰਭਵ ਹੈ। 30ਵੇਂ ਦਿਨ ਕੋਵੋ ਲਈ।
ਕੇ.ਰੋਕੋਸੋਵਸਕੀ (9ਵੀਂ ਮਕੈਨਾਈਜ਼ਡ ਕੋਰ ਦਾ ਸਾਬਕਾ ਕਮਾਂਡਰ, ਕੋਵੋ ਵਿੱਚ ਤਾਇਨਾਤ) ਜਰਮਨ ਹਮਲੇ ਤੋਂ ਪਹਿਲਾਂ ਦੀ ਸਥਿਤੀ ਦਾ ਵਰਣਨ ਕਰਦਾ ਹੈ:
ਪੋਲੈਂਡ ਅਤੇ ਫਰਾਂਸ ਵਿੱਚ ਜਰਮਨ ਫੌਜਾਂ ਦੀਆਂ ਕਾਰਵਾਈਆਂ ਦੀ ਪ੍ਰਕਿਰਤੀ ਦਾ ਧਿਆਨ ਨਾਲ ਅਧਿਐਨ ਕਰਨ ਤੋਂ ਬਾਅਦ, ਮੈਂ ਇਹ ਨਹੀਂ ਸਮਝ ਸਕਿਆ: ਜਰਮਨਾਂ ਦੁਆਰਾ ਹਮਲੇ ਦੀ ਸਥਿਤੀ ਵਿੱਚ ਇਸ ਸਥਿਤੀ ਵਿੱਚ ਸਾਡੀ ਫੌਜਾਂ ਲਈ ਕਾਰਵਾਈ ਦੀ ਯੋਜਨਾ ਕੀ ਹੈ? ਅਗਾਂਹਵਧੂ ਏਅਰਫੀਲਡਾਂ 'ਤੇ ਸਾਡੇ ਹਵਾਬਾਜ਼ੀ ਦੀ ਇਕਾਗਰਤਾ ਅਤੇ ਫਰੰਟ ਲਾਈਨ ਵਿਚ ਕੇਂਦਰੀ ਮਹੱਤਵਪੂਰਨ ਵੇਅਰਹਾਊਸਾਂ ਦੀ ਸਥਿਤੀ ਦੇ ਆਧਾਰ 'ਤੇ, ਇਹ ਅੱਗੇ ਵਧਣ ਦੀ ਤਿਆਰੀ ਵਾਂਗ ਜਾਪਦਾ ਸੀ, ਅਤੇ ਸੈਨਿਕਾਂ ਦੀ ਸਥਿਤੀ ਅਤੇ ਸੈਨਿਕਾਂ ਵਿਚ ਕੀਤੀਆਂ ਗਈਆਂ ਗਤੀਵਿਧੀਆਂ ਇਸ ਨਾਲ ਮੇਲ ਨਹੀਂ ਖਾਂਦੀਆਂ ਸਨ।
ਇੱਥੋਂ ਤੱਕ ਕਿ ਜਦੋਂ ਜਰਮਨਾਂ ਨੇ ਆਪਣੀਆਂ ਫੌਜਾਂ ਨੂੰ ਸਾਡੀ ਸਰਹੱਦ ਦੇ ਨੇੜੇ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੂੰ ਪੱਛਮ ਤੋਂ ਤਬਦੀਲ ਕਰ ਦਿੱਤਾ, ਜਿਸ ਬਾਰੇ ਜਨਰਲ ਸਟਾਫ ਅਤੇ ਕੋਵੋ ਕਮਾਂਡ ਅਣਜਾਣ ਨਹੀਂ ਹੋ ਸਕਦੀ ਸੀ, ਸਾਡੇ ਵਿੱਚ ਕੋਈ ਤਬਦੀਲੀ ਨਹੀਂ ਆਈ। ਜ਼ਿਲੇ ਦੀਆਂ ਫੌਜਾਂ 'ਤੇ ਅਮਿੱਟ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ। ਇਹ ਸੱਚ ਹੈ ਕਿ ਸੀਨੀਅਰ ਕਮਾਂਡ ਸਟਾਫ਼ ਵਿੱਚ ਇਹ ਉਦਾਸੀ ਸਾਂਝੀ ਨਹੀਂ ਸੀ। ਸਾਡਾ ਵਿਚਾਰ ਸੀ ਕਿ ਅਸੀਂ ਜੰਗ ਦੀ ਪੂਰਵ ਸੰਧਿਆ 'ਤੇ ਸੀ. ਹਵਾ ਵਿਚ ਜੰਗ ਦੀ ਗੰਧ ਸੀ, ਅਤੇ ਸਿਰਫ ਅੰਨ੍ਹੇ ਅਤੇ ਬੋਲ਼ਿਆਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਜਾਂ ਧਿਆਨ ਦੇਣਾ ਨਹੀਂ ਚਾਹੁੰਦੇ ਸਨ ...
ਕਿਸੇ ਵੀ ਸਥਿਤੀ ਵਿੱਚ, ਜੇ ਕੋਈ ਯੋਜਨਾ ਸੀ, ਤਾਂ ਇਹ ਸਪੱਸ਼ਟ ਤੌਰ 'ਤੇ ਯੁੱਧ ਦੀ ਸ਼ੁਰੂਆਤ ਵਿੱਚ ਪੈਦਾ ਹੋਈ ਸਥਿਤੀ ਨਾਲ ਮੇਲ ਨਹੀਂ ਖਾਂਦੀ ਸੀ, ਜਿਸ ਦੇ ਨਤੀਜੇ ਵਜੋਂ ਯੁੱਧ ਦੇ ਸ਼ੁਰੂਆਤੀ ਦੌਰ ਵਿੱਚ ਸਾਡੀਆਂ ਫੌਜਾਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 27
ਕੇ. ਰੋਕੋਸੋਵਸਕੀ ਨੇ ਅੱਗੇ ਵਧਣ ਲਈ ਫੌਜ ਦੀ ਤਿਆਰੀ ਬਾਰੇ ਗੱਲ ਕੀਤੀ। ਇਹ ਇੱਕ ਯੋਜਨਾਬੱਧ ਬਚਾਅ ਨਾਲੋਂ ਇੱਕ ਵਿਰੋਧੀ-ਹੜਤਾਲ ਦੀ ਰਣਨੀਤੀ ਹੈ।
ਮੁੱਖ ਫੌਜੀ ਯੋਜਨਾ ਕਿਵੇਂ ਲਾਗੂ ਕੀਤੀ ਗਈ ਸੀ? ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਪਹਿਲੇ ਨਿਰਦੇਸ਼ ਇਹ ਦਿਖਾ ਸਕਦੇ ਹਨ। ਯੁੱਧ ਦੇ ਸ਼ੁਰੂਆਤੀ ਪਲਾਂ 'ਤੇ, ਜਰਮਨ ਝਟਕੇ ਦੀ ਪੂਰੀ ਤਾਕਤ ਅਤੇ ਇਸਦੇ ਭਵਿੱਖ ਦੇ ਨਤੀਜਿਆਂ ਨੂੰ ਨਾ ਜਾਣਦੇ ਹੋਏ, ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਨੇ ਯੁੱਧ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਮਝ ਲਿਆ। ਇਸ ਤੋਂ ਇਲਾਵਾ ਮੇਨ ਕਮਾਂਡ ਦਾ ਹੈੱਡਕੁਆਰਟਰ 24 ਜੂਨ ਨੂੰ ਹੀ ਬਣਾਇਆ ਗਿਆ ਹੈ। ਅਤੇ ਸਟੇਟ ਡਿਫੈਂਸ ਕਮੇਟੀ (ਜੀ.ਕੇ.ਓ.) ਦਾ ਆਯੋਜਨ 30 ਜੂਨ ਨੂੰ ਕੀਤਾ ਗਿਆ ਸੀ, ਜਦੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ। ਜਰਮਨ ਹਮਲੇ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ, ਦਸਤਾਵੇਜ਼ਾਂ ਦੁਆਰਾ ਨਿਰਣਾ ਕਰਦੇ ਹੋਏ, ਫੌਜੀ ਅਤੇ ਸਿਆਸਤਦਾਨ ਦੋਵੇਂ ਇਸ ਲਈ ਤਿਆਰੀ ਕਰ ਰਹੇ ਸਨ। ਯਾਨੀ ਸਥਿਤੀ ਗੰਭੀਰ, ਪਰ ਆਮ ਸੀ। ਅਤੇ ਉਸ ਸਮੇਂ ਕਿਸੇ ਨੇ ਵੀ ਫੌਜ ਨੂੰ ਕੰਮ ਕਰਨ ਤੋਂ ਰੋਕਿਆ।
ਜਰਮਨੀ ਦੇ ਨਾਲ USSR ਦੇ ਹਥਿਆਰਬੰਦ ਸੰਘਰਸ਼ ਦੀ ਅਗਵਾਈ
ਹਮਲੇ ਤੋਂ ਤੁਰੰਤ ਬਾਅਦ, ਪੱਛਮੀ ਜ਼ਿਲ੍ਹਿਆਂ ਨੂੰ 22 ਜੂਨ ਨੂੰ 7:15 'ਤੇ ਭੇਜੇ ਗਏ ਨਿਰਦੇਸ਼ ਨੰਬਰ 2 ਪ੍ਰਾਪਤ ਹੋਏ, ਜਿਸ ਦਾ ਹੁਕਮ ਸੀ (17):
1. ਫ਼ੌਜਾਂ, ਆਪਣੀ ਪੂਰੀ ਤਾਕਤ ਅਤੇ ਸਾਧਨਾਂ ਨਾਲ, ਦੁਸ਼ਮਣ ਫ਼ੌਜਾਂ 'ਤੇ ਹਮਲਾ ਕਰਦੀਆਂ ਹਨ ਅਤੇ ਉਹਨਾਂ ਨੂੰ ਉਹਨਾਂ ਖੇਤਰਾਂ ਵਿੱਚ ਤਬਾਹ ਕਰਦੀਆਂ ਹਨ ਜਿੱਥੇ ਉਹਨਾਂ ਨੇ ਸੋਵੀਅਤ ਸਰਹੱਦ ਦੀ ਉਲੰਘਣਾ ਕੀਤੀ ਸੀ।
2. ਦੁਸ਼ਮਣ ਦੇ ਜਹਾਜ਼ਾਂ ਦੇ ਸੰਘਣਤਾ ਵਾਲੇ ਖੇਤਰਾਂ ਅਤੇ ਉਹਨਾਂ ਦੀਆਂ ਜ਼ਮੀਨੀ ਫੌਜਾਂ ਦੇ ਸਮੂਹ ਨੂੰ ਸਥਾਪਤ ਕਰਨ ਲਈ ਖੋਜ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਨਾ।
ਬੰਬਾਰ ਅਤੇ ਹਮਲਾ ਕਰਨ ਵਾਲੇ ਹਵਾਈ ਜਹਾਜ਼ਾਂ ਤੋਂ ਸ਼ਕਤੀਸ਼ਾਲੀ ਹਮਲਿਆਂ ਦੀ ਵਰਤੋਂ ਕਰਦੇ ਹੋਏ, ਦੁਸ਼ਮਣ ਦੇ ਹਵਾਈ ਖੇਤਰਾਂ ਅਤੇ ਉਸ ਦੀਆਂ ਜ਼ਮੀਨੀ ਫੌਜਾਂ ਦੇ ਬੰਬ ਸਮੂਹਾਂ 'ਤੇ ਜਹਾਜ਼ਾਂ ਨੂੰ ਨਸ਼ਟ ਕਰੋ।
ਜਰਮਨ ਖੇਤਰ 'ਤੇ 100-150 ਕਿਲੋਮੀਟਰ ਦੀ ਡੂੰਘਾਈ ਤੱਕ ਹਵਾਈ ਹਮਲੇ ਕੀਤੇ ਜਾਣੇ ਚਾਹੀਦੇ ਹਨ।
ਬੰਬ ਕੋਏਨਿਗਸਬਰਗ ਅਤੇ ਮੇਮੇਲ।
ਵਿਸ਼ੇਸ਼ ਨਿਰਦੇਸ਼ਾਂ ਤੱਕ ਫਿਨਲੈਂਡ ਅਤੇ ਰੋਮਾਨੀਆ ਦੇ ਖੇਤਰ 'ਤੇ ਛਾਪੇਮਾਰੀ ਨਾ ਕਰੋ।
ਪੀਪਲਜ਼ ਕਮਿਸਰੀਏਟ ਨੇ ਸਭ ਤੋਂ ਪਹਿਲਾਂ ਹਮਲਾਵਰ ਦੁਸ਼ਮਣ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ। ਅਗਲਾ, ਆਰਡਰ ਵਿੱਚ ਹਵਾਬਾਜ਼ੀ ਸ਼ਾਮਲ ਹੋਵੇਗੀ, ਜੋ ਕਿ 100-150 ਕਿਲੋਮੀਟਰ ਤੱਕ ਦੇ ਖੇਤਰ ਵਿੱਚ ਡੂੰਘੇ ਇਸਦੀਆਂ ਫੌਜਾਂ ਦੇ ਇਕੱਠੇ ਹੋਣ 'ਤੇ, ਦੁਸ਼ਮਣ ਦੀ ਹਵਾਬਾਜ਼ੀ 'ਤੇ ਹਮਲਾ ਕਰਨਾ ਚਾਹੀਦਾ ਹੈ।
ਪਹਿਲਾਂ ਹੀ 22 ਜੂਨ ਦੀ ਸ਼ਾਮ ਨੂੰ 21:15 'ਤੇ, ਜ਼ਿਲ੍ਹਿਆਂ (ਹੁਣ ਨਾਮ ਬਦਲ ਕੇ ਮੋਰਚਿਆਂ) ਨੂੰ ਨਿਰਦੇਸ਼ ਨੰਬਰ 3 ਭੇਜਿਆ ਗਿਆ ਸੀ। ਨਿਰਦੇਸ਼ਕ ਨੇ 23-24 ਜੂਨ (25) ਲਈ ਸੈਨਿਕਾਂ ਲਈ ਕਾਰਜ ਨਿਰਧਾਰਤ ਕੀਤੇ ਹਨ:
a) ਉੱਤਰੀ-ਪੱਛਮੀ ਅਤੇ ਪੱਛਮੀ ਮੋਰਚਿਆਂ ਦੀਆਂ ਫੌਜਾਂ ਦੁਆਰਾ ਕੇਂਦਰਿਤ ਕੇਂਦ੍ਰਿਤ ਹਮਲੇ ਦੇ ਨਾਲ, ਦੁਸ਼ਮਣ ਦੇ ਸੁਵਾਲਕੀ ਸਮੂਹ ਨੂੰ ਘੇਰ ਕੇ ਨਸ਼ਟ ਕਰਨਾ ਅਤੇ 24 ਜੂਨ ਦੇ ਅੰਤ ਤੱਕ ਸੁਵਾਲਕੀ ਖੇਤਰ 'ਤੇ ਕਬਜ਼ਾ ਕਰਨਾ;
b) ਮਸ਼ੀਨੀ ਕੋਰਪਸ ਦੇ ਸ਼ਕਤੀਸ਼ਾਲੀ ਕੇਂਦਰਿਤ ਹਮਲੇ ਦੇ ਨਾਲ, ਦੱਖਣ-ਪੱਛਮੀ ਮੋਰਚੇ ਦੇ ਸਾਰੇ ਹਵਾਬਾਜ਼ੀ ਅਤੇ 5 ਅਤੇ 6A ਦੇ ਹੋਰ ਸੈਨਿਕਾਂ, ਵਲਾਦੀਮੀਰ-ਵੋਲਿਨਸਕੀ, ਬ੍ਰੋਡੀ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਦੁਸ਼ਮਣ ਸਮੂਹ ਨੂੰ ਘੇਰਦੇ ਅਤੇ ਨਸ਼ਟ ਕਰ ਦਿੰਦੇ ਹਨ। 24 ਜੂਨ ਦੇ ਅੰਤ ਤੱਕ, ਲੁਬਲਿਨ ਖੇਤਰ 'ਤੇ ਕਬਜ਼ਾ ਕਰੋ।
ਇਸਦੇ ਲਈ ਇਹ ਹੁਕਮ ਦਿੱਤਾ ਗਿਆ ਸੀ (25):
b) ਉੱਤਰੀ-ਪੱਛਮੀ ਮੋਰਚੇ ਦੀਆਂ ਫ਼ੌਜਾਂ, ਬਾਲਟਿਕ ਸਾਗਰ ਦੇ ਤੱਟ ਨੂੰ ਮਜ਼ਬੂਤੀ ਨਾਲ ਫੜ ਕੇ, ਦੁਸ਼ਮਣ ਦੇ ਸੁਵਾਲਕੀ ਸਮੂਹ ਦੇ ਪਿਛਲੇ ਪਾਸੇ ਅਤੇ ਪਿਛਲੇ ਹਿੱਸੇ ਤੱਕ ਕੌਨਸ ਖੇਤਰ ਤੋਂ ਇੱਕ ਸ਼ਕਤੀਸ਼ਾਲੀ ਜਵਾਬੀ ਹਮਲਾ ਕਰਦੀਆਂ ਹਨ, ਪੱਛਮੀ ਮੋਰਚੇ ਦੇ ਸਹਿਯੋਗ ਨਾਲ ਇਸਨੂੰ ਤਬਾਹ ਕਰਦੀਆਂ ਹਨ ਅਤੇ ਅੰਤ ਤੱਕ 24 ਜੂਨ ਨੂੰ, ਸੁਵਾਲਕੀ ਖੇਤਰ ਉੱਤੇ ਕਬਜ਼ਾ ਕਰ ਲਿਆ।
c) ਪੱਛਮੀ ਮੋਰਚੇ ਦੀਆਂ ਫੌਜਾਂ, ਵਾਰਸਾ ਦੀ ਦਿਸ਼ਾ ਵਿੱਚ ਦੁਸ਼ਮਣ ਨੂੰ ਰੋਕ ਕੇ, ਸੁਵਾਲਕੀ ਦੁਸ਼ਮਣ ਸਮੂਹ ਦੇ ਪਿਛਲੇ ਪਾਸੇ ਅਤੇ ਪਿਛਲੇ ਪਾਸੇ ਘੱਟੋ-ਘੱਟ ਦੋ ਮਸ਼ੀਨੀ ਕੋਰ ਅਤੇ ਫਰੰਟ ਐਵੀਏਸ਼ਨ ਦੀਆਂ ਫੌਜਾਂ ਨਾਲ ਇੱਕ ਸ਼ਕਤੀਸ਼ਾਲੀ ਜਵਾਬੀ ਹਮਲਾ ਕਰਦੀਆਂ ਹਨ, ਇਸ ਨੂੰ ਮਿਲ ਕੇ ਤਬਾਹ ਕਰ ਦਿੰਦੀਆਂ ਹਨ। ਉੱਤਰ-ਪੱਛਮੀ ਮੋਰਚਾ ਅਤੇ, 24 ਜੂਨ ਦੇ ਅੰਤ ਤੱਕ, ਸੁਵਾਲਕੀ ਖੇਤਰ 'ਤੇ ਕਬਜ਼ਾ ਕਰ ਲਿਆ।
d) ਦੱਖਣ-ਪੱਛਮੀ ਮੋਰਚੇ ਦੀਆਂ ਫੌਜਾਂ, ਹੰਗਰੀ ਦੇ ਨਾਲ ਰਾਜ ਦੀ ਸਰਹੱਦ ਨੂੰ ਮਜ਼ਬੂਤੀ ਨਾਲ ਫੜੀ ਰੱਖਦੀਆਂ ਹਨ, 5 ਅਤੇ 6 ਏ ਦੀਆਂ ਫੌਜਾਂ ਨਾਲ ਲੁਬਲਿਨ ਦੀ ਆਮ ਦਿਸ਼ਾ ਵਿੱਚ ਕੇਂਦਰਿਤ ਹਮਲਿਆਂ ਦੇ ਨਾਲ, ਘੱਟੋ ਘੱਟ ਪੰਜ ਮਸ਼ੀਨੀ ਕੋਰ ਅਤੇ ਸਾਰੇ ਫਰੰਟ ਏਵੀਏਸ਼ਨ, ਦੁਸ਼ਮਣ ਸਮੂਹ ਨੂੰ ਘੇਰਾ ਪਾ ਕੇ ਨਸ਼ਟ ਕਰ ਦਿੰਦੀਆਂ ਹਨ। ਵਲਾਦੀਮੀਰ-ਵੋਲਿਨਸਕੀ, ਕ੍ਰਿਸਟੀਨੋਪੋਲ ਮੋਰਚੇ 'ਤੇ ਅੱਗੇ ਵਧਦੇ ਹੋਏ, 26 ਜੂਨ ਦੇ ਅੰਤ ਤੱਕ, ਲੁਬਲਿਨ ਖੇਤਰ 'ਤੇ ਕਬਜ਼ਾ ਕਰ ਲਿਆ। ਕ੍ਰਾਕੋ ਦਿਸ਼ਾ ਤੋਂ ਆਪਣੇ ਲਈ ਸੁਰੱਖਿਅਤ ਢੰਗ ਨਾਲ ਪ੍ਰਦਾਨ ਕਰੋ।
ਭਾਵ, ਪੂਰੀ ਫਰੰਟ ਲਾਈਨ ਦੇ ਨਾਲ ਇੱਕ ਹਮਲੇ ਦੀ ਯੋਜਨਾ ਬਣਾਈ ਗਈ ਸੀ। ਅਜਿਹੇ ਆਉਣ ਵਾਲੇ ਅਪਮਾਨਜਨਕ ਓਪਰੇਸ਼ਨਾਂ ਲਈ, ਕੇ. ਰੋਕੋਸੋਵਸਕੀ ਦੇ ਅਨੁਸਾਰ, ਸਰਹੱਦ ਦੇ ਨੇੜੇ ਏਅਰਫੀਲਡਾਂ ਨੂੰ ਕੇਂਦਰਿਤ ਕਰਨਾ, ਮਸ਼ੀਨੀ ਕੋਰ ਨੂੰ ਖਿੱਚਣਾ ਅਤੇ ਛਾਲ ਮਾਰਨ ਲਈ ਤਿਆਰ ਕਰਨਾ ਜ਼ਰੂਰੀ ਸੀ। ਪਰ ਇਸ ਦੇ ਨਾਲ ਹੀ ਫੌਜ ਨੂੰ ਪੂਰੀ ਤਰ੍ਹਾਂ ਲਾਮਬੰਦ ਨਹੀਂ ਕੀਤਾ ਗਿਆ ਸੀ। ਅਤੇ ਫਰੰਟ ਲਾਈਨ ਸੈਨਿਕਾਂ ਦੀ ਸਥਿਤੀ ਉਹਨਾਂ ਨੂੰ ਹਰ ਸੰਭਵ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਇੱਕ ਮੁਸ਼ਕਲ ਸਥਿਤੀ ਵਿੱਚ ਪਾਉਂਦੀ ਹੈ.
ਨਿਰਦੇਸ਼ ਨੰਬਰ 2 ਅਤੇ ਨੰਬਰ 3 'ਤੇ ਜੀ. ਜ਼ੂਕੋਵ ਅਤੇ ਐਸ. ਟਿਮੋਸ਼ੇਨਕੋ ਦੁਆਰਾ ਹਸਤਾਖਰ ਕੀਤੇ ਗਏ ਸਨ। ਬਾਅਦ ਵਿੱਚ, ਜੀ. ਜ਼ੂਕੋਵ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਕਿ ਉਸਨੂੰ ਨਿਰਦੇਸ਼ਾਂ (ਕੌਣ ਅਤੇ ਕਿਉਂ?) 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਪਰ ਮੈਂ ਇੱਕ ਵਾਰ ਫਿਰ ਦੁਹਰਾਉਂਦਾ ਹਾਂ, ਇਹ ਸਮਝਣਾ ਜ਼ਰੂਰੀ ਹੈ ਕਿ ਪਹਿਲੇ ਘੰਟਿਆਂ ਅਤੇ ਦਿਨਾਂ ਵਿੱਚ ਪੀਪਲਜ਼ ਕਮਿਸਰੀਏਟ ਨੇ ਸੁਤੰਤਰ ਤੌਰ 'ਤੇ ਕੰਮ ਕੀਤਾ। ਫੌਜ ਦੀਆਂ ਗਤੀਵਿਧੀਆਂ ਉੱਤੇ ਨਿਯੰਤਰਣ ਬਾਅਦ ਵਿੱਚ ਪੇਸ਼ ਕੀਤਾ ਗਿਆ ਸੀ। ਤੁਹਾਨੂੰ ਫੌਜੀ ਯਾਦਾਂ ਅਤੇ ਯਾਦਾਂ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ. ਅਕਸਰ ਉਹਨਾਂ ਦੇ ਲੇਖਕ ਉਹਨਾਂ ਦੀਆਂ ਕਾਰਵਾਈਆਂ ਅਤੇ ਫੈਸਲਿਆਂ ਨੂੰ ਜਾਇਜ਼ ਠਹਿਰਾਉਣ ਅਤੇ ਮੁੜ ਛੂਹਣ ਦੀ ਕੋਸ਼ਿਸ਼ ਕਰਦੇ ਹਨ।
ਮੋਰਚਿਆਂ ਨੂੰ ਭੇਜੇ ਗਏ ਅਪਮਾਨਜਨਕ ਨਿਰਦੇਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ, ਫੌਜਾਂ ਨਾਲ ਸੰਚਾਰ ਟੁੱਟ ਗਿਆ, ਮੋਰਚਿਆਂ ਨੂੰ ਖੁਦ ਨਹੀਂ ਪਤਾ ਸੀ ਕਿ ਫੌਜਾਂ ਨਾਲ ਕੀ ਹੋ ਰਿਹਾ ਹੈ, ਫੌਜਾਂ ਨੂੰ ਪਤਾ ਨਹੀਂ ਸੀ ਕਿ ਡਿਵੀਜ਼ਨਾਂ ਨਾਲ ਕੀ ਹੋ ਰਿਹਾ ਹੈ - ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। .
ਅੱਜ ਅਸੀਂ ਜਨਰਲ ਸਟਾਫ ਦੀਆਂ ਕਾਰਵਾਈਆਂ ਬਾਰੇ ਖੰਡਿਤ ਜਾਣਕਾਰੀ ਤੋਂ ਨਿਰਣਾ ਕਰ ਸਕਦੇ ਹਾਂ. ਨਿਰਦੇਸ਼ ਨੰ. 2 ਅਤੇ ਨੰ. 3 ਇਸ ਗੱਲ ਦਾ ਸ਼ਾਨਦਾਰ ਸਬੂਤ ਸਨ। ਰੈੱਡ ਆਰਮੀ ਦੇ ਚੀਫ਼ ਆਫ਼ ਜਨਰਲ ਸਟਾਫ਼ ਜੀ. ਜ਼ੂਕੋਵ ਅਤੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਐਸ. ਟਿਮੋਸ਼ੇਨਕੋ ਦੀਆਂ ਕਾਰਵਾਈਆਂ ਮੁੱਖ ਫ਼ੌਜੀ ਯੋਜਨਾ ਨਾਲ ਕਿਸ ਹੱਦ ਤੱਕ ਮੇਲ ਖਾਂਦੀਆਂ ਸਨ? ਜਾਂ ਕੀ ਜਨਰਲ ਸਟਾਫ ਨੇ ਜੰਗ ਦੇ ਪਹਿਲੇ ਦਿਨ ਪੂਰੀ ਫਰੰਟ ਲਾਈਨ ਦੇ ਨਾਲ ਹਮਲਾ ਕਰਨ ਦਾ ਹੁਕਮ ਦਿੰਦੇ ਹੋਏ ਆਪਣੀ ਹੀ ਕਿਸੇ ਕਿਸਮ ਦੀ ਯੋਜਨਾ ਅਨੁਸਾਰ ਕੰਮ ਕੀਤਾ ਸੀ?
ਇਨ੍ਹਾਂ ਮੁੱਦਿਆਂ ਦਾ ਵਿਸਥਾਰਪੂਰਵਕ ਅਧਿਐਨ ਕਰਨ ਦੀ ਲੋੜ ਹੈ।
 
ਅਧਿਆਇ 2. ਜਨਰਲ ਪੋਕਰੋਵਸਕੀ ਦਾ ਕਮਿਸ਼ਨ
 
ਦੂਸਰਾ ਵਿਸ਼ਵ ਯੁੱਧ, ਇੱਕ ਵੱਡੀ ਤ੍ਰਾਸਦੀ ਹੋਣ ਦੇ ਨਾਲ-ਨਾਲ, ਇੱਕ ਵਿਸ਼ਾਲ ਇਤਿਹਾਸਕ ਅਨੁਭਵ ਵੀ ਹੈ, ਜਿਸ ਵਿੱਚ ਨਾ ਸਿਰਫ਼ ਇੱਕ ਫੌਜੀ ਹਿੱਸੇ (ਹਥਿਆਰ, ਰਣਨੀਤੀ ਅਤੇ ਰਣਨੀਤੀਆਂ) ਸ਼ਾਮਲ ਹਨ, ਸਗੋਂ ਦਵਾਈ, ਸੱਭਿਆਚਾਰ, ਨਵੀਆਂ ਤਕਨੀਕਾਂ ਅਤੇ ਸਮਾਜਿਕ ਤਬਦੀਲੀਆਂ ਵੀ ਸ਼ਾਮਲ ਹਨ। ਜੰਗ ਇਹਨਾਂ ਵਿੱਚੋਂ ਹਰੇਕ ਪਹਿਲੂ ਨੂੰ ਕਈ ਬਿੰਦੂਆਂ ਵਿੱਚ ਅੱਗੇ ਵਧਾਇਆ ਜਾ ਸਕਦਾ ਹੈ। ਦੂਜੇ ਵਿਸ਼ਵ ਯੁੱਧ ਦਾ ਅਧਿਐਨ ਕਰਨ ਦੀ ਮਹੱਤਤਾ ਨਾ ਸਿਰਫ ਪ੍ਰਚਾਰ ਦੀ ਲੋੜ ਦੁਆਰਾ, ਸਗੋਂ ਫੌਜੀ ਘਟਨਾਵਾਂ, ਹਾਰ ਅਤੇ ਸਫਲਤਾ ਦੇ ਕਾਰਨਾਂ ਦੇ ਗੰਭੀਰ ਵਿਗਿਆਨਕ ਅਧਿਐਨ ਦੀ ਜ਼ਰੂਰਤ ਦੁਆਰਾ ਵੀ ਨਿਰਧਾਰਤ ਕੀਤੀ ਜਾਂਦੀ ਹੈ, ਜੋ ਤੱਥਾਂ ਦੀ ਸਮੱਗਰੀ ਦੀ ਇੱਕ ਉਦੇਸ਼ ਸੂਚੀ 'ਤੇ ਅਧਾਰਤ ਹੈ।
ਇਹ ਸੋਚਣਾ ਗਲਤ ਹੋਵੇਗਾ ਕਿ ਫੌਜੀ ਇਤਿਹਾਸਕਾਰਾਂ ਨੇ 1941-1945 ਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ। ਪਰ ਇਹ ਵਿਸ਼ਲੇਸ਼ਣਾਤਮਕ ਕੰਮ, ਪ੍ਰਚਾਰ ਦੀਆਂ ਗਤੀਵਿਧੀਆਂ ਦੇ ਉਲਟ, ਇੱਕ ਬੰਦ ਸੁਭਾਅ ਦਾ ਸੀ। ਅਤੇ ਇਸ ਦਿਸ਼ਾ ਵਿੱਚ ਕੰਮ ਕੁਝ ਲੰਬੇ ਸਮੇਂ ਬਾਅਦ ਹੀ ਆਮ ਲੋਕਾਂ ਲਈ ਉਪਲਬਧ ਹੁੰਦਾ ਹੈ।
ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਤੁਰੰਤ ਬਾਅਦ, ਹਰੇਕ ਜੇਤੂ ਦੇਸ਼ ਨੇ ਪ੍ਰਾਪਤ ਕੀਤੇ ਨਵੇਂ ਫੌਜੀ ਤਜ਼ਰਬੇ ਨੂੰ ਆਮ ਬਣਾਉਣ ਲਈ ਕੰਮ ਸ਼ੁਰੂ ਕੀਤਾ। ਯੁੱਧ ਤੋਂ ਬਾਅਦ ਦੇ ਹਥਿਆਰਬੰਦ ਬਲਾਂ ਦੇ ਸੰਗਠਨ ਲਈ ਹੱਲ ਦੀ ਲੋੜ ਸੀ ਜੋ ਨਵੀਆਂ ਹਕੀਕਤਾਂ ਨੂੰ ਪੂਰਾ ਕਰਨਗੇ। ਅਤੇ ਇਸਦੇ ਲਈ ਫੌਜੀ ਕਾਰਵਾਈਆਂ ਦਾ ਵਿਸਥਾਰ ਵਿੱਚ ਵਰਣਨ ਕਰਨਾ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ।
ਇਸ ਲਈ, ਖਾਸ ਤੌਰ 'ਤੇ, ਪਹਿਲਾਂ ਹੀ 1946-1947 ਵਿੱਚ. ਅਮਰੀਕੀ ਕਮਾਂਡ ਨੇ ਅਮਰੀਕੀ ਹਥਿਆਰਬੰਦ ਸੈਨਾਵਾਂ ਦੇ ਹੈੱਡਕੁਆਰਟਰ ਦੇ ਫੌਜੀ ਇਤਿਹਾਸ ਵਿਭਾਗ ਵਿੱਚ ਕੰਮ ਕਰਨ ਲਈ ਫੜੇ ਗਏ ਜਰਮਨ ਜਨਰਲਾਂ ਅਤੇ ਅਫਸਰਾਂ (ਏ. ਕੇਸੇਲਰਿੰਗ, ਓ. ਸਕੋਰਜ਼ੇਨੀ, ਐਚ. ਮੈਨਟੇਲਫੇਨ ਅਤੇ ਹੋਰ) ਦੇ ਇੱਕ ਵੱਡੇ ਸਮੂਹ ਨੂੰ ਆਕਰਸ਼ਿਤ ਕੀਤਾ। ਜਰਮਨ ਜਨਰਲਾਂ ਦੇ ਕੰਮ ਦੇ ਪ੍ਰਬੰਧਕਾਂ ਵਿੱਚੋਂ ਇੱਕ ਜਰਮਨ ਜਨਰਲ ਸਟਾਫ ਦਾ ਸਾਬਕਾ ਮੁਖੀ ਐਫ. ਹੈਲਡਰ ਸੀ, ਜੋ 1950 ਤੋਂ 1959 ਤੱਕ ਸੀ। ਅਮਰੀਕੀ ਫੌਜ ਦੇ ਇਤਿਹਾਸਕ ਵਿਭਾਗ ਵਿੱਚ ਕੰਮ ਕੀਤਾ।
ਆਮ ਤੌਰ 'ਤੇ, ਦੂਜੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਦਾ ਵਰਣਨ ਕਰਨ ਲਈ ਜ਼ਿਆਦਾਤਰ ਦੇਸ਼ਾਂ ਵਿੱਚ ਫੌਜੀ ਮਾਹਰਾਂ ਦਾ ਮੁੱਖ ਕੰਮ 1940 ਦੇ ਦੂਜੇ ਅੱਧ ਤੋਂ 1961 ਤੱਕ ਹੋਇਆ ਸੀ। ਇਸ ਖੇਤਰ ਵਿੱਚ ਯੂਐਸਐਸਆਰ ਦਾ ਕੰਮ ਵੀ ਨਿਰਧਾਰਤ ਢਾਂਚੇ ਦੇ ਅੰਦਰ ਫਿੱਟ ਹੈ।
 
1. ਰੈੱਡ ਆਰਮੀ ਦੇ ਜਨਰਲਾਂ ਅਤੇ ਅਫਸਰਾਂ ਦਾ ਸਰਵੇਖਣ ਕਰਨ ਲਈ "ਜਨਰਲ ਪੋਕਰੋਵਸਕੀ ਕਮਿਸ਼ਨ" ਦਾ ਕੰਮ
ਮਹਾਨ ਦੇਸ਼ਭਗਤ ਯੁੱਧ ਦੇ ਤਜ਼ਰਬੇ ਦਾ ਅਧਿਐਨ ਕਰਨ ਦੇ ਫੈਸਲੇ ਉੱਚ ਰਾਜ ਪੱਧਰ 'ਤੇ ਕੀਤੇ ਗਏ ਸਨ। 1946 ਦੀ ਬਸੰਤ ਦੇ ਦੌਰਾਨ, ਕਈ ਖੇਤਰਾਂ ਵਿੱਚ ਯੁੱਧ ਦਾ ਅਧਿਐਨ ਕਰਨ ਦੇ ਫੈਸਲੇ ਲਏ ਗਏ ਸਨ: ਫੌਜੀ, ਤਕਨੀਕੀ, ਡਾਕਟਰੀ, ਵਿਦਿਅਕ, ਸੱਭਿਆਚਾਰਕ ਅਤੇ ਹੋਰ।
ਉਦਾਹਰਨ ਲਈ, 26 ਮਾਰਚ, 1946 ਨੂੰ, ਯੂਐਸਐਸਆਰ ਨੰਬਰ 664 ਦੇ ਮੰਤਰੀ ਮੰਡਲ ਦਾ ਫ਼ਰਮਾਨ "1941-1945 ਦੇ ਮਹਾਨ ਦੇਸ਼ਭਗਤ ਯੁੱਧ ਦੌਰਾਨ ਸੋਵੀਅਤ ਦਵਾਈ ਦੇ ਅਨੁਭਵ ਦੇ ਵਿਗਿਆਨਕ ਵਿਕਾਸ ਅਤੇ ਸਧਾਰਣਕਰਨ ਬਾਰੇ" ਜਾਰੀ ਕੀਤਾ ਗਿਆ ਸੀ। ਮਤੇ ਨੇ ਦਵਾਈ ਦੇ ਖੇਤਰ ਵਿੱਚ ਵਿਗਿਆਨਕ ਕੰਮ ਨੂੰ ਜਨਮ ਦਿੱਤਾ। ਇਹ ਕੰਮ 1946 ਤੋਂ 1950 ਤੱਕ ਜਾਰੀ ਰਿਹਾ ਅਤੇ 35-ਖੰਡਾਂ ਦੇ ਕੰਮ "1941-1945 ਦੇ ਮਹਾਨ ਦੇਸ਼ਭਗਤ ਯੁੱਧ ਵਿੱਚ ਸੋਵੀਅਤ ਦਵਾਈ ਦਾ ਅਨੁਭਵ" ਦਾ ਸੰਕਲਨ ਪੂਰਾ ਕੀਤਾ। ਸਿੱਖਿਆ ਵਿੱਚ ਬਹੁਤ ਦਿਲਚਸਪ ਕੰਮ ਕੀਤਾ ਗਿਆ ਹੈ, ਪਰ ਮੈਂ ਇਸਦਾ ਵਿਸ਼ਲੇਸ਼ਣ ਕਿਸੇ ਹੋਰ ਕੰਮ ਵਿੱਚ ਕਰਾਂਗਾ।
ਮਈ 1946 ਵਿੱਚ, ਜਨਰਲ ਸਟਾਫ਼ ਦਾ ਮਿਲਟਰੀ ਹਿਸਟੋਰੀਕਲ ਡਾਇਰੈਕਟੋਰੇਟ ਬਣਾਇਆ ਗਿਆ ਸੀ। ਇਸ ਵਿਭਾਗ ਦੇ ਕੰਮ ਸਨ:
- ਮਹਾਨ ਦੇਸ਼ਭਗਤ ਯੁੱਧ ਦਾ ਵੇਰਵਾ ਤਿਆਰ ਕਰਨਾ;
- ਫੌਜੀ ਦ੍ਰਿਸ਼ਟੀਕੋਣ ਤੋਂ ਵਿਅਕਤੀਗਤ ਕਾਰਵਾਈਆਂ ਅਤੇ ਸਭ ਤੋਂ ਦਿਲਚਸਪ ਲੜਾਈਆਂ ਦਾ ਵੇਰਵਾ;
- ਦੂਜੇ ਵਿਸ਼ਵ ਯੁੱਧ ਦੌਰਾਨ ਫੌਜੀ ਕਲਾ ਦੇ ਇਤਿਹਾਸ 'ਤੇ ਕੁਝ ਵਿਸ਼ਿਆਂ ਦਾ ਵਿਕਾਸ।
ਮਿਲਟਰੀ ਹਿਸਟੋਰੀਕਲ ਡਾਇਰੈਕਟੋਰੇਟ ਦੇ ਕੰਮ ਦੇ ਨਤੀਜਿਆਂ ਵਿੱਚੋਂ ਇੱਕ "ਮਹਾਨ ਦੇਸ਼ਭਗਤ ਯੁੱਧ ਦੀ ਸੰਖੇਪ ਰਣਨੀਤਕ ਰੂਪਰੇਖਾ" ਹੋਣਾ ਚਾਹੀਦਾ ਸੀ। ਇਸ ਲੇਖ ਵਿਚ ਨਾ ਸਿਰਫ ਯੁੱਧ ਦੀਆਂ ਘਟਨਾਵਾਂ ਦਾ ਸੰਖੇਪ ਵਰਣਨ ਸ਼ਾਮਲ ਹੋਵੇਗਾ, ਸਗੋਂ ਯੂਐਸਐਸਆਰ ਦੀ ਫੌਜੀ ਕਲਾ ਦੇ ਵਿਕਾਸ 'ਤੇ ਸਿੱਟੇ ਵੀ ਸ਼ਾਮਲ ਹੋਣਗੇ।
22 ਮਾਰਚ, 1949 ਨੂੰ, ਸੰਗਠਨਾਤਮਕ ਮੁੱਦਿਆਂ ਨੂੰ ਸੁਲਝਾਉਣ ਅਤੇ ਨਿਰਧਾਰਤ ਕੰਮਾਂ ਨੂੰ ਪੂਰਾ ਕਰਨ ਲਈ, ਯੂਐਸਐਸਆਰ ਆਰਮਡ ਫੋਰਸਿਜ਼ ਮੰਤਰਾਲੇ ਦੇ ਆਦੇਸ਼ ਦੁਆਰਾ, ਮੁੱਖ ਮਿਲਟਰੀ ਵਿਗਿਆਨਕ ਡਾਇਰੈਕਟੋਰੇਟ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਸ਼ਾਮਲ ਸਨ:
- ਮਿਲਟਰੀ-ਇਤਿਹਾਸਕ ਵਿਭਾਗ;
- ਰਣਨੀਤੀ ਅਤੇ ਸੰਚਾਲਨ ਕਲਾ 'ਤੇ ਖੋਜ ਲਈ ਡਾਇਰੈਕਟੋਰੇਟ;
- ਕਾਨੂੰਨੀ ਪ੍ਰਬੰਧਨ.
ਕਰਨਲ ਜਨਰਲ ਏ. ਪੋਕਰੋਵਸਕੀ ਨੂੰ ਨਵੇਂ ਬਣੇ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਸ ਦੀ ਅਗਵਾਈ ਵਿਚ ਪਿਛਲੀਆਂ ਜੰਗਾਂ ਬਾਰੇ ਜਾਣਕਾਰੀ ਦੇ ਸੰਗ੍ਰਹਿ, ਵਿਸ਼ਲੇਸ਼ਣ ਅਤੇ ਸੰਰਚਨਾ ਦਾ ਕੰਮ ਹੋਇਆ। ਇਸ ਕੰਮ ਦੇ ਹਿੱਸੇ ਵਜੋਂ, ਮੁੱਢਲੀ ਜਾਣਕਾਰੀ ਇਕੱਠੀ ਕਰਨ ਲਈ ਲਾਲ ਫੌਜ ਦੇ ਜਨਰਲਾਂ ਅਤੇ ਅਫਸਰਾਂ ਦਾ ਸਰਵੇਖਣ ਕੀਤਾ ਗਿਆ ਸੀ। (ਮੈਂ ਇੱਕ ਵਾਰ ਫਿਰ ਨੋਟ ਕਰਦਾ ਹਾਂ ਕਿ ਅਮਰੀਕੀ ਅਧਿਐਨ ਵਿੱਚ ਇੱਕ ਸਮਾਨ ਪ੍ਰਕਿਰਿਆ ਹੋਈ ਸੀ - ਜਰਮਨ ਜਰਨੈਲਾਂ ਦੀਆਂ ਯਾਦਾਂ ਨੂੰ ਇਕੱਠਾ ਕੀਤਾ ਗਿਆ ਸੀ।) ਅਕਸਰ ਇਤਿਹਾਸਕਾਰਾਂ ਵਿੱਚ, ਕੀਤੇ ਗਏ ਕੰਮ ਨੂੰ "ਜਨਰਲ ਪੋਕਰੋਵਸਕੀ ਕਮਿਸ਼ਨ" ਕਿਹਾ ਜਾਂਦਾ ਹੈ। ਸਿਰਫ਼ ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਇਹ ਸਭ ਕੁਝ ਮਹਾਨ ਦੇਸ਼ਭਗਤੀ ਯੁੱਧ ਦੀਆਂ ਘਟਨਾਵਾਂ ਦਾ ਵਰਣਨ ਕਰਨ ਲਈ ਜਾਣਕਾਰੀ ਦੇ ਸੰਗ੍ਰਹਿ ਦੇ ਹਿੱਸੇ ਵਜੋਂ ਹੋਇਆ ਸੀ.
ਦੂਸਰਾ ਨੁਕਤਾ ਜੋ ਵਿਚਾਰਨ ਯੋਗ ਹੈ ਉਹ ਇਹ ਹੈ ਕਿ ਉਨ੍ਹਾਂ ਦੀਆਂ ਯਾਦਾਂ ਵਿਚ, ਜਰਮਨ ਅਤੇ ਸੋਵੀਅਤ ਜਨਰਲਾਂ ਦੋਵਾਂ ਨੇ ਅਕਸਰ ਆਪਣੇ ਕੰਮਾਂ ਅਤੇ ਅਸਫਲਤਾਵਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਇੱਕ ਸ਼ਾਨਦਾਰ ਉਦਾਹਰਨ, ਐਫ. ਹੈਲਡਰ, ਸਭ ਤੋਂ ਪਹਿਲਾਂ ਇਸ ਵਿਚਾਰ ਨੂੰ ਅੱਗੇ ਵਧਾਉਣ ਵਾਲਾ ਸੀ ਕਿ ਜੇ ਫੌਜੀ ਮਾਮਲਿਆਂ ਵਿੱਚ ਹਿਟਲਰ ਦੀ ਦਖਲਅੰਦਾਜ਼ੀ ਨਾ ਹੁੰਦੀ, ਤਾਂ ਜਰਮਨੀ ਇੱਕ ਹੋਰ ਅਨੁਕੂਲ ਨਤੀਜੇ 'ਤੇ ਆ ਸਕਦਾ ਸੀ।
ਮਹਾਨ ਦੇਸ਼ਭਗਤ ਯੁੱਧ ਦੇ ਵਿਗਿਆਨਕ ਖੋਜ ਦੇ ਵਿਸ਼ੇ 'ਤੇ ਵਾਪਸ ਆਉਣਾ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸੋਚਣਾ ਸਹੀ ਨਹੀਂ ਹੈ ਕਿ ਇਹ ਯੁੱਧ, ਅਤੇ ਖਾਸ ਤੌਰ 'ਤੇ ਸ਼ੁਰੂਆਤੀ ਦੌਰ, ਯੂਐਸਐਸਆਰ ਵਿੱਚ ਅਧਿਐਨ ਨਹੀਂ ਕੀਤਾ ਗਿਆ ਸੀ. ਅਧਿਐਨ ਕੀਤਾ ਗਿਆ ਸੀ, ਪਰ ਲੰਬੇ ਸਮੇਂ ਤੋਂ ਇਹ ਬਹੁਤ ਸਾਰੇ ਲੋਕਾਂ ਲਈ ਪਹੁੰਚ ਤੋਂ ਬਾਹਰ ਸੀ।
ਜਨਰਲ ਪੋਕਰੋਵਸਕੀ ਦੇ ਕਮਿਸ਼ਨ ਨੇ ਯੁੱਧ ਦੇ ਸ਼ੁਰੂਆਤੀ ਦੌਰ 'ਤੇ ਬਹੁਤ ਧਿਆਨ ਦਿੱਤਾ। ਪਰ ਇੱਥੇ ਦਸਤਾਵੇਜ਼ਾਂ ਅਤੇ ਸਮੱਗਰੀ ਦੀ ਘਾਟ ਦੀ ਸਮੱਸਿਆ ਪੈਦਾ ਹੋ ਗਈ। ਤੱਥ ਇਹ ਹੈ ਕਿ ਯੁੱਧ ਦੀ ਸ਼ੁਰੂਆਤੀ ਮਿਆਦ ਦੇ ਦੌਰਾਨ, ਜ਼ਮੀਨ 'ਤੇ ਕੰਮ ਕਰਨ ਵਾਲੇ ਫੌਜੀ ਦਸਤਾਵੇਜ਼ਾਂ ਦੀ ਇੱਕ ਵੱਡੀ ਮਾਤਰਾ ਖਤਮ ਹੋ ਗਈ ਸੀ. ਇਨ੍ਹਾਂ ਘਾਟਾਂ ਨੂੰ ਭਰਨਾ ਜ਼ਰੂਰੀ ਸੀ।
ਇਸ ਸਮੱਸਿਆ ਨੂੰ ਹੱਲ ਕਰਨ ਲਈ 1949-1950 ਈ. ਮਿਲਟਰੀ ਹਿਸਟਰੀ ਡਿਪਾਰਟਮੈਂਟ ਨੇ ਰੈੱਡ ਆਰਮੀ ਦੇ ਸਾਬਕਾ ਕਮਾਂਡਰਾਂ ਦਾ ਸਰਵੇਖਣ ਕੀਤਾ ਜਿਨ੍ਹਾਂ ਨੇ ਯੁੱਧ ਦੇ ਸ਼ੁਰੂਆਤੀ ਦੌਰ ਵਿੱਚ ਹਿੱਸਾ ਲਿਆ ਸੀ। ਜ਼ਿਲ੍ਹਿਆਂ, ਫ਼ੌਜਾਂ, ਕੋਰ ਅਤੇ ਡਿਵੀਜ਼ਨਾਂ ਦੇ ਸਾਬਕਾ ਕਮਾਂਡਰਾਂ (ਜਿਨ੍ਹਾਂ ਨੇ 22 ਜੂਨ, 1941 ਤੱਕ ਪੱਛਮੀ ਸਰਹੱਦੀ ਜ਼ਿਲ੍ਹਿਆਂ ਵਿੱਚ ਕਮਾਂਡ ਦੇ ਅਹੁਦੇ ਸੰਭਾਲੇ ਸਨ) ਨੂੰ ਸਵਾਲ ਭੇਜੇ ਗਏ ਸਨ। ਸਾਰੇ ਪ੍ਰਾਪਤਕਰਤਾਵਾਂ (202 ਲੋਕਾਂ) ਨੂੰ ਚਿੱਠੀਆਂ ਭੇਜੀਆਂ ਗਈਆਂ ਸਨ ਜੋ ਉਨ੍ਹਾਂ ਨੂੰ ਯੁੱਧ ਦੇ ਸ਼ੁਰੂਆਤੀ ਦੌਰ ਦੀਆਂ ਘਟਨਾਵਾਂ ਦਾ ਵਰਣਨ ਕਰਨ ਲਈ ਕਹਿੰਦੇ ਸਨ - ਜੂਨ-ਸਤੰਬਰ 1941।
ਬਹੁਤ ਸਾਰੇ ਸ਼ੁਰੂਆਤੀ ਸਰਵੇਖਣਾਂ ਦਾ ਜਵਾਬ ਨਹੀਂ ਦਿੱਤਾ ਗਿਆ। 202 ਲੋਕਾਂ ਵਿੱਚੋਂ ਸਿਰਫ਼ 33 ਨੇ ਹੀ ਜਵਾਬ ਦਿੱਤੇ। ਹੋਰ 15 ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਬਾਕੀ 164 ਨੇ ਚਿੱਠੀ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ।
ਬੇਨਤੀਆਂ ਪ੍ਰਾਪਤ ਕਰਨ ਵਾਲਿਆਂ ਵਿੱਚ ਸਭ ਤੋਂ ਮਹੱਤਵਪੂਰਨ ਸਰਹੱਦੀ ਜ਼ਿਲ੍ਹਿਆਂ ਦੇ ਕਮਾਂਡਰ (ਟੌਪ ਕਮਾਂਡਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਮੁਖੀ) ਸਨ। 7 ਬੇਨਤੀਆਂ ਵਿੱਚੋਂ, ਕੇਵਲ ਐੱਮ. ਪੁਰਕਾਏਵ, ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਸਾਬਕਾ ਚੀਫ਼ ਆਫ਼ ਸਟਾਫ਼ ਨੇ ਅਜਿਹੇ ਸੰਬੋਧਨਾਂ ਨੂੰ ਜਵਾਬ ਦਿੱਤਾ। ਦੋ ਹੋਰ, ਐਮ. ਜ਼ਖਾਰੋਵ (ਓਡੇਸਾ ਮਿਲਟਰੀ ਡਿਸਟ੍ਰਿਕਟ ਦੇ ਚੀਫ ਆਫ ਸਟਾਫ) ਅਤੇ ਐਫ. ਕੁਜ਼ਨੇਤਸੋਵ (ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ) ਨੇ ਲਿਖਤੀ ਰੂਪ ਵਿੱਚ ਬੇਨਤੀ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਹੁਣ ਤੱਕ, ਇਸ ਗੱਲਬਾਤ ਦੇ ਨਤੀਜਿਆਂ 'ਤੇ ਅਧਾਰਤ ਕੋਈ ਦਸਤਾਵੇਜ਼ ਨਹੀਂ ਮਿਲੇ ਹਨ।
7 ਜੁਲਾਈ, 1951 ਨੂੰ, ਜਨਰਲ ਸਟਾਫ਼ ਦੇ ਚੀਫ਼ ਨੇ ਮਹਾਨ ਦੇਸ਼ਭਗਤ ਯੁੱਧ ਦਾ ਵਰਣਨ ਕਰਨ ਲਈ ਤਿੰਨ ਸਾਲਾਂ ਦੀ ਕਾਰਜ ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਮੁੱਖ ਕੰਮ ਜਿਸ 'ਤੇ ਮਿਲਟਰੀ ਹਿਸਟੋਰੀਕਲ ਡਾਇਰੈਕਟੋਰੇਟ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਅਜੇ ਵੀ "ਸੰਖੇਪ ਰਣਨੀਤਕ ਰੂਪਰੇਖਾ" ("ਸੰਖੇਪ ਰਣਨੀਤਕ ਵਰਣਨ" ਦਾ ਨਾਮ ਬਦਲਿਆ ਗਿਆ) ਸੀ।
1952 ਦੀ ਸ਼ੁਰੂਆਤ ਤੱਕ, ਜਨਰਲਾਂ ਤੋਂ ਪ੍ਰਾਪਤ ਸਾਰੇ ਜਵਾਬਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਸੀ। ਮਿਲਟਰੀ ਹਿਸਟਰੀ ਡਿਪਾਰਟਮੈਂਟ ਨੇ ਸਰਵੇ ਫਾਰਮ ਨੂੰ ਦੁਬਾਰਾ ਤਿਆਰ ਕੀਤਾ ਹੈ। ਨਤੀਜੇ ਵਜੋਂ, ਸੰਯੁਕਤ ਹਥਿਆਰਾਂ ਦੇ ਜਨਰਲਾਂ ਅਤੇ ਅਫਸਰਾਂ, ਤੋਪਖਾਨੇ ਦੇ ਕਮਾਂਡਰਾਂ ਅਤੇ ਹਵਾਈ ਸੈਨਾ ਦੇ ਕਮਾਂਡਰਾਂ ਲਈ ਪ੍ਰਸ਼ਨਾਂ ਦੇ ਨਾਲ ਨਵੇਂ ਸਰਵੇਖਣ ਫਾਰਮ ਤਿਆਰ ਕੀਤੇ ਗਏ ਸਨ (ਬਾਅਦ ਵਿੱਚ, ਸਵਾਲਾਂ ਨੂੰ ਕੰਪਾਇਲ ਕੀਤਾ ਗਿਆ ਸੀ ਅਤੇ ਸਰਹੱਦੀ ਜ਼ਿਲ੍ਹਿਆਂ ਦੇ ਖੁਫੀਆ ਵਿਭਾਗਾਂ ਦੇ ਮੁਖੀਆਂ ਨੂੰ ਭੇਜਿਆ ਗਿਆ ਸੀ)। ਇਹ ਸਵਾਲ 1952-1953 ਵਿੱਚ ਭੇਜੇ ਗਏ ਸਨ। ਉਹਨਾਂ ਲਈ ਇੱਕ ਰੀਮਾਈਂਡਰ ਵਜੋਂ ਜਿਨ੍ਹਾਂ ਨੇ ਆਪਣੀਆਂ ਯਾਦਾਂ ਵਿੱਚ ਨਹੀਂ ਭੇਜਿਆ।
ਮਾਰਚ 1953 ਵਿੱਚ, ਮਿਲਟਰੀ ਇਤਿਹਾਸ ਵਿਭਾਗ ਨੇ ਭੇਜੀਆਂ ਗਈਆਂ ਸਾਰੀਆਂ ਬੇਨਤੀਆਂ ਅਤੇ ਪ੍ਰਾਪਤ ਜਵਾਬਾਂ ਬਾਰੇ ਇੱਕ ਵਿਸਤ੍ਰਿਤ ਨੋਟ ਤਿਆਰ ਕੀਤਾ।
ਆਈ. ਸਟਾਲਿਨ ਦੀ ਮੌਤ (5 ਮਾਰਚ) ਅਤੇ ਯੂਐਸਐਸਆਰ ਵਿੱਚ ਹੋਣ ਵਾਲੀਆਂ ਰਾਜਨੀਤਿਕ ਪ੍ਰਕਿਰਿਆਵਾਂ ਨੇ ਮਿਲਟਰੀ ਇਤਿਹਾਸਕ ਡਾਇਰੈਕਟੋਰੇਟ ਦੇ ਕੰਮ 'ਤੇ ਆਪਣੀ ਛਾਪ ਛੱਡੀ:
- ਯੂਐਸਐਸਆਰ ਦੇ ਰੱਖਿਆ ਮੰਤਰਾਲਾ ਨੰਬਰ 316895 (1954) ਦੇ ਨਿਰਦੇਸ਼ਾਂ ਦੇ ਅਨੁਸਾਰ, ਅੰਤਮ ਦਸਤਾਵੇਜ਼ ਲਈ ਇੱਕ ਨਵਾਂ ਢਾਂਚਾ ਤਿਆਰ ਕਰਨਾ ਜ਼ਰੂਰੀ ਸੀ - ਇੱਕ ਰਣਨੀਤਕ ਰੂਪਰੇਖਾ;
- 1956 ਵਿੱਚ (20ਵੀਂ ਕਾਂਗਰਸ ਤੋਂ ਬਾਅਦ - ਫਰਵਰੀ 1956) ਮਿਲਟਰੀ ਹਿਸਟੋਰੀਕਲ ਡਾਇਰੈਕਟੋਰੇਟ ਵਿੱਚ ਲੀਡਰਸ਼ਿਪ ਦੀ ਤਬਦੀਲੀ ਹੋਈ। 8 ਜੂਨ 1956 ਨੂੰ ਆਰਮੀ ਜਨਰਲ ਵੀ ਕੁਰਾਸੋਵ ਨੂੰ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ। ਏ ਪੋਕਰੋਵਸਕੀ ਨੂੰ ਵਿਭਾਗ ਦਾ ਉਪ ਮੁਖੀ ਨਿਯੁਕਤ ਕੀਤਾ ਗਿਆ ਸੀ।
1. ਏ. ਪੋਕਰੋਵਸਕੀ ਕਰਨਲ ਜਨਰਲ 2. ਵੀ. ਕੁਰਾਸੋਵ ਆਰਮੀ ਜਨਰਲ 3. ਐਸ. ਪਲੈਟੋਨੋਵ ਲੈਫਟੀਨੈਂਟ ਜਨਰਲ
ਪਰ ਉਸੇ ਸਮੇਂ, ਯੁੱਧ ਦੇ ਸ਼ੁਰੂਆਤੀ ਦੌਰ ਦੀਆਂ ਯਾਦਾਂ ਨੂੰ ਇਕੱਠਾ ਕਰਨ ਦਾ ਕੰਮ ਜਾਰੀ ਰਿਹਾ। 1955-1956 ਵਿੱਚ ਸਵਾਲ ਰੈਜੀਮੈਂਟਲ ਅਤੇ ਡਿਵੀਜ਼ਨਲ ਪੱਧਰ ਦੇ ਸਾਬਕਾ ਕਮਾਂਡ ਸਟਾਫ ਨੂੰ ਭੇਜੇ ਗਏ ਸਨ (ਜਿਨ੍ਹਾਂ ਨੇ 22 ਜੂਨ, 1941 ਨੂੰ ਇਹਨਾਂ ਅਹੁਦਿਆਂ 'ਤੇ ਕਬਜ਼ਾ ਕੀਤਾ ਸੀ)। ਕੰਮ ਦੇ ਇਸ ਪੜਾਅ 'ਤੇ, ਸਥਿਤੀ, ਲੜਾਈ ਦੀ ਤਿਆਰੀ ਅਤੇ ਛੋਟੇ ਫੌਜੀ ਯੂਨਿਟਾਂ ਦੀ ਦੁਸ਼ਮਣੀ ਵਿਚ ਭਾਗੀਦਾਰੀ ਨੂੰ ਸਪੱਸ਼ਟ ਕੀਤਾ ਗਿਆ ਸੀ.
1957-1960 ਵਿੱਚ ਯੁੱਧ ਬਾਰੇ ਪ੍ਰਾਪਤ ਸਮੱਗਰੀ ਦੀ ਪ੍ਰਕਿਰਿਆ ਕੀਤੀ ਗਈ ਸੀ ਅਤੇ ਇੱਕ ਰਣਨੀਤਕ ਲੇਖ 'ਤੇ ਕੰਮ ਕੀਤਾ ਗਿਆ ਸੀ। 1960 ਤੱਕ ਮੁੱਖ ਖੋਜ ਕਾਰਜ 'ਤੇ ਕੰਮ ਪੂਰਾ ਹੋ ਗਿਆ। ਅਤੇ 1961 ਵਿੱਚ, ਅਧਿਐਨ "1941-1945 ਦੇ ਮਹਾਨ ਦੇਸ਼ਭਗਤ ਯੁੱਧ 'ਤੇ ਰਣਨੀਤਕ ਲੇਖ" ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ ਸੀ।
ਯੁੱਧ ਦੇ ਸ਼ੁਰੂ ਵਿਚ ਲੜਾਈਆਂ ਦੇ ਕਮਾਂਡਰਾਂ ਨਾਲ ਇੰਟਰਵਿਊ ਦੌਰਾਨ ਇਕੱਠੀ ਕੀਤੀ ਗਈ ਸਮੱਗਰੀ ਦੀ ਵਰਤੋਂ ਨਾ ਸਿਰਫ਼ ਇਕ ਲੇਖ ਤਿਆਰ ਕਰਨ ਲਈ ਕੀਤੀ ਗਈ ਸੀ। ਸਮੱਗਰੀ ਨੂੰ ਲਾਲ ਫੌਜ ਦੀਆਂ ਗਲਤੀਆਂ 'ਤੇ ਕੰਮ ਵਜੋਂ ਵਰਤਿਆ ਗਿਆ ਸੀ. ਇਸ ਤਰ੍ਹਾਂ, 1956 ਵਿੱਚ, ਲੈਫਟੀਨੈਂਟ ਜਨਰਲ ਐਸ. ਪਲੈਟੋਨੋਵ (ਫੌਜੀ ਇਤਿਹਾਸ ਵਿਭਾਗ ਦੇ ਮੁਖੀ) ਨੇ "ਮਹਾਨ ਦੇਸ਼ ਭਗਤੀ ਯੁੱਧ ਅਤੇ ਇਸਦੇ ਸ਼ੁਰੂਆਤੀ ਦੌਰ ਦੀ ਤਿਆਰੀ ਦੇ ਅਨੁਭਵ ਤੋਂ ਕੁਝ ਸਬਕ" ਵਿਸ਼ੇ 'ਤੇ ਇੱਕ ਰਿਪੋਰਟ ਤਿਆਰ ਕੀਤੀ।
ਆਮ ਤੌਰ 'ਤੇ, ਫੌਜੀ-ਇਤਿਹਾਸਕ ਵਿਭਾਗ ਦੇ ਕੰਮ ਦਾ ਅਧਿਐਨ ਕੀਤਾ:
- ਸੋਵੀਅਤ ਫੌਜਾਂ ਦੇ ਰਣਨੀਤਕ ਅਤੇ ਫਰੰਟ-ਲਾਈਨ ਓਪਰੇਸ਼ਨ;
- ਲੜਾਈ ਦੇ ਢੰਗ;
- ਹਥਿਆਰਬੰਦ ਬਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਵਰਤੋਂ ਅਤੇ ਪਰਸਪਰ ਪ੍ਰਭਾਵ;
- ਅਪਮਾਨਜਨਕ ਕਾਰਵਾਈਆਂ ਦੀ ਤਿਆਰੀ ਅਤੇ ਸੰਚਾਲਨ;
- ਮੁੱਖ ਹਮਲਿਆਂ ਦੇ ਨਿਰਦੇਸ਼ਾਂ ਨੂੰ ਨਿਰਧਾਰਤ ਕਰਨ ਦੇ ਮੁੱਦੇ;
- ਫੌਜੀ ਕਾਰਵਾਈਆਂ ਦੀ ਹੈਰਾਨੀ ਅਤੇ ਪ੍ਰਭਾਵ ਨੂੰ ਪ੍ਰਾਪਤ ਕਰਨ ਦੇ ਮੁੱਦੇ;
- ਲੀਡਰਸ਼ਿਪ ਅਤੇ ਪਰਸਪਰ ਪ੍ਰਭਾਵ ਦੀਆਂ ਪ੍ਰਣਾਲੀਆਂ।
ਸਰਵੇਖਣ ਸਮੱਗਰੀ ਦੇ ਪ੍ਰਕਾਸ਼ਨ
ਫੌਜੀ ਨੇਤਾਵਾਂ ਦੇ 1949-1956 ਦੇ ਸਰਵੇਖਣਾਂ ਤੋਂ ਸਮੱਗਰੀ ਦੇ ਨਾਲ ਹੋਰ ਕੰਮ ਕਰਨ ਦੇ ਪ੍ਰਸਤਾਵਾਂ ਵਿੱਚੋਂ ਇੱਕ. ਕੁਝ ਸਭ ਤੋਂ ਦਿਲਚਸਪ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ ਸੀ. ਸਤੰਬਰ 1956 ਵਿੱਚ, ਮਿਲਟਰੀ ਸਾਇੰਟਿਫਿਕ ਡਾਇਰੈਕਟੋਰੇਟ ਦੀ ਇੱਕ ਮੀਟਿੰਗ ਵਿੱਚ, ਯੁੱਧ ਦੇ ਸ਼ੁਰੂਆਤੀ ਸਮੇਂ ਬਾਰੇ ਯਾਦਾਂ ਦੇ ਕੁਝ ਹਿੱਸੇ ਨੂੰ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਸਰਵੇਖਣ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਲਈ ਚੁਣਿਆ ਅਤੇ ਸੰਪਾਦਿਤ ਕੀਤਾ ਗਿਆ ਸੀ। (ਸਾਰੀਆਂ ਸੰਪਾਦਿਤ ਸਮੱਗਰੀਆਂ ਨੂੰ ਰੱਖਿਆ ਮੰਤਰਾਲੇ ਦੇ ਕੇਂਦਰੀ ਪੁਰਾਲੇਖਾਂ ਵਿੱਚ ਸਟੋਰ ਕੀਤਾ ਜਾਂਦਾ ਹੈ।) ਸੰਪਾਦਕੀ ਕੰਮ 1959 ਵਿੱਚ ਪੂਰਾ ਹੋ ਗਿਆ ਸੀ, ਪਰ ਤਿਆਰ ਕੀਤੀਆਂ ਯਾਦਾਂ ਕਦੇ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ ਸਨ। ਲੰਬੇ ਸਮੇਂ ਲਈ, ਸਰਵੇਖਣ ਸਮੱਗਰੀ ਨੂੰ ਸ਼੍ਰੇਣੀਬੱਧ ਕੀਤਾ ਗਿਆ ਸੀ. ਸ਼ਾਇਦ ਇਹਨਾਂ ਸਮੱਗਰੀਆਂ ਦੇ ਪ੍ਰਕਾਸ਼ਨ ਨਾਲ, ਯੁੱਧ ਦੀ ਸ਼ੁਰੂਆਤ ਬਾਰੇ ਜਨਤਕ ਚਰਚਾ ਵਧੇਰੇ ਠੋਸ ਹੋਵੇਗੀ, ਘੱਟ ਮਿੱਥਾਂ ਦੇ ਨਾਲ.
"ਜਨਰਲ ਪੋਕਰੋਵਸਕੀ ਕਮਿਸ਼ਨ" ਦੀ ਸਮੱਗਰੀ ਪਹਿਲੀ ਵਾਰ ਮਿਲਟਰੀ ਹਿਸਟੋਰੀਕਲ ਜਰਨਲ ਵਿੱਚ 1989 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਮੈਗਜ਼ੀਨ ਨੇ 1952-1953 ਤੱਕ ਦੇ ਫੌਜੀ ਨੇਤਾਵਾਂ ਦੇ ਸਰਵੇਖਣਾਂ ਦੇ ਜਵਾਬਾਂ ਦਾ ਹਿੱਸਾ ਪ੍ਰਕਾਸ਼ਿਤ ਕੀਤਾ।
ਸਰਵੇਖਣ ਸਮੱਗਰੀ ਦੇ ਨਾਲ ਵੱਡੇ ਪੱਧਰ 'ਤੇ ਕੰਮ ਖੋਜਕਰਤਾ ਐਸ. ਚੇਕੁਨੋਵ ਦੁਆਰਾ ਕੀਤਾ ਗਿਆ ਸੀ, ਜਿਸ ਨੇ 2017 ਵਿੱਚ ਯਾਦਾਂ ਦਾ ਮੁੱਖ ਹਿੱਸਾ ਤਿਆਰ ਕੀਤਾ ਅਤੇ ਪ੍ਰਕਾਸ਼ਤ ਕੀਤਾ ਸੀ ਜਿਸਦਾ ਸਿਰਲੇਖ ਸੀ “ਮੈਂ ਸਿਰਫ਼ ਯਾਦਾਸ਼ਤ ਤੋਂ ਲਿਖ ਰਿਹਾ ਹਾਂ... ਪਹਿਲੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ ਮਹਾਨ ਦੇਸ਼ਭਗਤੀ ਯੁੱਧ ਦੇ ਦਿਨ। ਕਿਤਾਬ ਵਿੱਚ ਰੈੱਡ ਆਰਮੀ ਦੇ 79 ਕਮਾਂਡਰਾਂ (22 ਜੂਨ, 1941 ਨੂੰ ਕਮਾਂਡ ਦੇ ਅਹੁਦੇ 'ਤੇ ਰਹੇ) ਦੀਆਂ ਯਾਦਾਂ ਸ਼ਾਮਲ ਹਨ।
S. Chekunov ਨੇ ਦੱਸਿਆ ਕਿ ਸਾਰੀਆਂ ਸਮੱਗਰੀਆਂ ਨਹੀਂ ਮਿਲੀਆਂ। ਪਰ, ਫਿਰ ਵੀ, ਯੁੱਧ ਦੇ ਸ਼ੁਰੂਆਤੀ ਸਮੇਂ ਬਾਰੇ ਜ਼ਿਆਦਾਤਰ ਯਾਦਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ. ਅਤੇ ਇਹ ਯਾਦਾਂ ਯੁੱਧ ਤੋਂ ਪਹਿਲਾਂ ਦੀਆਂ ਘਟਨਾਵਾਂ, ਤਿਆਰੀ ਦੇ ਪੱਧਰ ਅਤੇ ਦੁਸ਼ਮਣੀ ਦੇ ਪਹਿਲੇ ਮਹੀਨਿਆਂ ਬਾਰੇ ਸਭ ਤੋਂ ਕੀਮਤੀ ਸਰੋਤ ਹਨ। ਇਹਨਾਂ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਸਾਨੂੰ 1941 ਦੀਆਂ ਗਰਮੀਆਂ ਵਿੱਚ ਫੌਜੀ ਤਬਾਹੀ ਦੇ ਕੁਝ ਕਾਰਨਾਂ ਦਾ ਮੁਲਾਂਕਣ ਕਰਨ ਦੀ ਇਜਾਜ਼ਤ ਦਿੰਦਾ ਹੈ।
 
2. ਲਾਲ ਫੌਜ ਦੇ ਜਰਨੈਲਾਂ ਲਈ ਪੰਜ ਮੁੱਖ ਸਵਾਲ
ਹੁਣ ਆਓ ਅਸੀਂ ਸਿੱਧੇ ਤੌਰ 'ਤੇ ਏ. ਪੋਕਰੋਵਸਕੀ ਦੀ ਜੰਗ ਦੇ ਸ਼ੁਰੂਆਤੀ ਦੌਰ ਬਾਰੇ ਸਰਵੇਖਣ ਸਮੱਗਰੀ ਤੋਂ ਸਬੂਤਾਂ ਵੱਲ ਮੁੜੀਏ। ਇਹਨਾਂ ਅੰਕੜਿਆਂ ਦਾ ਅਧਿਐਨ ਬਹੁਤ ਕੀਮਤੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਨਾਲ ਅਸੀਂ ਪੂਰੀ ਤਰ੍ਹਾਂ ਕਲਪਨਾ ਕਰ ਸਕਦੇ ਹਾਂ ਕਿ 1941 ਦੀਆਂ ਗਰਮੀਆਂ ਵਿੱਚ ਪੱਛਮੀ ਜ਼ਿਲ੍ਹਿਆਂ ਦੀਆਂ ਫੌਜਾਂ ਵਿੱਚ ਕੀ ਹੋ ਰਿਹਾ ਸੀ। ਅਜਿਹੀ ਮਹੱਤਵਪੂਰਨ ਸਮੱਗਰੀ ਨੂੰ ਲਾਜ਼ਮੀ ਤੌਰ 'ਤੇ ਯੁੱਧ ਦੀ ਸ਼ੁਰੂਆਤੀ ਮਿਆਦ ਬਾਰੇ ਅਧਿਐਨਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। .
ਬੇਸ਼ੱਕ, ਮੈਂ ਇੱਥੇ ਸਾਰੀ ਸਮੱਗਰੀ ਪ੍ਰਦਾਨ ਨਹੀਂ ਕਰ ਸਕਦਾ। ਭਵਿੱਖ ਵਿੱਚ, ਮੈਂ ਵਿਅਕਤੀਗਤ ਮੁੱਦਿਆਂ, ਜ਼ਿਲ੍ਹਿਆਂ ਅਤੇ ਫੌਜਾਂ 'ਤੇ ਇਸ ਸਮੱਗਰੀ ਨੂੰ ਵਿਵਸਥਿਤ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਇਸ ਕਿਸਮ ਦੀ ਵਿਵਸਥਿਤਕਰਣ ਨਾ ਸਿਰਫ ਆਮ ਤੌਰ 'ਤੇ ਚੱਲ ਰਹੀਆਂ ਤਿਆਰੀ ਅਤੇ ਫੌਜੀ ਪ੍ਰਕਿਰਿਆਵਾਂ ਨੂੰ ਦਿਖਾਉਣਾ ਸੰਭਵ ਬਣਾਵੇਗੀ ਜੋ ਵੱਖ-ਵੱਖ ਫੌਜੀ ਜ਼ਿਲ੍ਹਿਆਂ ਵਿੱਚ ਵੱਖੋ-ਵੱਖਰੀਆਂ ਹੁੰਦੀਆਂ ਹਨ, ਬਲਕਿ ਸਾਰੇ ਦਿਲਚਸਪੀ ਰੱਖਣ ਵਾਲਿਆਂ ਲਈ ਸਮੱਗਰੀ ਦੀ ਇਸ ਵਿਸ਼ਾਲ ਸ਼੍ਰੇਣੀ ਦੀ ਧਾਰਨਾ ਨੂੰ ਵੀ ਸਰਲ ਬਣਾਵੇਗੀ। ਮੈਂ “ਮਿਲਟਰੀ ਹਿਸਟੋਰੀਕਲ ਜਰਨਲ” ਅਤੇ ਐਸ. ਚੇਕੁਨੋਵ ਦੀ ਕਿਤਾਬ “ਮੈਂ ਸਿਰਫ਼ ਯਾਦਾਸ਼ਤ ਤੋਂ ਲਿਖ ਰਿਹਾ ਹਾਂ” (ਉਨ੍ਹਾਂ ਦੇ ਲਿੰਕ ਉੱਪਰ ਦਿੱਤੇ ਗਏ ਹਨ) ਤੋਂ ਸਮੱਗਰੀ ਲਈ।
ਇਸ ਲਈ, ਮਿਲਟਰੀ ਹਿਸਟਰੀ ਡਿਪਾਰਟਮੈਂਟ ਨੂੰ ਕਿਸ ਵਿੱਚ ਦਿਲਚਸਪੀ ਸੀ (ਸਾਰੇ ਸਵਾਲ ਕਿਤਾਬ ਦੇ ਅੰਤ ਵਿੱਚ ਦਿੱਤੇ ਗਏ ਹਨ)। ਹੇਠਾਂ ਦਿੱਤੇ ਸਰਵੇਖਣ ਫਾਰਮ ਉਪਲਬਧ ਸਨ (26):
- ਸੰਯੁਕਤ ਹਥਿਆਰ ਕਮਾਂਡਰ (ਫੌਜੀ ਜ਼ਿਲ੍ਹਿਆਂ ਦੇ ਸਾਬਕਾ ਕਮਾਂਡਰ, ਫੌਜਾਂ, ਕੋਰ, ਡਿਵੀਜ਼ਨਾਂ ਅਤੇ ਉਨ੍ਹਾਂ ਦੇ ਸਟਾਫ ਦੇ ਮੁਖੀ);
- ਤੋਪਖਾਨੇ ਦੇ ਕਮਾਂਡਰ;
- ਏਅਰ ਫੋਰਸ ਕਮਾਂਡਰ;
- ਸਰਹੱਦੀ ਜ਼ਿਲ੍ਹਿਆਂ ਦੇ ਖੁਫੀਆ ਵਿਭਾਗਾਂ ਦੇ ਮੁਖੀ;
- ਡਿਵੀਜ਼ਨਲ ਅਤੇ ਰੈਜੀਮੈਂਟਲ ਕਮਾਂਡਰ।
ਮੈਂ ਹਰ ਕਿਸੇ ਨੂੰ ਇਹਨਾਂ ਪ੍ਰਸ਼ਨਾਂ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ, ਜਿਸ ਵਿੱਚ ਫੌਜੀ ਵਿਸ਼ਲੇਸ਼ਕ ਅਸਲ ਵਿੱਚ ਦਿਲਚਸਪੀ ਰੱਖਦੇ ਸਨ. ਅਤੇ ਸਵਾਲ ਕਾਫ਼ੀ ਕਮਾਲ ਦੇ ਹਨ, ਜੋ ਤੁਹਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੇ ਹਨ। ਇੱਥੇ ਮੈਂ ਸਿਰਫ਼ ਸੰਯੁਕਤ ਹਥਿਆਰਾਂ ਦੇ ਕਮਾਂਡਰਾਂ (26) ਦੇ ਸਵਾਲਾਂ 'ਤੇ ਵਿਚਾਰ ਕਰਾਂਗਾ:
1. ਕੀ ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਫੌਜਾਂ ਨੂੰ ਦੱਸ ਦਿੱਤੀ ਗਈ ਹੈ, ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ; ਇਸ ਯੋਜਨਾ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਮਾਂਡ ਅਤੇ ਹੈੱਡਕੁਆਰਟਰ ਦੁਆਰਾ ਕਦੋਂ ਅਤੇ ਕੀ ਕੀਤਾ ਗਿਆ ਸੀ?
2. ਕਿਸ ਸਮੇਂ ਤੋਂ ਅਤੇ ਕਿਸ ਹੁਕਮ ਦੇ ਆਧਾਰ 'ਤੇ ਢੱਕਣ ਵਾਲੀਆਂ ਫੌਜਾਂ ਨੇ ਰਾਜ ਦੀ ਸਰਹੱਦ ਵਿਚ ਦਾਖਲ ਹੋਣਾ ਸ਼ੁਰੂ ਕੀਤਾ ਅਤੇ ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵਿਚੋਂ ਕਿੰਨੀਆਂ ਨੂੰ ਤਾਇਨਾਤ ਕੀਤਾ ਗਿਆ ਸੀ?
3. ਜਦੋਂ 22 ਜੂਨ ਦੀ ਸਵੇਰ ਨੂੰ ਨਾਜ਼ੀ ਜਰਮਨੀ ਦੁਆਰਾ ਸੰਭਾਵਿਤ ਹਮਲੇ ਦੇ ਸਬੰਧ ਵਿੱਚ ਫੌਜਾਂ ਨੂੰ ਅਲਰਟ 'ਤੇ ਰੱਖਣ ਦਾ ਆਦੇਸ਼ ਪ੍ਰਾਪਤ ਹੋਇਆ; ਇਸ ਹੁਕਮ ਨੂੰ ਲਾਗੂ ਕਰਨ ਲਈ ਕੀ ਅਤੇ ਕਦੋਂ ਨਿਰਦੇਸ਼ ਦਿੱਤੇ ਗਏ ਸਨ ਅਤੇ ਫੌਜਾਂ ਦੁਆਰਾ ਕੀ ਕੀਤਾ ਗਿਆ ਸੀ?
4. ਜ਼ਿਆਦਾਤਰ ਤੋਪਖਾਨੇ ਸਿਖਲਾਈ ਕੇਂਦਰਾਂ ਵਿੱਚ ਕਿਉਂ ਸਥਿਤ ਸਨ?
5. ਫੌਜਾਂ ਦੀ ਕਮਾਂਡ ਅਤੇ ਨਿਯੰਤਰਣ ਲਈ ਹੈੱਡਕੁਆਰਟਰ ਕਿਸ ਹੱਦ ਤੱਕ ਤਿਆਰ ਕੀਤੇ ਗਏ ਸਨ ਅਤੇ ਇਸ ਨੇ ਯੁੱਧ ਦੇ ਪਹਿਲੇ ਦਿਨਾਂ ਵਿੱਚ ਕਾਰਵਾਈਆਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਸੀ?
ਏ. ਪੋਕਰੋਵਸਕੀ ਦੀ ਬੇਨਤੀ ਲੈਫਟੀਨੈਂਟ ਜਨਰਲ ਏ.ਕੇ. ਕੋਂਡਰਾਤੀਏਵ ਨੂੰ ਸੰਬੋਧਿਤ ਕੀਤੀ ਗਈ
ਮਿਲਟਰੀ ਇਤਿਹਾਸਕ ਵਿਭਾਗ ਇਸ ਵਿੱਚ ਦਿਲਚਸਪੀ ਰੱਖਦਾ ਸੀ:
- ਕੀ ਰਾਜ ਦੀ ਸਰਹੱਦੀ ਰੱਖਿਆ ਯੋਜਨਾ ਸੈਨਿਕਾਂ ਨੂੰ ਦੱਸੀ ਗਈ ਸੀ?
- ਕਵਰਿੰਗ ਫੌਜਾਂ ਨੇ ਸਰਹੱਦ 'ਤੇ ਕਦੋਂ ਪਹੁੰਚਣਾ ਸ਼ੁਰੂ ਕੀਤਾ?
- ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਉਣ ਦਾ ਆਦੇਸ਼ ਕਦੋਂ ਪ੍ਰਾਪਤ ਹੋਇਆ ਸੀ ਅਤੇ ਇਹ ਕਦੋਂ ਲਾਗੂ ਕੀਤਾ ਗਿਆ ਸੀ?
ਸਿਖਲਾਈ ਕੇਂਦਰਾਂ ਵਿੱਚ ਤੋਪਖਾਨੇ ਦੀ ਮੌਜੂਦਗੀ ਬਾਰੇ ਇੱਕ ਵੱਖਰਾ ਸਵਾਲ ਉਠਾਇਆ ਗਿਆ ਸੀ: ਫੌਜਾਂ ਵਿੱਚ ਕੋਈ ਤੋਪਖਾਨਾ ਕਿਉਂ ਨਹੀਂ ਸੀ ਜੋ ਲੜਾਈ ਲਈ ਤਿਆਰ ਸਨ?
ਇੱਥੇ ਤੁਸੀਂ ਵੱਖ-ਵੱਖ ਵਿਆਖਿਆਵਾਂ ਬਣਾ ਸਕਦੇ ਹੋ, ਪਰ ਸਵਾਲ ਇੱਕ ਵਾਰ ਫਿਰ ਇੱਕ ਰੱਖਿਆ ਯੋਜਨਾ ਜਾਂ ਕਵਰ ਯੋਜਨਾ ਦੀ ਮੌਜੂਦਗੀ ਨੂੰ ਦਰਸਾਉਂਦੇ ਹਨ ਜੋ ਇਹਨਾਂ ਦੁਆਰਾ ਵਿਕਸਤ ਕੀਤਾ ਗਿਆ ਸੀ: ਜਨਰਲ ਸਟਾਫ, ਮਿਲਟਰੀ ਡਿਸਟ੍ਰਿਕਟ, ਆਰਮੀਜ਼, ਡਿਵੀਜ਼ਨ (ਇਹ ਸਭ ਪਿਛਲੇ ਅਧਿਆਇ ਵਿੱਚ ਚਰਚਾ ਕੀਤੀ ਗਈ ਸੀ)। ਫ਼ੌਜਾਂ ਨੇ ਸ਼ੁਰੂ ਵਿਚ ਜਰਮਨੀ ਅਤੇ ਇਸ ਦੇ ਸਹਿਯੋਗੀਆਂ ਦੇ ਹਮਲੇ ਨੂੰ ਰੋਕਣ ਲਈ ਤਿਆਰ ਕੀਤਾ। ਅਜੇ ਤੱਕ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ ਕਿ ਰੈੱਡ ਆਰਮੀ ਖੁਦ ਹਮਲੇ ਦੀ ਤਿਆਰੀ ਕਰ ਰਹੀ ਸੀ। ਇਸ ਲਈ, ਮੈਂ ਜਾਣੇ-ਪਛਾਣੇ ਦਸਤਾਵੇਜ਼ਾਂ ਨਾਲ ਕੰਮ ਕਰਨ ਦਾ ਪ੍ਰਸਤਾਵ ਕਰਦਾ ਹਾਂ, ਨਾ ਕਿ ਅੰਦਾਜ਼ੇ ਨਾਲ. ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਕਿਸੇ ਦੇ ਵਿਅਕਤੀਗਤ ਸ਼ਬਦਾਂ ਜਾਂ ਮੰਨੀਆਂ ਜਾਂਦੀਆਂ ਇੱਛਾਵਾਂ 'ਤੇ ਨਹੀਂ, ਬਲਕਿ ਇੱਕ ਦਸਤਾਵੇਜ਼ੀ ਕੰਪਲੈਕਸ 'ਤੇ ਭਰੋਸਾ ਕਰਨ ਦੀ ਜ਼ਰੂਰਤ ਹੈ।
ਇਸ ਲਈ, ਦਸਤਾਵੇਜ਼ਾਂ ਦੇ ਅਨੁਸਾਰ, ਲਾਲ ਫੌਜ ਰੱਖਿਆਤਮਕ ਕਾਰਵਾਈਆਂ ਲਈ ਤਿਆਰੀ ਕਰ ਰਹੀ ਸੀ. ਇਸਦੇ ਲਈ ਉੱਥੇ ਸਨ:
- ਬਾਰਡਰ ਕਵਰਿੰਗ ਯੋਜਨਾਵਾਂ ਵਿਕਸਿਤ ਕੀਤੀਆਂ ਗਈਆਂ ਹਨ,
- ਫੌਜਾਂ ਨੇ ਕਵਰ ਯੋਜਨਾ ਦੁਆਰਾ ਦਰਸਾਏ ਗਏ ਸਰਹੱਦ ਦੇ ਭਾਗਾਂ 'ਤੇ ਕਬਜ਼ਾ ਕਰਨਾ ਸੀ,
- ਅਤੇ ਹਮਲੇ ਦੇ ਸਮੇਂ ਤੱਕ ਪੂਰੀ ਲੜਾਈ ਦੀ ਤਿਆਰੀ ਵਿੱਚ ਰਹੋ।
ਹੁਣ ਜਨਰਲ ਸਟਾਫ ਨੂੰ ਇਸ ਗੱਲ ਵਿੱਚ ਦਿਲਚਸਪੀ ਸੀ ਕਿ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਪੂਰਵ-ਯੁੱਧ ਨਿਰਦੇਸ਼ ਅਤੇ ਆਦੇਸ਼ ਕਿਵੇਂ ਲਾਗੂ ਕੀਤੇ ਗਏ ਸਨ।
ਜੇਕਰ ਕੋਈ ਢੱਕਣ ਦੀ ਯੋਜਨਾ ਨਾ ਹੁੰਦੀ, ਫੌਜਾਂ ਨੂੰ ਸਰਹੱਦ 'ਤੇ ਅੱਗੇ ਨਹੀਂ ਵਧਾਇਆ ਜਾਂਦਾ ਸੀ ਅਤੇ ਲੜਾਈ ਦੀ ਤਿਆਰੀ 'ਤੇ ਨਹੀਂ ਰੱਖਿਆ ਜਾਂਦਾ ਸੀ, ਤਾਂ ਜਨਰਲ ਸਟਾਫ ਦੇ ਸਾਰੇ ਸਵਾਲ ਅਰਥਹੀਣ ਹਨ। ਇਸ ਕੇਸ ਵਿੱਚ ਯੁੱਧ ਬਾਰੇ ਉਹ ਕਿਹੜੇ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕਰਦਾ ਸੀ, ਇਹ ਅਸਪਸ਼ਟ ਹੈ। ਇਸ ਦੌਰਾਨ, ਜਨਰਲ ਸਟਾਫ ਫੌਜਾਂ ਵਿੱਚ ਅਸਲ ਸਥਿਤੀ ਦੇ ਸਵਾਲਾਂ ਵਿੱਚ ਦਿਲਚਸਪੀ ਰੱਖਦਾ ਸੀ, ਜੋ ਕੁਦਰਤੀ ਤੌਰ 'ਤੇ ਸਾਰੀਆਂ ਪੂਰਵ-ਯੁੱਧ ਤਿਆਰੀ ਅਤੇ ਯੋਜਨਾਬੰਦੀ ਤੋਂ ਬਾਅਦ ਹੁੰਦਾ ਸੀ।
ਏ. ਪੋਕਰੋਵਸਕੀ ਦੇ ਕਮਿਸ਼ਨ ਦੀ ਸਮੱਗਰੀ 'ਤੇ ਵਿਚਾਰ ਕਰਦੇ ਹੋਏ (ਇੱਥੇ ਸਿਰਫ਼ ਪਹਿਲੇ ਤਿੰਨ ਸਵਾਲਾਂ 'ਤੇ ਵਿਚਾਰ ਕੀਤਾ ਜਾਵੇਗਾ), ਮੈਂ ਫਿਰ ਤੋਂ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਪਹਿਲਾਂ ਦਿੱਤੇ ਨਿਰਦੇਸ਼ਾਂ 'ਤੇ ਵਾਪਸ ਆਵਾਂਗਾ। ਇਹ ਕੀ ਹੋ ਰਿਹਾ ਹੈ ਦੀ ਪੂਰੀ ਤਸਵੀਰ ਦਿਖਾਉਣ ਲਈ ਜ਼ਰੂਰੀ ਹੈ.
 
3. "ਕੀ ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਸੈਨਿਕਾਂ ਨੂੰ ਦੱਸੀ ਗਈ ਹੈ?"
ਆਉ ਅਸੀਂ ਤੁਰੰਤ ਜਨਰਲ ਸਟਾਫ ਦੇ ਪਹਿਲੇ ਦੋ ਸਵਾਲਾਂ 'ਤੇ ਸਰਵੇਖਣ ਸਮੱਗਰੀ ਵੱਲ ਮੁੜੀਏ। ਸਮੱਗਰੀ ਤਿੰਨ ਜ਼ਿਲ੍ਹਿਆਂ ਲਈ ਪੇਸ਼ ਕੀਤੀ ਜਾਂਦੀ ਹੈ: ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ, ਵੈਸਟਰਨ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਅਤੇ ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ। ਵਾਸਤਵ ਵਿੱਚ, ਯੂਐਸਐਸਆਰ ਦੀ ਫੌਜੀ-ਰਾਜਨੀਤਕ ਲੀਡਰਸ਼ਿਪ ਨੇ ਆਪਣੇ ਆਪ ਵਿੱਚ ਇਹਨਾਂ ਜ਼ਿਲ੍ਹਿਆਂ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ, ਉਹਨਾਂ ਦੇ ਨਾਵਾਂ ਵਿੱਚ "ਵਿਸ਼ੇਸ਼" ਜੋੜਿਆ। ਸਮੱਗਰੀ ਨੂੰ ਹਰੇਕ ਜ਼ਿਲ੍ਹੇ ਦੁਆਰਾ ਸਮੂਹਬੱਧ ਕੀਤਾ ਗਿਆ ਹੈ। ਇਹ ਸਮੁੱਚੇ ਤੌਰ 'ਤੇ ਜ਼ਿਲ੍ਹੇ ਦੀ ਸਥਿਤੀ ਦਾ ਮੁਲਾਂਕਣ ਕਰਨਾ ਵਧੇਰੇ ਸੁਵਿਧਾਜਨਕ ਬਣਾਉਂਦਾ ਹੈ।
ਬਾਲਟਿਕ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ਪਹਿਲਾ ਸਵਾਲ।
ਕੀ ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਫੌਜਾਂ ਨੂੰ ਦੱਸ ਦਿੱਤੀ ਗਈ ਹੈ, ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ; ਇਸ ਯੋਜਨਾ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਮਾਂਡ ਅਤੇ ਹੈੱਡਕੁਆਰਟਰ ਦੁਆਰਾ ਕਦੋਂ ਅਤੇ ਕੀ ਕੀਤਾ ਗਿਆ ਸੀ?
ਲੈਫਟੀਨੈਂਟ ਜਨਰਲ ਪੀ.ਪੀ. ਸੋਬੇਨੀਕੋਵ (8ਵੀਂ ਫੌਜ ਦੇ ਸਾਬਕਾ ਕਮਾਂਡਰ):
ਮੈਨੂੰ ਮਾਰਚ 1941 ਵਿਚ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਸਥਿਤੀ ਨੇ ਮੈਨੂੰ, ਸਭ ਤੋਂ ਪਹਿਲਾਂ, ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਤੋਂ ਜਾਣੂ ਕਰਵਾਉਣ ਲਈ, ਸਮੁੱਚੀ ਯੋਜਨਾ ਵਿੱਚ ਫੌਜ ਦੇ ਸਥਾਨ ਅਤੇ ਭੂਮਿਕਾ ਨੂੰ ਸਮਝਣ ਲਈ ਮਜਬੂਰ ਕੀਤਾ। ਪਰ, ਬਦਕਿਸਮਤੀ ਨਾਲ, ਨਾ ਤਾਂ ਜਨਰਲ ਸਟਾਫ ਵਿੱਚ, ਨਾ ਹੀ ਰਿਗਾ ਵਿੱਚ PribOVO ਹੈੱਡਕੁਆਰਟਰ ਵਿਖੇ ਪਹੁੰਚਣ 'ਤੇ, ਮੈਨੂੰ ਅਜਿਹੀ ਯੋਜਨਾ ਦੀ ਮੌਜੂਦਗੀ ਬਾਰੇ ਸੂਚਿਤ ਕੀਤਾ ਗਿਆ ਸੀ। ਮੈਨੂੰ ਜੈਲਗਾਵਾ ਵਿੱਚ ਸਥਿਤ ਫੌਜ ਦੇ ਹੈੱਡਕੁਆਰਟਰ ਦੇ ਦਸਤਾਵੇਜ਼ਾਂ ਵਿੱਚ ਵੀ ਇਸ ਮੁੱਦੇ 'ਤੇ ਕੋਈ ਨਿਰਦੇਸ਼ ਨਹੀਂ ਮਿਲਿਆ।
ਮੈਨੂੰ ਇਹ ਪ੍ਰਭਾਵ ਮਿਲਦਾ ਹੈ ਕਿ ਇਹ ਅਸੰਭਵ ਹੈ ਕਿ ਉਸ ਸਮੇਂ (ਮਾਰਚ 1941) ਅਜਿਹੀ ਯੋਜਨਾ ਮੌਜੂਦ ਸੀ। ਸਿਰਫ਼ 28 ਮਈ, 1941 ਨੂੰ, ਮੈਨੂੰ ਚੀਫ਼ ਆਫ਼ ਸਟਾਫ਼, ਮੇਜਰ ਜਨਰਲ ਜੀ.ਏ. ਲਾਰੀਓਨੋਵ ਅਤੇ ਮਿਲਟਰੀ ਕੌਂਸਲ ਦੇ ਮੈਂਬਰ, ਡਿਵੀਜ਼ਨਲ ਕਮਿਸਰ ਐਸ.ਆਈ. ਸ਼ਾਬਾਲੋਵ, ਦੇ ਨਾਲ ਜ਼ਿਲ੍ਹਾ ਹੈੱਡਕੁਆਰਟਰ 'ਤੇ ਬੁਲਾਇਆ ਗਿਆ, ਜਿੱਥੇ ਫ਼ੌਜਾਂ ਦੇ ਕਮਾਂਡਰ ਕਰਨਲ ਜਨਰਲ ਐੱਫ.ਆਈ. ਕੁਜ਼ਨੇਤਸੋਵ, ਜਲਦੀ ਹੀ ਸਾਨੂੰ ਯੋਜਨਾ ਰੱਖਿਆ ਲਈ ਪੇਸ਼ ਕੀਤਾ
ਇਹ ਸਭ ਕੁਝ ਬਹੁਤ ਹੀ ਕਾਹਲੀ ਵਿੱਚ ਅਤੇ ਕੁਝ ਘਬਰਾਹਟ ਵਾਲੇ ਮਾਹੌਲ ਵਿੱਚ ਹੋਇਆ। ਯੋਜਨਾ ਨੂੰ ਸਟਾਫ਼ ਦੇ ਮੁਖੀ ਦੁਆਰਾ ਸਮੀਖਿਆ ਅਤੇ ਅਧਿਐਨ ਲਈ ਪ੍ਰਾਪਤ ਕੀਤਾ ਗਿਆ ਸੀ। ਇਹ ਇੱਕ ਬਹੁਤ ਵੱਡੀ, ਮੋਟੀ ਨੋਟਬੁੱਕ ਸੀ, ਟਾਈਪ ਕੀਤੀ।
ਯੋਜਨਾ ਪ੍ਰਾਪਤ ਕਰਨ ਤੋਂ ਲਗਭਗ 1.5-2 ਘੰਟੇ ਬਾਅਦ, ਮੈਨੂੰ ਇਸ ਤੋਂ ਜਾਣੂ ਹੋਣ ਦਾ ਸਮਾਂ ਨਾ ਮਿਲਣ 'ਤੇ, ਮੈਨੂੰ ਕਰਨਲ ਜਨਰਲ ਐਫ.ਆਈ. ਕੁਜ਼ਨੇਤਸੋਵ ਨੂੰ ਮਿਲਣ ਲਈ ਬੁਲਾਇਆ ਗਿਆ, ਜਿਸ ਨੇ ਮੈਨੂੰ ਇਕ ਹਨੇਰੇ ਕਮਰੇ ਵਿਚ ਸੁਆਗਤ ਕੀਤਾ ਅਤੇ ਆਪਣਾ ਫੈਸਲਾ ਆਹਮੋ-ਸਾਹਮਣੇ ਸੁਣਾਇਆ। ਬਾਅਦ ਵਾਲੇ ਨੇ ਸਿਉਲਈ, ਗੌਰੇਜ (125ਵੀਂ ਅਤੇ 90ਵੀਂ ਇਨਫੈਂਟਰੀ ਡਿਵੀਜ਼ਨ) ਦੀ ਦਿਸ਼ਾ ਵਿੱਚ ਮੁੱਖ ਯਤਨਾਂ ਨੂੰ ਕੇਂਦਰਿਤ ਕਰਨ ਅਤੇ 11ਵੀਂ ਇਨਫੈਂਟਰੀ ਦੀ 10ਵੀਂ ਇਨਫੈਂਟਰੀ ਡਿਵੀਜ਼ਨ ਦੇ ਨਾਲ ਲਗਭਗ 80 ਕਿਲੋਮੀਟਰ ਦੇ ਮੋਰਚੇ 'ਤੇ ਬਾਲਟਿਕ ਸਾਗਰ (ਪਾਲੰਗਾ) ਤੋਂ ਸਰਹੱਦ ਨੂੰ ਕਵਰ ਕਰਨ ਲਈ ਉਬਾਲਿਆ। ਕੋਰ.
12ਵੀਂ ਮਕੈਨਾਈਜ਼ਡ ਕੋਰ ਨੂੰ ਫੌਜ ਦੇ ਦੂਜੇ ਹਿੱਸੇ ਵਿੱਚ ਸਿਆਲਿਆਈ ਦੇ ਉੱਤਰ ਵੱਲ ਖੇਤਰ ਵਿੱਚ ਵਾਪਸ ਲੈ ਲਿਆ ਗਿਆ ਸੀ।
ਮੇਰੇ ਰਿਕਾਰਡ, ਨਾਲ ਹੀ ਚੀਫ਼ ਆਫ਼ ਸਟਾਫ਼ ਦੇ ਰਿਕਾਰਡ ਵੀ ਖੋਹ ਲਏ ਗਏ। ਇਸ ਦੇ ਨਾਲ ਹੀ, ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਇੱਕ ਰੱਖਿਆ ਯੋਜਨਾ ਤਿਆਰ ਕਰਨ ਦੀਆਂ ਹਦਾਇਤਾਂ ਅਤੇ ਸਾਡੀਆਂ ਵਰਕਬੁੱਕਾਂ ਨੂੰ ਤੁਰੰਤ ਫੌਜ ਦੇ ਹੈੱਡਕੁਆਰਟਰ ਨੂੰ ਭੇਜਿਆ ਜਾਵੇਗਾ। ਬਦਕਿਸਮਤੀ ਨਾਲ, ਸਾਨੂੰ ਕੋਈ ਆਰਡਰ ਜਾਂ ਸਾਡੀਆਂ ਵਰਕਬੁੱਕਾਂ ਵੀ ਨਹੀਂ ਮਿਲੀਆਂ।
ਇਸ ਤਰ੍ਹਾਂ, ਰੱਖਿਆ ਯੋਜਨਾ ਫੌਜਾਂ ਨੂੰ ਨਹੀਂ ਦੱਸੀ ਗਈ ਸੀ। ਹਾਲਾਂਕਿ, ਸਰਹੱਦ 'ਤੇ ਤਾਇਨਾਤ ਫਾਰਮੇਸ਼ਨਾਂ (10ਵੀਂ, 125ਵੀਂ, ਅਤੇ 1941 ਦੀ ਬਸੰਤ ਤੋਂ, 90ਵੀਂ ਰਾਈਫਲ ਡਿਵੀਜ਼ਨਾਂ) ਸਰਹੱਦ 'ਤੇ ਬਣਾਏ ਜਾ ਰਹੇ ਕਿਲ੍ਹੇ ਵਾਲੇ ਖੇਤਰਾਂ (ਤੇਲਸ਼ਾਈ ਅਤੇ ਸਿਉਲਈ) ਦੇ ਖੇਤਰਾਂ ਵਿੱਚ ਖੇਤਰੀ ਕਿਲਾਬੰਦੀਆਂ ਤਿਆਰ ਕਰਨ ਵਿੱਚ ਰੁੱਝੀਆਂ ਹੋਈਆਂ ਸਨ, ਅਤੇ ਅਮਲੀ ਤੌਰ 'ਤੇ ਉਹਨਾਂ ਦੇ ਕਾਰਜਾਂ ਅਤੇ ਰੱਖਿਆ ਦੇ ਖੇਤਰਾਂ ਵੱਲ ਕੇਂਦਰਿਤ.
ਲੈਫਟੀਨੈਂਟ ਜਨਰਲ V.I. ਮੋਰੋਜ਼ੋਵ (11ਵੀਂ ਫੌਜ ਦੇ ਸਾਬਕਾ ਕਮਾਂਡਰ):
ਜਿਵੇਂ ਕਿ ਤੁਸੀਂ ਜਾਣਦੇ ਹੋ, 1940 ਵਿੱਚ ਕਿਲ੍ਹੇ ਵਾਲੇ ਖੇਤਰਾਂ ਦਾ ਸੰਗਠਨ ਅਤੇ ਨਿਰਮਾਣ ਸ਼ੁਰੂ ਹੋਇਆ ਸੀ। ਡਿਵੀਜ਼ਨ ਕਮਾਂਡਰ ਉਨ੍ਹਾਂ ਖੇਤਰਾਂ ਦੀ ਖੋਜ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੰਮ ਕਰਨਾ ਸੀ।
ਕਿਲੇਬੰਦੀਆਂ ਡਿਵੀਜ਼ਨਾਂ ਦੁਆਰਾ ਉਹਨਾਂ ਦੇ ਆਪਣੇ ਰੱਖਿਆ ਖੇਤਰਾਂ ਵਿੱਚ ਬਣਾਈਆਂ ਗਈਆਂ ਸਨ। ਇਸ ਲਈ ਰੈਜੀਮੈਂਟਲ ਅਤੇ ਬਟਾਲੀਅਨ ਕਮਾਂਡਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸ ਤੋਂ ਇਲਾਵਾ, ਕੋਰ, ਡਿਵੀਜ਼ਨਾਂ ਅਤੇ ਰੈਜੀਮੈਂਟਾਂ ਦੇ ਮੁੱਖ ਦਫਤਰਾਂ ਦੇ ਨਾਲ ਜ਼ਮੀਨ 'ਤੇ ਸਿਖਲਾਈ ਸੈਸ਼ਨ ਵਾਰ-ਵਾਰ ਕਰਵਾਏ ਗਏ। ਉਨ੍ਹਾਂ ਦਾ ਥੀਮ ਅਤੇ ਚਰਿੱਤਰ ਯੁੱਧ ਦੇ ਮਾਮਲੇ ਵਿੱਚ ਕਾਰਵਾਈ ਲਈ ਖੇਡਣ ਯੋਗ ਵਿਕਲਪਾਂ ਤੋਂ ਪੈਦਾ ਹੋਏ ਹਨ।
ਲੈਫਟੀਨੈਂਟ ਜਨਰਲ ਆਈ.ਪੀ. ਸ਼ਲੇਮਿਨ (11ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ):
ਮੈਂ ਅਜਿਹਾ ਕੋਈ ਦਸਤਾਵੇਜ਼ ਨਹੀਂ ਦੇਖਿਆ ਜਿੱਥੇ 11ਵੀਂ ਫੌਜ ਦੇ ਕੰਮਾਂ ਦੀ ਰੂਪਰੇਖਾ ਦਿੱਤੀ ਗਈ ਹੋਵੇ। 1941 ਦੀ ਬਸੰਤ ਵਿੱਚ, ਜ਼ਿਲ੍ਹਾ ਹੈੱਡਕੁਆਰਟਰ ਵਿਖੇ ਇੱਕ ਸੰਚਾਲਨ ਖੇਡ ਸੀ, ਜਿੱਥੇ ਹਰੇਕ ਭਾਗੀਦਾਰ ਨੇ ਆਪਣੀ ਸਥਿਤੀ ਅਨੁਸਾਰ ਡਿਊਟੀ ਨਿਭਾਈ। ਅਜਿਹਾ ਲਗਦਾ ਹੈ ਕਿ ਇਸ ਪਾਠ ਵਿੱਚ ਰਾਜ ਦੀ ਸਰਹੱਦੀ ਰੱਖਿਆ ਯੋਜਨਾ ਦੇ ਮੁੱਖ ਮੁੱਦਿਆਂ ਦਾ ਅਧਿਐਨ ਕੀਤਾ ਗਿਆ ਸੀ। ਉਸਦੇ ਬਾਅਦ, ਡਿਵੀਜ਼ਨ ਕਮਾਂਡਰਾਂ ਅਤੇ ਉਨ੍ਹਾਂ ਦੇ ਹੈੱਡਕੁਆਰਟਰ (5ਵੀਂ, 33ਵੀਂ, 28ਵੀਂ ਇਨਫੈਂਟਰੀ ਡਿਵੀਜ਼ਨ) ਨਾਲ ਜ਼ਮੀਨ 'ਤੇ ਰੱਖਿਆਤਮਕ ਲਾਈਨਾਂ ਦਾ ਅਧਿਐਨ ਕੀਤਾ ਗਿਆ। ਉਨ੍ਹਾਂ ਦੀ ਸਿਖਲਾਈ ਲਈ ਮੁੱਢਲੀਆਂ ਲੋੜਾਂ ਸੈਨਿਕਾਂ ਨੂੰ ਦੱਸੀਆਂ ਗਈਆਂ। ਰੱਖਿਆ ਲਾਈਨਾਂ ਅਤੇ ਉਨ੍ਹਾਂ ਦੇ ਸਾਜ਼ੋ-ਸਾਮਾਨ ਦੀ ਚੋਣ ਕਰਨ ਲਈ ਡਿਵੀਜ਼ਨਾਂ ਅਤੇ ਰੈਜੀਮੈਂਟਾਂ ਦੇ ਹੈੱਡਕੁਆਰਟਰ ਦੇ ਨਾਲ ਖੇਤਰ ਦੀ ਖੋਜ ਕੀਤੀ ਗਈ ਸੀ। ਅਜਿਹਾ ਲਗਦਾ ਹੈ ਕਿ ਇਹ ਫੈਸਲੇ ਅਧੀਨ ਕਮਾਂਡਰਾਂ ਅਤੇ ਹੈੱਡਕੁਆਰਟਰਾਂ ਨੂੰ ਸੂਚਿਤ ਕੀਤੇ ਗਏ ਸਨ. ਉਨ੍ਹਾਂ ਨੇ ਆਪਣੇ ਬਲਾਂ ਅਤੇ ਸਾਧਨਾਂ ਨਾਲ ਰੱਖਿਆ ਨੂੰ ਤਿਆਰ ਕੀਤਾ।
ਕਰਨਲ ਜਨਰਲ ਐੱਮ. ਐੱਸ. ਸ਼ੁਮਿਲੋਵ (8ਵੀਂ ਫੌਜ ਦੀ 11ਵੀਂ ਰਾਈਫਲ ਕੋਰ ਦੇ ਸਾਬਕਾ ਕਮਾਂਡਰ):
ਰਾਜ ਦੀ ਸਰਹੱਦੀ ਰੱਖਿਆ ਯੋਜਨਾ ਹੈੱਡਕੁਆਰਟਰ ਅਤੇ ਮੇਰੇ ਕੋਲ ਨਹੀਂ ਲਿਆਂਦੀ ਗਈ ਸੀ। ਕੋਰ ਨੂੰ ਨਿਰਮਾਣ ਅਧੀਨ ਨਵੇਂ ਕਿਲ੍ਹੇ ਵਾਲੇ ਖੇਤਰ ਅਤੇ ਪ੍ਰਸਤਾਵਿਤ ਫੋਰਫੀਲਡ ਦੀ ਪੱਟੀ ਵਿੱਚ ਫੀਲਡ ਭਰਨ ਦੇ ਵੱਖਰੇ ਕਾਰਜ ਕਰਨ ਦੀ ਯੋਜਨਾ ਬਣਾਈ ਗਈ ਸੀ। ਇਹ ਕੰਮ ਸਿਪਾਹੀਆਂ ਦੇ ਸ਼ੁਰੂ ਹੋਣ ਤੱਕ ਪੂਰੀ ਤਰ੍ਹਾਂ ਨਾਲ ਪੂਰਾ ਨਹੀਂ ਹੋਇਆ ਸੀ, ਇਸ ਲਈ, ਜ਼ਾਹਰ ਤੌਰ 'ਤੇ, ਕੋਰ ਲਈ ਜੁਰਾ ਨਦੀ ਦੇ ਪੂਰਬੀ ਕੰਢੇ, ਅਰਥਾਤ, ਉਸਾਰੀ ਅਧੀਨ ਕਿਲ੍ਹੇ ਵਾਲੇ ਖੇਤਰ ਦੀ ਲਾਈਨ ਦੇ ਨਾਲ ਰੱਖਿਆ ਕਰਨ ਦਾ ਫੈਸਲਾ ਕੀਤਾ ਗਿਆ ਸੀ, ਅਤੇ ਫੋਰਫੀਲਡ ਦੀਆਂ ਖਾਈਆਂ ਵਿੱਚ ਇਸਨੂੰ ਪ੍ਰਤੀ ਰੈਜੀਮੈਂਟ ਸਿਰਫ ਇੱਕ ਕੰਪਨੀ ਛੱਡਣ ਦਾ ਹੁਕਮ ਦਿੱਤਾ ਗਿਆ ਸੀ।
ਮੇਜਰ ਜਨਰਲ I. I. Fadeev (8ਵੀਂ ਫੌਜ ਦੀ 10ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਕਮਾਂਡਰ):
ਮੈਨੂੰ ਮੇਰੇ ਡਿਵੀਜ਼ਨ ਦੇ ਜ਼ੋਨ ਅਤੇ ਖੱਬੇ ਪਾਸੇ ਦੇ ਗੁਆਂਢੀ - 125 ਦੇ ਜ਼ੋਨ ਵਿੱਚ ਲਿਥੁਆਨੀਅਨ ਐਸਐਸਆਰ ਦੀ ਰਾਜ ਸਰਹੱਦ ਦੀ ਰੱਖਿਆ ਦੀ ਯੋਜਨਾ ਬਾਰੇ ਪਤਾ ਸੀ। ਡਿਵੀਜ਼ਨ ਅਤੇ ਰੈਜੀਮੈਂਟਾਂ ਦੇ ਹੈੱਡਕੁਆਰਟਰਾਂ ਨੇ ਲੜਾਈ ਦੇ ਦਸਤਾਵੇਜ਼ ਤਿਆਰ ਕੀਤੇ: ਆਦੇਸ਼, ਨਿਰਦੇਸ਼, ਨਕਸ਼ੇ, ਚਿੱਤਰ, ਆਦਿ। ਗਠਨ ਦੀਆਂ ਇਕਾਈਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੋਂ ਰੱਖਿਆ ਖੇਤਰਾਂ ਅਤੇ ਅੱਗ ਦੀਆਂ ਸਥਾਪਨਾਵਾਂ 'ਤੇ ਕਬਜ਼ਾ ਕਰਨ ਲਈ ਸਿਖਲਾਈ ਦਿੱਤੀ ਗਈ ਸੀ।
ਮੇਰੇ ਕੋਲ ਮੌਜੂਦ ਸਾਧਨਾਂ ਨਾਲ ਰਾਈਫਲ ਰੈਜੀਮੈਂਟਾਂ ਨੂੰ ਮਜ਼ਬੂਤ ਕੀਤਾ ਗਿਆ ਸੀ। ਮੁੱਖ ਫੋਕਸ ਕ੍ਰੇਟਿੰਗਾ, ਪਪੂੰਗੀ ਅਤੇ ਬਾਲਟਿਕ ਸਾਗਰ ਤੱਟ ਦੇ ਨਾਲ ਲੀਬਾਓ ਦੇ ਨਾਲ-ਨਾਲ ਕਲੈਪੇਡਾ, ਰੀਟੋਵਾਸ ਦੀਆਂ ਦਿਸ਼ਾਵਾਂ 'ਤੇ ਸੀ। ਸਾਰਾ ਤੋਪਖਾਨਾ ਵੀ ਵਰਤਿਆ ਗਿਆ। ਇਸਦੇ ਲਈ ਦਸਤਾਵੇਜ਼ ਅਤੇ ਕਈ ਫਾਇਰਿੰਗ ਪੋਜੀਸ਼ਨ ਤਿਆਰ ਕੀਤੇ ਗਏ ਸਨ।
ਪੂਰੀ ਡਿਵੀਜ਼ਨ ਦੇ ਰੱਖਿਆ ਖੇਤਰ ਦੇ ਖੇਤਰ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਗਿਆ ਸੀ, ਰੱਖਿਆਤਮਕ ਅਹੁਦਿਆਂ 'ਤੇ ਕਬਜ਼ਾ ਕਰਨ ਲਈ ਸਭ ਤੋਂ ਨਜ਼ਦੀਕੀ ਪਹੁੰਚ ਅਤੇ ਪਲਾਟੂਨ ਕਮਾਂਡਰ, ਮੁੱਖ ਅਤੇ ਰਿਜ਼ਰਵ ਕਮਾਂਡ ਅਤੇ ਨਿਰੀਖਣ ਪੋਸਟਾਂ ਸਮੇਤ, ਡਿਵੀਜ਼ਨ ਹੈੱਡਕੁਆਰਟਰ ਤੋਂ ਲੈ ਕੇ ਕੰਪਨੀ ਕਮਾਂਡਰਾਂ ਤੱਕ ਫਾਇਰਿੰਗ ਢਾਂਚੇ ਨੂੰ ਲੈਸ ਕੀਤਾ ਗਿਆ ਸੀ।
ਦੂਜਾ ਸਵਾਲ.
ਕਿਸ ਸਮੇਂ ਤੋਂ ਅਤੇ ਕਿਸ ਹੁਕਮ ਦੇ ਆਧਾਰ 'ਤੇ ਕਵਰਿੰਗ ਫੌਜਾਂ ਨੇ ਰਾਜ ਦੀ ਸਰਹੱਦ ਵਿਚ ਦਾਖਲ ਹੋਣਾ ਸ਼ੁਰੂ ਕੀਤਾ ਅਤੇ ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵਿਚੋਂ ਕਿੰਨੀਆਂ ਨੂੰ ਤਾਇਨਾਤ ਕੀਤਾ ਗਿਆ ਸੀ?
ਲੈਫਟੀਨੈਂਟ ਜਨਰਲ ਪੀ.ਪੀ. ਸੋਬੇਨੀਕੋਵ (8ਵੀਂ ਫੌਜ ਦੇ ਸਾਬਕਾ ਕਮਾਂਡਰ):
18 ਜੂਨ, 1941 ਦੀ ਸਵੇਰ ਨੂੰ, ਫੌਜ ਦੇ ਮੁਖੀ ਅਤੇ ਮੈਂ ਸਿਆਲੀਆਈ ਕਿਲ੍ਹੇ ਵਾਲੇ ਖੇਤਰ ਵਿੱਚ ਰੱਖਿਆਤਮਕ ਕੰਮ ਦੀ ਪ੍ਰਗਤੀ ਦੀ ਜਾਂਚ ਕਰਨ ਲਈ ਸਰਹੱਦੀ ਜ਼ੋਨ ਵਿੱਚ ਗਏ। ਸਿਆਲਿਆਈ ਦੇ ਨੇੜੇ, ਇੱਕ ਯਾਤਰੀ ਕਾਰ ਨੇ ਮੈਨੂੰ ਓਵਰਟੇਕ ਕੀਤਾ ਅਤੇ ਜਲਦੀ ਹੀ ਰੁਕ ਗਿਆ. ਕਰਨਲ ਜਨਰਲ ਐਫ.ਆਈ. ਕੁਜ਼ਨੇਤਸੋਵ (ਪ੍ਰਿਬੋਵੋ ਫੌਜਾਂ ਦਾ ਕਮਾਂਡਰ) ਇਸ ਤੋਂ ਉਭਰਿਆ। ਐਫ.ਆਈ. ਕੁਜ਼ਨੇਤਸੋਵ ਨੇ ਮੈਨੂੰ ਇਕ ਪਾਸੇ ਬੁਲਾਇਆ ਅਤੇ ਉਤਸੁਕਤਾ ਨਾਲ ਮੈਨੂੰ ਸੂਚਿਤ ਕੀਤਾ ਕਿ ਕੁਝ ਜਰਮਨ ਮਸ਼ੀਨੀ ਯੂਨਿਟ ਸੁਵਾਲਕੀ ਵਿਚ ਕੇਂਦਰਿਤ ਸਨ। ਉਸਨੇ ਮੈਨੂੰ ਸਰਹੱਦ 'ਤੇ ਤੁਰੰਤ ਫਾਰਮਾਂ ਨੂੰ ਵਾਪਸ ਲੈਣ ਦਾ ਹੁਕਮ ਦਿੱਤਾ, ਅਤੇ 19 ਜੂਨ ਦੀ ਸਵੇਰ ਤੱਕ ਸਿਆਲਿਆਈ ਤੋਂ 12 ਕਿਲੋਮੀਟਰ ਦੱਖਣ-ਪੱਛਮ ਵਿੱਚ ਇੱਕ ਕਮਾਂਡ ਪੋਸਟ 'ਤੇ ਫੌਜ ਦਾ ਹੈੱਡਕੁਆਰਟਰ ਲਗਾਉਣ ਦਾ ਹੁਕਮ ਦਿੱਤਾ।
ਜ਼ਿਲ੍ਹਾ ਫੌਜਾਂ ਦੇ ਕਮਾਂਡਰ ਨੇ ਤੈਰਾਗਾ ਜਾਣ ਦਾ ਫੈਸਲਾ ਕੀਤਾ ਅਤੇ ਉਥੇ ਮੇਜਰ ਜਨਰਲ ਐਮ.ਐਸ. ਸ਼ੁਮਿਲੋਵ ਦੀ 11ਵੀਂ ਰਾਈਫਲ ਕੋਰ ਨੂੰ ਲੜਾਈ ਦੀ ਤਿਆਰੀ ਲਈ ਰੱਖਿਆ, ਅਤੇ ਉਸਨੇ ਮੈਨੂੰ ਫੌਜ ਦੇ ਸੱਜੇ ਪਾਸੇ ਜਾਣ ਦਾ ਹੁਕਮ ਦਿੱਤਾ। ਅਸੀਂ ਥਲ ਸੈਨਾ ਦੇ ਮੁਖੀ ਮੇਜਰ ਜਨਰਲ ਜੀਏ ਲਾਰੀਓਨੋਵ ਨੂੰ ਵਾਪਸ ਜੇਲਗਾਵਾ ਭੇਜਿਆ। ਉਸ ਨੂੰ ਹੈੱਡਕੁਆਰਟਰ ਦੀ ਕਮਾਂਡ ਪੋਸਟ ਤੱਕ ਅਗਵਾਈ ਕਰਨ ਦਾ ਕੰਮ ਮਿਲਿਆ।
ਦਿਨ ਦੇ ਅੰਤ ਤੱਕ, ਟਿਨਿਟਸਾ 'ਤੇ ਸੈਨਿਕਾਂ ਨੂੰ ਕੇਂਦਰਿਤ ਕਰਨ ਲਈ ਜ਼ਬਾਨੀ ਆਦੇਸ਼ ਦਿੱਤੇ ਗਏ ਸਨ. 19 ਜੂਨ ਦੀ ਸਵੇਰ ਨੂੰ, ਮੈਂ ਨਿੱਜੀ ਤੌਰ 'ਤੇ ਆਰਡਰ ਦੀ ਪ੍ਰਗਤੀ ਦੀ ਜਾਂਚ ਕੀਤੀ। 10ਵੀਂ, 90ਵੀਂ ਅਤੇ 25ਵੀਂ ਇਨਫੈਂਟਰੀ ਡਿਵੀਜ਼ਨ ਦੀਆਂ ਯੂਨਿਟਾਂ ਨੇ ਖਾਈ ਅਤੇ ਲੱਕੜ-ਅਤੇ-ਧਰਤੀ ਫਾਇਰਿੰਗ ਪੁਆਇੰਟਾਂ 'ਤੇ ਕਬਜ਼ਾ ਕਰ ਲਿਆ, ਹਾਲਾਂਕਿ ਬਹੁਤ ਸਾਰੇ ਢਾਂਚੇ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਸਨ। 19 ਜੂਨ ਦੀ ਰਾਤ ਨੂੰ, 12ਵੀਂ ਮਕੈਨਾਈਜ਼ਡ ਕੋਰ ਦੀਆਂ ਟੁਕੜੀਆਂ ਨੂੰ ਸਿਆਲਿਆਈ ਖੇਤਰ ਵਿੱਚ ਵਾਪਸ ਲੈ ਲਿਆ ਗਿਆ ਸੀ, ਅਤੇ ਉਸੇ ਸਮੇਂ ਸੈਨਾ ਦੇ ਹੈੱਡਕੁਆਰਟਰ ਕਮਾਂਡ ਪੋਸਟ 'ਤੇ ਪਹੁੰਚ ਗਏ ਸਨ।
ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਫਾਰਮਾਂ ਨੂੰ ਤਾਇਨਾਤ ਕਰਨ ਲਈ ਕੋਈ ਲਿਖਤੀ ਆਦੇਸ਼ ਨਹੀਂ ਮਿਲਿਆ ਹੈ। ਸਭ ਕੁਝ ਜ਼ਿਲ੍ਹਾ ਫ਼ੌਜ ਦੇ ਕਮਾਂਡਰ ਦੇ ਜ਼ੁਬਾਨੀ ਹੁਕਮ ਦੇ ਆਧਾਰ 'ਤੇ ਕੀਤਾ ਗਿਆ ਸੀ. ਇਸ ਤੋਂ ਬਾਅਦ ਟੈਲੀਫੋਨ ਅਤੇ ਟੈਲੀਗ੍ਰਾਫ ਦੁਆਰਾ ਡਿਟੈਕਟਰਾਂ ਦੀ ਉਸਾਰੀ, ਮਾਈਨਿੰਗ ਆਦਿ ਬਾਰੇ ਆਪਾ-ਵਿਰੋਧੀ ਹਦਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਸਮਝਣਾ ਔਖਾ ਸੀ। ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ, ਦੁਬਾਰਾ ਪੁਸ਼ਟੀ ਕੀਤੀ ਗਈ ਅਤੇ 22 ਜੂਨ ਦੀ ਰਾਤ ਨੂੰ, ਮੈਨੂੰ ਨਿੱਜੀ ਤੌਰ 'ਤੇ ਜ਼ਿਲ੍ਹੇ ਦੇ ਚੀਫ਼ ਆਫ਼ ਸਟਾਫ਼, ਲੈਫਟੀਨੈਂਟ ਜਨਰਲ ਪੀ. ਐੱਸ. ਕਲੇਨੋਵ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਮਿਲਿਆ। ਆਮ ਤੌਰ 'ਤੇ, ਬਹੁਤ ਘਬਰਾਹਟ ਅਤੇ "ਯੁੱਧ ਭੜਕਾਉਣ" ਦਾ ਡਰ ਹਰ ਜਗ੍ਹਾ ਮਹਿਸੂਸ ਕੀਤਾ ਗਿਆ ਸੀ ਅਤੇ, ਨਤੀਜੇ ਵਜੋਂ, ਕਾਰਵਾਈਆਂ ਵਿੱਚ ਅਸੰਗਤਤਾ ਪੈਦਾ ਹੋਈ ਸੀ.
ਲੈਫਟੀਨੈਂਟ ਜਨਰਲ V.I. ਮੋਰੋਜ਼ੋਵ (11ਵੀਂ ਫੌਜ ਦੇ ਸਾਬਕਾ ਕਮਾਂਡਰ):
ਜ਼ਿਲੇ ਵਿਚ ਸੈਨਿਕਾਂ ਦੇ ਕਮਾਂਡਰ ਦੇ ਜ਼ੁਬਾਨੀ ਆਦੇਸ਼ਾਂ ਦੇ ਆਧਾਰ 'ਤੇ, 11ਵੀਂ ਫੌਜ ਦੀਆਂ ਟੁਕੜੀਆਂ ਤਿਆਰ ਕੀਤੀ ਗਈ ਰੱਖਿਆ ਲਾਈਨ 'ਤੇ ਚਲੀਆਂ ਗਈਆਂ। ਇਹ ਖੇਤ ਕਿਲਾਬੰਦੀ ਨੂੰ ਸੁਧਾਰਨ ਦੀ ਆੜ ਹੇਠ ਕੀਤਾ ਗਿਆ ਸੀ।
ਸਰਹੱਦ 'ਤੇ ਹਰੇਕ ਡਿਵੀਜ਼ਨ ਤੋਂ ਇੱਕ ਰੈਜੀਮੈਂਟ ਸੀ, ਇੱਕ ਨਿਯਮ ਦੇ ਤੌਰ 'ਤੇ, ਇੱਕ ਤੋਪਖਾਨੇ ਦੀ ਬਟਾਲੀਅਨ ਦੁਆਰਾ ਮਜਬੂਤ ਕੀਤੀ ਗਈ ਸੀ। ਜੂਨ ਦੇ ਸ਼ੁਰੂ ਵਿੱਚ, ਕੁਝ ਰੈਜੀਮੈਂਟਾਂ ਨੂੰ ਦੂਜਿਆਂ ਦੁਆਰਾ ਬਦਲ ਦਿੱਤਾ ਗਿਆ ਸੀ।
ਜੂਨ 1941 ਦੇ ਸ਼ੁਰੂ ਵਿੱਚ, ਡਿਵੀਜ਼ਨਾਂ ਨੇ ਆਪਣੇ ਖੇਤਰਾਂ ਵਿੱਚ ਕਮਾਂਡ ਪੋਸਟਾਂ ਤਾਇਨਾਤ ਕੀਤੀਆਂ ਸਨ, ਜਿੱਥੇ ਅਧਿਕਾਰੀ ਲਗਾਤਾਰ ਡਿਊਟੀ 'ਤੇ ਸਨ।
ਲੈਫਟੀਨੈਂਟ ਜਨਰਲ ਆਈ.ਪੀ. ਸ਼ਲੇਮਿਨ (11ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ):
ਮੈਨੂੰ ਰਾਜ ਦੀ ਸਰਹੱਦ 'ਤੇ ਫੌਜਾਂ ਦੀ ਵਾਪਸੀ ਬਾਰੇ ਕੋਈ ਆਦੇਸ਼ ਯਾਦ ਨਹੀਂ ਹੈ। ਜ਼ਾਹਰਾ ਤੌਰ 'ਤੇ, ਉਹ ਉੱਥੇ ਨਹੀਂ ਸੀ, ਕਿਉਂਕਿ 28ਵੀਂ ਅਤੇ 33ਵੀਂ ਰਾਈਫਲ ਡਿਵੀਜ਼ਨ ਇਸ ਦੇ ਨੇੜੇ ਸਨ, ਅਤੇ 5ਵਾਂ ਕੈਂਪ (ਸਰਹੱਦ ਤੋਂ 30-35 ਕਿਲੋਮੀਟਰ) ਵਿੱਚ ਸੀ।
ਜੂਨ ਦੇ ਦੂਜੇ ਅੱਧ ਵਿੱਚ, ਕੋਵਨੋ ਖੇਤਰ ਵਿੱਚ ਇੱਕ ਫੀਲਡ ਕੈਂਪ ਵਿੱਚ ਜਾਣ ਦੇ ਬਹਾਨੇ, ਡਵਿੰਸਕ ਤੋਂ 23 ਵੀਂ ਇਨਫੈਂਟਰੀ ਡਿਵੀਜ਼ਨ ਨੇ ਧਿਆਨ ਕੇਂਦਰਿਤ ਕੀਤਾ.
ਜੂਨ ਵਿੱਚ, 18 ਅਤੇ 20 ਦੇ ਵਿਚਕਾਰ, ਸਰਹੱਦੀ ਯੂਨਿਟਾਂ ਦੇ ਕਮਾਂਡਰਾਂ ਨੇ ਲਿਥੁਆਨੀਆ ਦੇ ਖੇਤਰ ਵਿੱਚ ਘੁਸਪੈਠ ਕਰਨ ਵਾਲੇ ਭੰਨਤੋੜ ਕਰਨ ਵਾਲਿਆਂ ਵਿਰੁੱਧ ਲੜਾਈ ਵਿੱਚ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਦੇ ਨਾਲ ਫੌਜ ਦੇ ਹੈੱਡਕੁਆਰਟਰ ਵੱਲ ਮੁੜਿਆ। ਇਸ ਸਬੰਧ ਵਿੱਚ, ਇਹ ਫੈਸਲਾ ਕੀਤਾ ਗਿਆ ਸੀ ਕਿ, ਰਣਨੀਤਕ ਅਭਿਆਸਾਂ ਦੀ ਆੜ ਵਿੱਚ, ਡਵੀਜ਼ਨਾਂ ਆਪਣੇ ਸੈਕਟਰਾਂ ਵਿੱਚ ਰੱਖਿਆਤਮਕ ਸਥਿਤੀਆਂ ਸੰਭਾਲਣਗੀਆਂ ਅਤੇ ਲੜਾਕਿਆਂ ਨੂੰ ਅਸਲਾ ਸੌਂਪਣਗੀਆਂ, ਜਿਸ ਨੂੰ, ਜ਼ਿਲ੍ਹਾ ਸੈਨਿਕਾਂ ਦੇ ਕਮਾਂਡਰ ਨੇ ਖੋਹਣ ਦਾ ਆਦੇਸ਼ ਦਿੱਤਾ ਅਤੇ ਡਿਵੀਜ਼ਨਲ ਵੇਅਰਹਾਊਸਾਂ ਨੂੰ ਦਿੱਤਾ ਗਿਆ।
ਇਸ ਤਰ੍ਹਾਂ, 20 ਜੂਨ ਤੱਕ, ਤਿੰਨ ਰਾਈਫਲ ਡਿਵੀਜ਼ਨਾਂ ਨੇ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤੀ ਨਾਲ ਰੱਖਣ ਦੇ ਕੰਮ ਦੇ ਨਾਲ ਰੱਖਿਆਤਮਕ ਸਥਿਤੀਆਂ ਲੈ ਲਈਆਂ।
ਕਰਨਲ ਜਨਰਲ ਐੱਮ. ਐੱਸ. ਸ਼ੁਮਿਲੋਵ (8ਵੀਂ ਫੌਜ ਦੀ 11ਵੀਂ ਰਾਈਫਲ ਕੋਰ ਦੇ ਸਾਬਕਾ ਕਮਾਂਡਰ):
ਕੋਰ ਦੀਆਂ ਟੁਕੜੀਆਂ ਨੇ 18 ਜੂਨ ਨੂੰ ਫੌਜ ਦੇ ਕਮਾਂਡਰ ਦੇ ਹੁਕਮ ਨਾਲ ਰੱਖਿਆਤਮਕ ਸਥਿਤੀਆਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਸਿਰਫ 125ਵੀਂ ਇਨਫੈਂਟਰੀ ਡਿਵੀਜ਼ਨ ਦੇ ਕਮਾਂਡਰ ਅਤੇ ਕੋਰ ਯੂਨਿਟਾਂ ਨੂੰ ਆਦੇਸ਼ ਦਿੱਤਾ ਸੀ। ਹੋਰ ਯੂਨਿਟਾਂ ਨੂੰ ਵੀ ਫੌਜ ਦੇ ਸੰਪਰਕ ਅਫਸਰਾਂ ਰਾਹੀਂ ਜ਼ੁਬਾਨੀ ਆਦੇਸ਼ ਪ੍ਰਾਪਤ ਹੋਏ। ਕੋਰ ਹੈੱਡਕੁਆਰਟਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਗੋਲਾ ਬਾਰੂਦ ਨਾ ਦੇਣ ਦਾ ਹੁਕਮ ਦਿੱਤਾ ਗਿਆ। ਇਸ ਨੂੰ ਸਿਰਫ਼ ਰੱਖਿਆ ਇੰਜਨੀਅਰਿੰਗ ਸਾਜ਼ੋ-ਸਾਮਾਨ ਨੂੰ ਸੁਧਾਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, 20 ਜੂਨ ਨੂੰ, ਆਉਣ ਵਾਲੇ ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਮੈਂ ਯੂਨਿਟਾਂ ਨੂੰ ਕਾਰਤੂਸ ਅਤੇ ਸ਼ੈੱਲ ਵੰਡਣ ਅਤੇ ਕੁਝ ਖੇਤਰਾਂ ਵਿੱਚ ਮਾਈਨਿੰਗ ਸ਼ੁਰੂ ਕਰਨ ਦਾ ਆਦੇਸ਼ ਦਿੱਤਾ।
21 ਜੂਨ ਨੂੰ, ਜ਼ਿਲ੍ਹੇ ਦੀ ਮਿਲਟਰੀ ਕੌਂਸਲ ਦਾ ਇੱਕ ਮੈਂਬਰ (ਕੋਰਜ਼ ਕਮਿਸਰ ਪੀ.ਏ. ਡਿਬਰੋਵਾ) ਕੋਰ ਹੈੱਡਕੁਆਰਟਰ ਵਿੱਚ ਸੀ, ਜਿਸ ਨੇ ਸਟਾਫ਼ ਦੇ ਮੁਖੀ ਦੁਆਰਾ, ਅਸਲੇ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ। ਮੈਂ ਇਸ ਮੁੱਦੇ 'ਤੇ ਫੌਜ ਦੇ ਹੈੱਡਕੁਆਰਟਰ ਤੋਂ ਲਿਖਤੀ ਆਦੇਸ਼ ਮੰਗਿਆ, ਪਰ ਕੋਈ ਜਵਾਬ ਨਹੀਂ ਮਿਲਿਆ।
ਮੇਜਰ ਜਨਰਲ I. I. Fadeev (8ਵੀਂ ਫੌਜ ਦੀ 10ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਕਮਾਂਡਰ):
19 ਜੂਨ, 1941 ਨੂੰ, 10ਵੀਂ ਰਾਈਫਲ ਕੋਰ ਦੇ ਕਮਾਂਡਰ, ਮੇਜਰ ਜਨਰਲ ਆਈ.ਐਫ. ਨਿਕੋਲੇਵ ਤੋਂ ਡਿਵੀਜ਼ਨ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਆਦੇਸ਼ ਮਿਲਿਆ। ਸਾਰੀਆਂ ਯੂਨਿਟਾਂ ਨੂੰ ਤੁਰੰਤ ਰੱਖਿਆ ਖੇਤਰ ਵਿੱਚ ਵਾਪਸ ਲੈ ਲਿਆ ਗਿਆ ਅਤੇ ਬੰਕਰਾਂ ਅਤੇ ਤੋਪਖਾਨੇ ਦੀ ਗੋਲੀਬਾਰੀ ਦੀਆਂ ਸਥਿਤੀਆਂ 'ਤੇ ਕਬਜ਼ਾ ਕਰ ਲਿਆ ਗਿਆ। ਸਵੇਰ ਵੇਲੇ, ਜ਼ਮੀਨ 'ਤੇ ਰੈਜੀਮੈਂਟਾਂ, ਬਟਾਲੀਅਨਾਂ ਅਤੇ ਕੰਪਨੀਆਂ ਦੇ ਕਮਾਂਡਰਾਂ ਨੇ ਪਹਿਲਾਂ ਵਿਕਸਤ ਯੋਜਨਾ ਦੇ ਅਨੁਸਾਰ ਲੜਾਈ ਦੇ ਮਿਸ਼ਨਾਂ ਨੂੰ ਸਪੱਸ਼ਟ ਕੀਤਾ ਅਤੇ ਉਨ੍ਹਾਂ ਨੂੰ ਪਲਟਨ ਅਤੇ ਸਕੁਐਡ ਕਮਾਂਡਰਾਂ ਕੋਲ ਲਿਆਂਦਾ।
ਸਰਹੱਦ 'ਤੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਛੁਪਾਉਣ ਲਈ, ਸਾਧਾਰਨ ਰੱਖਿਆ ਕੰਮ ਕੀਤਾ ਜਾਂਦਾ ਸੀ, ਅਤੇ ਕੁਝ ਜਵਾਨ ਪੂਰੀ ਤਰ੍ਹਾਂ ਲੜਾਕੂ ਤਿਆਰੀ ਵਿਚ ਰਹਿੰਦੇ ਹੋਏ, ਰੱਖਿਆਤਮਕ ਢਾਂਚੇ ਦੇ ਅੰਦਰ ਭੇਸ ਵਿਚ ਸਨ।
ਕਰਨਲ ਐਸ.ਐਮ. ਫਿਰਸੋਵ (11ਵੀਂ ਫੌਜ ਦੇ ਇੰਜੀਨੀਅਰਿੰਗ ਟੁਕੜੀਆਂ ਦੇ ਸਾਬਕਾ ਮੁਖੀ):
20 ਜੂਨ ਨੂੰ, ਵਿਭਾਗਾਂ ਦੇ ਮੁਖੀਆਂ ਅਤੇ ਫੌਜ ਦੇ ਡਾਇਰੈਕਟੋਰੇਟ ਚੀਫ਼ ਆਫ਼ ਸਟਾਫ਼, ਮੇਜਰ ਜਨਰਲ ਆਈ.ਪੀ. ਸ਼ਲੇਮਿਨ ਨਾਲ ਇਕੱਠੇ ਹੋਏ, ਜਿਨ੍ਹਾਂ ਨੇ ਐਲਾਨ ਕੀਤਾ ਕਿ ਉਹ ਉਸ ਰਾਤ ਕਮਾਂਡ ਪੋਸਟ ਲਈ ਜਾ ਰਹੇ ਹਨ। ਸਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਇਹ ਸਮਾਗਮ ਸਿਖਲਾਈ ਸਰਕਟਾਂ 'ਤੇ ਆਯੋਜਿਤ ਕੀਤਾ ਜਾ ਰਿਹਾ ਸੀ।
ਉਨ੍ਹਾਂ ਨੂੰ ਇੰਜੀਨੀਅਰਿੰਗ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਉਣ ਦੀ ਇਜਾਜ਼ਤ ਨਹੀਂ ਸੀ। ਫਿਰ ਵੀ, ਕਮਾਂਡ ਨੇ ਰਾਜ ਦੀ ਸਰਹੱਦ 'ਤੇ ਮਾਈਨਿੰਗ ਖੇਤਰਾਂ 'ਤੇ ਕੋਈ ਇਤਰਾਜ਼ ਨਹੀਂ ਕੀਤਾ, ਬਸ਼ਰਤੇ ਕਿ ਮੈਂ ਖੁਦ ਇਨ੍ਹਾਂ ਕਾਰਵਾਈਆਂ ਲਈ ਜ਼ਿੰਮੇਵਾਰ ਹੋਵਾਂਗਾ। ਕੰਮ ਸ਼ੁਰੂ ਕਰ ਦਿੱਤਾ। ਹਾਲਾਂਕਿ, ਅਗਲੇ ਦਿਨ ਮੈਨੂੰ ਫੌਜ ਦੇ ਚੀਫ਼ ਆਫ਼ ਸਟਾਫ਼ ਕੋਲ ਬੁਲਾਇਆ ਗਿਆ, ਜਿੱਥੇ ਮੈਂ ਜ਼ਿਲ੍ਹੇ ਤੋਂ ਇੱਕ ਤਾਰ ਤੋਂ ਜਾਣੂ ਸੀ। "ਜ਼ਿਲ੍ਹੇ ਦੇ ਸੈਨਿਕਾਂ ਦੇ ਕਮਾਂਡਰ," ਇਸ ਵਿੱਚ ਕਿਹਾ ਗਿਆ ਹੈ, "11ਵੀਂ ਫੌਜ ਦੇ ਕਮਾਂਡਰ ਦਾ ਧਿਆਨ ਫੌਜ ਦੇ ਇੰਜੀਨੀਅਰਿੰਗ ਟੁਕੜੀਆਂ ਦੇ ਮੁਖੀ ਲੈਫਟੀਨੈਂਟ ਕਰਨਲ ਫਰਸੋਵ ਦੀਆਂ ਅਣਅਧਿਕਾਰਤ ਕਾਰਵਾਈਆਂ ਵੱਲ ਖਿੱਚਦਾ ਹੈ, ਜਿਸ ਨੇ ਆਪਣੇ ਆਪ ਨੂੰ ਦੋ ਸੈਪਰ ਬਟਾਲੀਅਨਾਂ ਨੂੰ ਹਟਾਉਣ ਵਿੱਚ ਪ੍ਰਗਟ ਕੀਤਾ ਸੀ। ਰੱਖਿਆਤਮਕ ਕੰਮ ਤੋਂ ਅਤੇ ਉਸ ਨੂੰ ਸਰਹੱਦ 'ਤੇ ਮਾਈਨਿੰਗ ਕਰਨ ਦਾ ਕੰਮ ਸੌਂਪਣ ਵਿਚ। ਜ਼ਿਲ੍ਹਾ ਕਮਾਂਡਰ ਲੈਫਟੀਨੈਂਟ ਕਰਨਲ ਫਿਰਸੋਵ ਨੂੰ ਤਾੜਨਾ ਕਰਦਾ ਹੈ ਅਤੇ ਬਟਾਲੀਅਨਾਂ ਨੂੰ ਵਾਪਸ ਜਾਣ ਅਤੇ ਮਾਈਨਿੰਗ ਦਾ ਕੰਮ ਨਾ ਕਰਨ ਦਾ ਹੁਕਮ ਦਿੰਦਾ ਹੈ। ”
ਟੈਂਕ ਫੋਰਸਿਜ਼ ਦੇ ਕਰਨਲ ਜਨਰਲ ਪੀ.ਪੀ. ਪੋਲੂਬੋਯਾਰੋਵ (ਪ੍ਰੀਬੋਵੋ ਦੇ ਬਖਤਰਬੰਦ ਬਲਾਂ ਦੇ ਸਾਬਕਾ ਮੁਖੀ):
16 ਜੂਨ ਨੂੰ, ਰਾਤ 11 ਵਜੇ, 12ਵੀਂ ਮਕੈਨਾਈਜ਼ਡ ਕੋਰ ਦੀ ਕਮਾਂਡ ਨੂੰ ਯੂਨਿਟ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਨਿਰਦੇਸ਼ ਮਿਲਿਆ। ਕੋਰ ਕਮਾਂਡਰ, ਮੇਜਰ ਜਨਰਲ ਐਨ.ਐਮ. ਸ਼ੈਸਟੋਪਾਲੋਵ ਨੂੰ 17 ਜੂਨ ਨੂੰ 23:00 ਵਜੇ 202ਵੀਂ ਮੋਟਰਾਈਜ਼ਡ ਡਿਵੀਜ਼ਨ ਤੋਂ ਪਹੁੰਚਣ 'ਤੇ ਇਸ ਬਾਰੇ ਸੂਚਿਤ ਕੀਤਾ ਗਿਆ, ਜਿੱਥੇ ਉਹ ਗਤੀਸ਼ੀਲਤਾ ਦੀ ਤਿਆਰੀ ਦੀ ਜਾਂਚ ਕਰ ਰਿਹਾ ਸੀ।
18 ਜੂਨ ਨੂੰ, ਕੋਰ ਕਮਾਂਡਰ ਨੇ ਲੜਾਈ ਦੇ ਅਲਰਟ 'ਤੇ ਫਾਰਮੇਸ਼ਨਾਂ ਅਤੇ ਯੂਨਿਟਾਂ ਨੂੰ ਖੜ੍ਹਾ ਕੀਤਾ ਅਤੇ ਉਨ੍ਹਾਂ ਨੂੰ ਯੋਜਨਾਬੱਧ ਖੇਤਰਾਂ ਵਿੱਚ ਵਾਪਸ ਜਾਣ ਦਾ ਆਦੇਸ਼ ਦਿੱਤਾ। ਅਜਿਹਾ 19 ਅਤੇ 20 ਜੂਨ ਦੌਰਾਨ ਕੀਤਾ ਗਿਆ ਸੀ।
16 ਜੂਨ ਨੂੰ, ਜ਼ਿਲ੍ਹਾ ਹੈੱਡਕੁਆਰਟਰ ਦੇ ਆਦੇਸ਼ ਦੁਆਰਾ, ਤੀਜੀ ਮਕੈਨਾਈਜ਼ਡ ਕੋਰ (ਟੈਂਕ ਫੋਰਸਿਜ਼ ਦੇ ਕਮਾਂਡਰ ਮੇਜਰ ਜਨਰਲ ਏ.ਵੀ. ਕੁਰਕਿਨ) ਨੂੰ ਵੀ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ, ਜੋ ਉਸੇ ਸਮੇਂ ਨਿਰਧਾਰਤ ਖੇਤਰ ਵਿੱਚ ਕੇਂਦ੍ਰਿਤ ਸੀ।
1. ਪੀ.ਪੀ. ਸੋਬੇਨੀਕੋਵ, 8ਵੀਂ ਆਰਮੀ ਦੇ ਕਮਾਂਡਰ 2. ਵੀ.ਆਈ. ਮੋਰੋਜ਼ੋਵ, 11ਵੀਂ ਆਰਮੀ ਦੇ ਕਮਾਂਡਰ 3. ਐਮ.ਐਸ. ਸ਼ੁਮਿਲੋਵ, 11ਵੀਂ ਰਾਈਫ਼ਲ ਕੋਰ 4 ਦੇ ਕਮਾਂਡਰ
ਇੱਕ ਟਿੱਪਣੀ.
ਆਮ ਤੌਰ 'ਤੇ, PribOVO ਵਿੱਚ ਸਰਹੱਦ ਨੂੰ ਕਵਰ ਕਰਨ ਲਈ ਰੱਖਿਆਤਮਕ ਯੋਜਨਾਵਾਂ ਅੰਸ਼ਕ ਤੌਰ 'ਤੇ ਕਮਾਂਡਰਾਂ ਨੂੰ ਦੱਸੀਆਂ ਗਈਆਂ ਸਨ। ਪਰ, ਫਿਰ ਵੀ, ਪੇਸ਼ ਕੀਤੇ ਗਏ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਫੌਜੀ ਇਕਾਈਆਂ ਘੱਟੋ-ਘੱਟ "ਰੱਖਿਆ ਦੇ ਆਪਣੇ ਖੇਤਰਾਂ ਵਿੱਚ ਅਧਾਰਤ" ਸਨ, ਖੋਜ ਕੀਤੀ ਗਈ ਸੀ, ਫੀਲਡ ਕਿਲਾਬੰਦੀ ਅੰਸ਼ਕ ਤੌਰ 'ਤੇ ਤਿਆਰ ਕੀਤੀ ਗਈ ਸੀ, ਅਤੇ ਕਈ ਸਟਾਫ ਅਭਿਆਸਾਂ 'ਤੇ ਰੱਖਿਆਤਮਕ ਉਪਾਅ ਤਿਆਰ ਕੀਤੇ ਗਏ ਸਨ।
ਸਾਰੇ ਕਮਾਂਡਰ 18-20 ਜੂਨ ਨੂੰ ਸਰਹੱਦ ਵੱਲ ਅੱਗੇ ਵਧਣ ਦੀ ਗੱਲ ਕਰ ਰਹੇ ਹਨ। ਇਸ ਤੋਂ ਇਲਾਵਾ, ਜਵਾਬਾਂ ਵਿੱਚ "ਤਿਆਰਤਾ ਦਾ ਮੁਕਾਬਲਾ ਕਰਨ ਲਈ ਵੰਡ/ਗਠਨ ਲਿਆਉਣ ਬਾਰੇ" ਸ਼ਬਦ ਸ਼ਾਮਲ ਹਨ। ਮੈਂ ਅਗਲੇ ਪੈਰੇ ਵਿੱਚ ਲਾਲ ਫੌਜ ਦੀ ਲੜਾਈ ਦੀ ਤਿਆਰੀ ਦੀਆਂ ਡਿਗਰੀਆਂ ਬਾਰੇ ਗੱਲ ਕਰਾਂਗਾ (ਇਹ ਮਹੱਤਵਪੂਰਨ ਹੈ!), ਹੁਣ ਲਈ ਆਓ ਅਸੀਂ ਯਾਦ ਕਰੀਏ ਕਿ ਪ੍ਰਿਬੋਵੋ ਕਮਾਂਡਰਾਂ ਨੇ ਸਰਹੱਦ ਵੱਲ ਅੱਗੇ ਵਧਣ ਦੀ ਵਿਸ਼ੇਸ਼ਤਾ ਕਿਵੇਂ ਕੀਤੀ ਸੀ। ਇਹ PribOVO ਹੈੱਡਕੁਆਰਟਰ (20) ਦੇ ਆਦੇਸ਼ ਨੂੰ ਵੀ ਧਿਆਨ ਵਿੱਚ ਰੱਖਣ ਯੋਗ ਹੈ:
ਫੋਰਫੀਲਡ ਅਤੇ (ਵਿੱਚ) ਮੁੱਖ ਰੱਖਿਆਤਮਕ ਜ਼ੋਨ ਦੋਵਾਂ ਵਿੱਚ ਅਹੁਦਿਆਂ 'ਤੇ ਤੇਜ਼ੀ ਨਾਲ ਕਬਜ਼ਾ ਕਰਨ ਨੂੰ ਯਕੀਨੀ ਬਣਾਉਣ ਲਈ, ਸੰਬੰਧਿਤ ਯੂਨਿਟਾਂ ਨੂੰ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਹੋਣਾ ਚਾਹੀਦਾ ਹੈ।
19 ਜੂਨ ਤੋਂ ਫੋਰਫੀਲਡ ਅਤੇ ਮੁੱਖ ਰੱਖਿਆਤਮਕ ਜ਼ੋਨ ਵਿੱਚ ਸਾਰੀਆਂ ਇਕਾਈਆਂ "ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ" ਹੋਣੀਆਂ ਚਾਹੀਦੀਆਂ ਹਨ।
ਇਸ ਲਈ, ਆਮ ਤੌਰ 'ਤੇ, 18 ਜੂਨ ਤੋਂ, PribOVO ਦੀਆਂ ਫੌਜਾਂ ਅਤੇ ਡਿਵੀਜ਼ਨਾਂ ਨੇ ਕਵਰ ਯੋਜਨਾ ਦੁਆਰਾ ਨਿਰਧਾਰਤ ਰੱਖਿਆ ਖੇਤਰਾਂ ਨੂੰ ਤਾਇਨਾਤ ਕਰਨਾ ਅਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਇਹ ਅੰਸ਼ਕ ਤੌਰ 'ਤੇ ਲਿਖਤੀ ਨਿਰਦੇਸ਼ਾਂ ਦੁਆਰਾ ਕੀਤਾ ਗਿਆ ਸੀ, ਉਦਾਹਰਨ ਲਈ, 12ਵੀਂ ਮਕੈਨਾਈਜ਼ਡ ਕੋਰ ਨੂੰ ਲੜਾਈ ਦੀ ਤਿਆਰੀ ਰੱਖਣ ਅਤੇ ਦਿੱਤੇ ਗਏ ਖੇਤਰ (15) ਵਿੱਚ ਜਾਣ ਦਾ ਆਦੇਸ਼। ਪਰ ਰੱਖਿਆਤਮਕ ਲੀਹਾਂ 'ਤੇ ਫੌਜਾਂ ਦੀ ਤਰੱਕੀ ਅਤੇ ਤਾਇਨਾਤੀ ਦੇ ਜ਼ਿਆਦਾਤਰ ਆਦੇਸ਼ ਪ੍ਰਿਬੋਵੋ ਐੱਫ. ਕੁਜ਼ਨੇਟਸੋਵ ਦੇ ਕਮਾਂਡਰ ਤੋਂ ਜ਼ੁਬਾਨੀ ਤੌਰ 'ਤੇ ਕੀਤੇ ਗਏ ਸਨ। ਮੈਂ ਇਸ ਗੱਲ 'ਤੇ ਜ਼ੋਰ ਦੇਵਾਂ ਕਿ ਜ਼ਿਲ੍ਹਾ ਕਮਾਂਡਰ ਨੇ ਨਿੱਜੀ ਤੌਰ 'ਤੇ ਫੌਜਾਂ ਨੂੰ ਲੜਨ ਦੀ ਤਿਆਰੀ ਲਈ ਲਿਆਂਦਾ ਸੀ।
ਜੇ ਉਸਨੇ ਅਜਿਹਾ ਕੀਤਾ ਹੁੰਦਾ, ਉਦਾਹਰਣ ਵਜੋਂ, ਅਪ੍ਰੈਲ-ਮਈ ਵਿੱਚ, ਤਾਂ ਇਸਨੂੰ ਭੜਕਾਹਟ ਮੰਨਿਆ ਜਾ ਸਕਦਾ ਸੀ। ਅਤੇ ਫੌਜੀ ਕਾਰਵਾਈਆਂ ਤੋਂ ਪਹਿਲਾਂ ਅਜਿਹਾ ਕਰਨ ਦਾ ਮਤਲਬ ਹੈ ਫੌਜਾਂ ਨੂੰ ਯੁੱਧ ਲਈ ਤਿਆਰ ਕਰਨਾ।
ਬਾਅਦ ਦੀਆਂ ਦੁਸ਼ਮਣੀਆਂ ਵਿੱਚ, ਐਫ. ਕੁਜ਼ਨੇਤਸੋਵ ਨੇ ਆਪਣੇ ਆਪ ਨੂੰ ਇੱਕ ਚੰਗਾ ਫੌਜੀ ਕਮਾਂਡਰ ਨਹੀਂ ਦਿਖਾਇਆ, ਪਰ 22 ਜੂਨ ਤੱਕ, ਜ਼ਿਲ੍ਹਾ ਸੈਨਿਕਾਂ ਨੂੰ ਖੜ੍ਹਾ ਕਰ ਦਿੱਤਾ ਗਿਆ, ਜਿਸ ਨੇ ਜਰਮਨਾਂ ਨੂੰ ਸੁੱਤੇ ਹੋਏ ਗੈਰੀਸਨਾਂ 'ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਉਸੇ ਸਮੇਂ, ਹਰ ਪਾਸੇ ਘਬਰਾਹਟ ਮਹਿਸੂਸ ਕੀਤੀ ਗਈ, ਆਦੇਸ਼ ਦਿੱਤੇ ਗਏ ਅਤੇ ਰੱਦ ਕਰ ਦਿੱਤੇ ਗਏ (ਉਦਾਹਰਨ ਲਈ, ਸਰਹੱਦ 'ਤੇ ਮਾਈਨਿੰਗ ਖੇਤਰ):
… ਹਰ ਪਾਸੇ ਬਹੁਤ ਘਬਰਾਹਟ ਮਹਿਸੂਸ ਕੀਤੀ ਗਈ, "ਜੰਗ ਭੜਕਾਉਣ" ਦਾ ਡਰ ਅਤੇ, ਨਤੀਜੇ ਵਜੋਂ, ਕਾਰਵਾਈਆਂ ਵਿੱਚ ਅਸੰਗਤਤਾ ਪੈਦਾ ਹੋਈ।
ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ਪਹਿਲਾ ਸਵਾਲ।
ਕੀ ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਫੌਜਾਂ ਨੂੰ ਦੱਸ ਦਿੱਤੀ ਗਈ ਹੈ, ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ; ਇਸ ਯੋਜਨਾ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਮਾਂਡ ਅਤੇ ਹੈੱਡਕੁਆਰਟਰ ਦੁਆਰਾ ਕਦੋਂ ਅਤੇ ਕੀ ਕੀਤਾ ਗਿਆ ਸੀ?
ਮੇਜਰ ਜਨਰਲ ਪੀ.ਆਈ. ਲਾਇਪਿਨ (10ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ):
ਜਨਵਰੀ 1941 ਵਿੱਚ ਰਾਜ ਦੀ ਸਰਹੱਦ ਦੀ ਰੱਖਿਆ ਲਈ ਜ਼ਿਲ੍ਹਾ ਨਿਰਦੇਸ਼ਾਂ ਦੀ ਪ੍ਰਾਪਤੀ ਦੇ ਨਾਲ, ਫੌਜ ਦੇ ਕਮਾਂਡਰ, ਮੇਜਰ ਜਨਰਲ ਕੇ. ਡੀ. ਗੋਲੂਬੇਵ ਨੇ ਇੱਕ ਫੈਸਲਾ ਕੀਤਾ। ਪਹਿਲੀ ਰਾਈਫਲ ਕੋਰ, 8 ਵੀਂ ਰਾਈਫਲ ਡਿਵੀਜ਼ਨ ਦੀਆਂ ਇਕਾਈਆਂ ਦੇ ਨਾਲ, ਨੋਵੋਗ੍ਰੂਡੋਕ ਦੇ ਨੇੜੇ ਨਰੇਵ ਨਦੀ ਦੇ ਸੱਜੇ ਪਾਸੇ ਦੀ ਹੱਦਬੰਦੀ ਲਾਈਨ ਤੋਂ ਰਾਜ ਦੀ ਸਰਹੱਦ ਦੇ ਇੱਕ ਹਿੱਸੇ ਦੀ ਰੱਖਿਆ ਕਰਦੀ ਹੈ। ਦੂਜੀ ਇਨਫੈਂਟਰੀ ਡਿਵੀਜ਼ਨ, ਇੱਕ ਮਜਬੂਤ ਰੈਜੀਮੈਂਟ ਦੇ ਨਾਲ, ਸੱਜੇ ਪਾਸੇ ਆਪਣੇ ਗੁਆਂਢੀ ਨਾਲ ਇੱਕ ਜੰਕਸ਼ਨ ਨੂੰ ਯਕੀਨੀ ਬਣਾਉਂਦਾ ਹੈ, ਇਸਨੂੰ ਲੋਸੇਵੋ ਲਾਈਨ (ਓਸੋਵੇਟਸ ਦੇ 15 ਕਿਲੋਮੀਟਰ ਉੱਤਰ ਪੱਛਮ) ਵੱਲ ਧੱਕਦਾ ਹੈ। ਦੂਜੀ ਇਨਫੈਂਟਰੀ ਡਿਵੀਜ਼ਨ ਦੀਆਂ ਬਾਕੀ ਬਚੀਆਂ ਫੌਜਾਂ ਦੂਜੀ ਸੈਰ-ਸਪਾਟਾ ਵਿੱਚ ਹੋਣਗੀਆਂ ਅਤੇ ਗਨੇਂਡਜ਼ ਕਿਲ੍ਹੇ ਦੇ ਨਾਲ ਓਸੋਵੀਕ ਕਿਲੇ ਦੀ ਰੱਖਿਆ ਕਰਨਗੀਆਂ। 5ਵੀਂ ਰਾਈਫਲ ਕੋਰ, ਜੋ ਕਿ ਦੋ ਫੌਜੀ ਤੋਪਖਾਨੇ ਰੈਜੀਮੈਂਟਾਂ ਦੁਆਰਾ ਮਜਬੂਤ ਕੀਤੀ ਗਈ ਸੀ, ਨੂੰ ਨੋਵੋਗ੍ਰੂਡੋਕ ਤੋਂ ਜ਼ੁਜ਼ੇਲ ਤੱਕ ਫੌਜ ਦੀ ਬਾਕੀ ਬਚੀ ਰੱਖਿਆ ਲਾਈਨ ਨੂੰ ਕਵਰ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸਦੇ ਪਹਿਲੇ ਏਕੇਲੋਨ ਵਿੱਚ ਦੋਵੇਂ ਡਿਵੀਜ਼ਨ ਸਨ।
ਇਸ ਤਰ੍ਹਾਂ, 10ਵੀਂ ਫੌਜ (145 ਕਿਲੋਮੀਟਰ ਚੌੜਾ) ਦੇ ਰੱਖਿਆ ਖੇਤਰ ਨੂੰ ਸਿਰਫ ਤਿੰਨ ਰਾਈਫਲ ਡਿਵੀਜ਼ਨਾਂ ਦੁਆਰਾ ਪਹਿਲੇ ਏਕੇਲੋਨ ਵਿੱਚ ਕਵਰ ਕੀਤਾ ਗਿਆ ਸੀ, ਅਤੇ ਕਿਸੇ ਵੀ ਦਿਸ਼ਾ ਵਿੱਚ ਹਰ ਕਿਸਮ ਦੀਆਂ ਦੁਸ਼ਮਣ ਫੌਜਾਂ ਦੁਆਰਾ ਕਾਰਵਾਈਆਂ ਲਈ ਪਹੁੰਚਯੋਗ ਖੇਤਰ ਵਿੱਚ. ਇਨ੍ਹਾਂ ਹਾਲਤਾਂ ਵਿਚ ਕੋਰ ਅਤੇ ਡਿਵੀਜ਼ਨ ਕਮਾਂਡਰ ਰਿਜ਼ਰਵ ਨਹੀਂ ਬਣਾ ਸਕਦੇ ਸਨ। ਫੌਜ ਦੇ ਕਮਾਂਡਰ ਨੂੰ ਉਪਰੋਂ ਆਗਿਆ ਤੋਂ ਬਿਨਾਂ ਆਪਣੇ ਭੰਡਾਰਾਂ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਇਸ ਲਈ, ਪੂਰੀ ਰਾਜ ਦੀ ਸਰਹੱਦੀ ਰੱਖਿਆ ਪ੍ਰਣਾਲੀ ਅਸਥਿਰ ਸੀ, ਬਿਨਾਂ ਡੂੰਘਾਈ ਤੋਂ ਅਤੇ ਮੋਰਚੇ ਦੇ ਨਾਲ ਬਲਾਂ ਅਤੇ ਸਾਧਨਾਂ ਦੇ ਯੋਜਨਾਬੱਧ ਚਾਲ-ਚਲਣ ਤੋਂ ਬਿਨਾਂ।
ਅਸੀਂ ਜਨਵਰੀ ਤੋਂ ਲੈ ਕੇ ਜੰਗ ਦੀ ਸ਼ੁਰੂਆਤ ਤੱਕ 1941 ਦੀ ਰਾਜ ਸਰਹੱਦੀ ਰੱਖਿਆ ਯੋਜਨਾ ਨੂੰ ਵਾਰ-ਵਾਰ ਸੋਧਿਆ, ਪਰ ਅਸੀਂ ਇਸਨੂੰ ਕਦੇ ਪੂਰਾ ਨਹੀਂ ਕੀਤਾ। ਜ਼ਿਲ੍ਹੇ ਦੇ ਸੰਚਾਲਨ ਨਿਰਦੇਸ਼ਾਂ ਵਿੱਚ ਆਖਰੀ ਤਬਦੀਲੀ ਮੈਨੂੰ 14 ਮਈ ਨੂੰ ਮਿੰਸਕ ਵਿੱਚ ਪ੍ਰਾਪਤ ਹੋਈ ਸੀ। ਇਸ ਨੇ ਯੋਜਨਾ ਦੇ ਵਿਕਾਸ ਨੂੰ 20 ਮਈ ਤੱਕ ਪੂਰਾ ਕਰਨ ਅਤੇ ZapOVO ਦੇ ਮੁੱਖ ਦਫਤਰ ਨੂੰ ਪ੍ਰਵਾਨਗੀ ਲਈ ਜਮ੍ਹਾ ਕਰਨ ਦਾ ਆਦੇਸ਼ ਦਿੱਤਾ। 20 ਮਈ ਨੂੰ, ਮੈਂ ਰਿਪੋਰਟ ਕੀਤੀ: "ਯੋਜਨਾ ਤਿਆਰ ਹੈ; ਕਾਰਜਕਾਰੀ ਦਸਤਾਵੇਜ਼ਾਂ ਦਾ ਵਿਕਾਸ ਸ਼ੁਰੂ ਕਰਨ ਲਈ ਜ਼ਿਲ੍ਹਾ ਸੈਨਿਕਾਂ ਦੇ ਕਮਾਂਡਰ ਤੋਂ ਮਨਜ਼ੂਰੀ ਦੀ ਲੋੜ ਹੈ।" ਪਰ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਕਾਲ ਕਦੇ ਨਹੀਂ ਆਈ। ਇਸ ਤੋਂ ਇਲਾਵਾ, ਮਈ ਵਿੱਚ ਨਵੀਨਤਮ ਰਿਪੋਰਟ [ਦਿਖਾਉਂਦਾ ਹੈ ਕਿ] ਫੌਜ ਵਿੱਚ ਬਹੁਤ ਸਾਰੇ ਸਿਖਲਾਈ ਸਮਾਗਮ ਕੀਤੇ ਗਏ ਸਨ, ਜਿਵੇਂ ਕਿ ਫੀਲਡ ਟ੍ਰਿਪ, ਕਮਾਂਡ ਸਟਾਫ ਲਈ ਵਿਧੀਗਤ ਸਿਖਲਾਈ, ਆਦਿ। ਇਸ ਲਈ, ਕੋਈ ਵੀ ਰਾਜ 'ਤੇ ਕਾਰਜਕਾਰੀ ਦਸਤਾਵੇਜ਼ਾਂ ਦੇ ਵਿਕਾਸ ਨੂੰ ਨਹੀਂ ਲੈ ਸਕਿਆ। ਸਰਹੱਦੀ ਰੱਖਿਆ ਯੋਜਨਾ
ਹਾਲਾਂਕਿ, ZapOVO ਹੈੱਡਕੁਆਰਟਰ ਦੇ ਸਾਰੇ ਆਦੇਸ਼ਾਂ ਦਾ ਉਦੇਸ਼ ਅਧੀਨ ਕਰਮਚਾਰੀਆਂ ਦੇ ਮਨਾਂ ਵਿੱਚ ਇੱਕ ਸੰਤੁਸ਼ਟੀ ਵਾਲਾ ਮਾਹੌਲ ਪੈਦਾ ਕਰਨਾ ਸੀ। ਰਾਜ ਦੀ ਸਰਹੱਦੀ ਰੱਖਿਆ ਯੋਜਨਾ ਦੀ ਪ੍ਰਵਾਨਗੀ ਨਾਲ ਅਸੀਂ ਜੋ “ਬੈਗਪਾਈਪ” ਤਿਆਰ ਕੀਤੀ ਸੀ, ਇੱਕ ਪਾਸੇ, ਨਿਰਣਾਇਕ ਕਾਰਵਾਈਆਂ ਲਈ ਦੁਸ਼ਮਣ ਦੀ ਸਪੱਸ਼ਟ ਤਿਆਰੀ, ਜਿਸ ਬਾਰੇ ਸਾਨੂੰ ਖੁਫੀਆ ਏਜੰਸੀਆਂ ਦੁਆਰਾ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੀ, ਨੇ ਸਾਨੂੰ ਪੂਰੀ ਤਰ੍ਹਾਂ ਭਟਕਾਇਆ। ਅਤੇ ਸਾਨੂੰ ਉਭਰ ਰਹੀ ਸਥਿਤੀ ਨੂੰ ਗੰਭੀਰਤਾ ਨਾਲ ਮਹੱਤਵ ਨਾ ਦੇਣ ਲਈ ਸਥਾਪਿਤ ਕੀਤਾ।
ਕਰਨਲ ਜਨਰਲ ਐਲ.ਐਮ. ਸੈਂਦਾਲੋਵ (4ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ):
ਅਪ੍ਰੈਲ 1941 ਵਿੱਚ, ਚੌਥੀ ਸੈਨਾ ਦੀ ਕਮਾਂਡ ਨੂੰ ਜ਼ਪੋਵੋਵੋ ਦੇ ਹੈੱਡਕੁਆਰਟਰ ਤੋਂ ਇੱਕ ਨਿਰਦੇਸ਼ ਪ੍ਰਾਪਤ ਹੋਇਆ, ਜਿਸ ਦੇ ਅਨੁਸਾਰ ਬ੍ਰੈਸਟ ਦਿਸ਼ਾ ਵਿੱਚ ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਲਈ ਇੱਕ ਯੋਜਨਾ ਵਿਕਸਤ ਕਰਨਾ ਜ਼ਰੂਰੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ "ਫੌਜਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਲਈ, ਜ਼ਿਲ੍ਹੇ ਦੇ ਪੂਰੇ ਖੇਤਰ ਨੂੰ ਫੌਜ ਦੇ ਘੇਰੇ ਵਾਲੇ ਖੇਤਰਾਂ ਵਿੱਚ ਵੰਡਿਆ ਗਿਆ ਹੈ..."। ਜ਼ਿਲ੍ਹਾ ਨਿਰਦੇਸ਼ਾਂ ਦੇ ਅਨੁਸਾਰ, ਇੱਕ ਆਰਮੀ ਕਵਰ ਯੋਜਨਾ ਤਿਆਰ ਕੀਤੀ ਗਈ ਸੀ। ਇਸਦਾ ਮੁਲਾਂਕਣ ਕਰਦੇ ਹੋਏ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਜ਼ਿਲ੍ਹੇ ਦੇ ਨਿਰਦੇਸ਼ਾਂ ਨਾਲ ਮੇਲ ਖਾਂਦਾ ਹੈ, ਜਿਸ ਵਿੱਚ, ਸੰਖੇਪ ਰੂਪ ਵਿੱਚ, ਫੌਜ ਲਈ ਸਾਰੇ ਮੁੱਖ ਮੁੱਦਿਆਂ ਦਾ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ - ਕਵਰ ਖੇਤਰ ਲਈ ਨਿਰਧਾਰਤ ਬਲਾਂ ਨੂੰ ਸੰਕੇਤ ਕੀਤਾ ਗਿਆ ਸੀ, ਉਹਨਾਂ ਦੇ ਕੇਂਦਰਿਤ ਸਥਾਨਾਂ 'ਤੇ. ਲੜਾਈ ਦੀ ਚੇਤਾਵਨੀ, ਫੌਜਾਂ ਦੀ ਤਿਆਰੀ ਲਈ ਸਮਾਂ ਸੀਮਾ, ਕਾਰਜ ਅਤੇ ਉਹਨਾਂ ਨੂੰ ਲਾਗੂ ਕਰਨ ਦਾ ਆਦੇਸ਼, ਅਤੇ ਨਤੀਜੇ ਵਜੋਂ, ਕਵਰ ਲਈ ਜ਼ਿਲ੍ਹਾ ਕਮਾਂਡ ਦੇ ਫੈਸਲੇ ਵਿੱਚ ਗਲਤੀਆਂ ਆਪਣੇ ਆਪ ਹੀ ਫੌਜ ਦੀ ਯੋਜਨਾ ਵਿੱਚ ਤਬਦੀਲ ਹੋ ਗਈਆਂ ਸਨ।
ਜ਼ਿਲ੍ਹੇ ਅਤੇ ਫੌਜ ਦੀਆਂ ਯੋਜਨਾਵਾਂ ਦੀ ਮੁੱਖ ਕਮਜ਼ੋਰੀ ਉਨ੍ਹਾਂ ਦੀ ਬੇਲੋੜੀ ਸੀ। ਢੱਕਣ ਕਾਰਜਾਂ ਲਈ ਮੁਹੱਈਆ ਕੀਤੀਆਂ ਗਈਆਂ ਫੌਜਾਂ ਦਾ ਇੱਕ ਮਹੱਤਵਪੂਰਨ ਹਿੱਸਾ ਅਜੇ ਮੌਜੂਦ ਨਹੀਂ ਸੀ। ਉਦਾਹਰਨ ਲਈ, 13ਵੀਂ ਫੌਜ, ਜਿਸ ਨੂੰ 10ਵੀਂ ਅਤੇ 4ਵੀਂ ਫੌਜਾਂ ਵਿਚਕਾਰ ਕਵਰ ਏਰੀਆ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ, ਅਤੇ 14ਵੀਂ ਮਸ਼ੀਨੀ ਕੋਰ, ਜੋ ਕਿ 4ਵੀਂ ਫੌਜ ਦਾ ਹਿੱਸਾ ਸੀ, ਗਠਨ ਦੀ ਪ੍ਰਕਿਰਿਆ ਵਿੱਚ ਸਨ। ਫੌਜੀ ਟਕਰਾਅ ਦੀ ਸਥਿਤੀ ਵਿੱਚ ਨਵੇਂ ਖੇਤਰਾਂ ਵਿੱਚ ਕੁਝ ਫਾਰਮੇਸ਼ਨਾਂ ਦੀ ਆਮਦ ਅਜਿਹੇ ਸਮੇਂ 'ਤੇ ਤਹਿ ਕੀਤੀ ਗਈ ਸੀ ਕਿ ਉਨ੍ਹਾਂ ਕੋਲ ਕਵਰ ਕਾਰਜਾਂ ਨੂੰ ਹੱਲ ਕਰਨ ਵਿੱਚ ਹਿੱਸਾ ਲੈਣ ਦਾ ਸਮਾਂ ਨਹੀਂ ਸੀ (ਐਮ-3 'ਤੇ ਪਹੁੰਚਣ ਦੀ ਸਮਾਂ ਸੀਮਾ ਦੇ ਨਾਲ 100ਵੀਂ ਇਨਫੈਂਟਰੀ ਡਿਵੀਜ਼ਨ)। ਸਰਹੱਦ 'ਤੇ ਸੈਨਿਕਾਂ ਦੀ ਇਕਾਗਰਤਾ ਲਈ ਅਜਿਹੀ ਯੋਜਨਾ ਪਹਿਲਾਂ ਤੋਂ ਅਸਫਲ ਹੋ ਗਈ ਸੀ। ਅਤੇ ਇਸ ਤਰ੍ਹਾਂ ਹੋਇਆ। ਇਹ ਡਿਵੀਜ਼ਨ ਜੰਗ ਦੇ ਤੀਜੇ ਦਿਨ ਜਾਂ ਬਾਅਦ ਵਿੱਚ ਚੌਥੀ ਫੌਜ ਦੇ ਹਿੱਸੇ ਵਜੋਂ ਨਹੀਂ ਪਹੁੰਚੀ ਸੀ।
ਕਰਨਲ ਜਨਰਲ ਵੀ.ਐਸ. ਪੋਪੋਵ (4ਵੀਂ ਫੌਜ ਦੀ 28ਵੀਂ ਰਾਈਫਲ ਕੋਰ ਦੇ ਸਾਬਕਾ ਕਮਾਂਡਰ):
28ਵੀਂ ਰਾਈਫਲ ਕੋਰ ਦੇ ਕਮਾਂਡਰ ਹੋਣ ਦੇ ਨਾਤੇ ਮੈਨੂੰ ਰਾਜ ਦੀ ਸਰਹੱਦੀ ਰੱਖਿਆ ਯੋਜਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਮੇਜਰ ਜਨਰਲ ਐਮ.ਏ. ਜ਼ਸ਼ੀਬਾਲੋਵ (10ਵੀਂ ਫੌਜ ਦੀ 86ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਕਮਾਂਡਰ):
1 ਮਈ, 1941 ਤੱਕ, ਡਿਵੀਜ਼ਨ ਦਾ ਰੱਖਿਆਤਮਕ ਜ਼ੋਨ, ਜਿਸ ਦੀ ਰਚਨਾ ਅਸੀਂ ਅਗਸਤ 1940 ਵਿੱਚ ਸ਼ੁਰੂ ਕੀਤੀ ਸੀ, ਲੈਸ ਹੋ ਗਿਆ ਸੀ। ਮਈ ਦੇ ਦੂਜੇ ਅੱਧ ਵਿੱਚ, ਚੀਫ਼ ਆਫ਼ ਸਟਾਫ਼ ਅਤੇ ਮੈਨੂੰ 10ਵੀਂ ਫ਼ੌਜ ਦੇ ਹੈੱਡਕੁਆਰਟਰ ਵਿੱਚ ਬੁਲਾਇਆ ਗਿਆ। ਉੱਥੇ, ਚੀਫ਼ ਆਫ਼ ਸਟਾਫ, ਮੇਜਰ ਜਨਰਲ ਐਲ.ਆਈ. ਲੈਪਿਨ ਨੇ ਇੱਕ ਨਵੀਂ ਡਿਵੀਜ਼ਨਲ ਰੱਖਿਆਤਮਕ ਲਾਈਨ ਬਣਾਉਣ ਅਤੇ ਲੈਸ ਕਰਨ ਦੇ ਕਮਾਂਡਰ ਦੇ ਫੈਸਲੇ ਨੂੰ ਸਾਡੇ ਧਿਆਨ ਵਿੱਚ ਲਿਆਂਦਾ। 1 ਜੂਨ ਤੋਂ ਪਹਿਲਾਂ, ਇਸ ਨੂੰ ਰੈਜੀਮੈਂਟਲ ਖੇਤਰਾਂ ਅਤੇ ਬਟਾਲੀਅਨ ਦੇ ਰੱਖਿਆ ਖੇਤਰਾਂ, ਤੋਪਖਾਨੇ ਦੀ ਗੋਲੀਬਾਰੀ ਸਥਿਤੀ, ਕਮਾਂਡ ਅਤੇ ਨਿਰੀਖਣ ਚੌਕੀਆਂ ਦੀ ਖੋਜ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।
ਰੱਖਿਆਤਮਕ ਕਾਰਜ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਸੀ। ਮੇਰੇ ਦੁਆਰਾ ਲਏ ਗਏ ਫੈਸਲੇ ਦੇ ਆਧਾਰ 'ਤੇ, ਡਿਵੀਜ਼ਨ ਹੈੱਡਕੁਆਰਟਰ ਨੇ ਨਵੇਂ ਜ਼ੋਨ ਵਿੱਚ ਇੱਕ ਰੱਖਿਆਤਮਕ ਲੜਾਈ ਕਰਨ ਲਈ ਇੱਕ ਆਰਡਰ ਅਤੇ ਇੱਕ ਯੋਜਨਾਬੱਧ ਗੱਲਬਾਤ ਦੀ ਸਾਰਣੀ ਤਿਆਰ ਕੀਤੀ।
ਡਿਵੀਜ਼ਨ ਦੀਆਂ ਸਾਰੀਆਂ ਇਕਾਈਆਂ ਲਈ ਉਨ੍ਹਾਂ ਨੂੰ ਲੜਾਈ ਦੀ ਚੇਤਾਵਨੀ 'ਤੇ ਲਿਆਉਣ ਲਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਸਨ [ਉਹ] ਸੀਲਬੰਦ ਲਿਫ਼ਾਫ਼ਿਆਂ ਵਿੱਚ ਕਮਾਂਡਰਾਂ ਦੀਆਂ ਤਿਜੋਰੀਆਂ ਵਿੱਚ ਰੱਖੇ ਗਏ ਸਨ; ਇੱਕ ਸਥਾਪਿਤ ਸੰਕੇਤ ਦੇ ਅਨੁਸਾਰ ਪੋਸਟਮਾਰਟਮ ਦੀ ਇਜਾਜ਼ਤ ਦਿੱਤੀ ਗਈ ਸੀ.
ਰਾਈਫਲ ਅਤੇ ਤੋਪਖਾਨੇ ਦੇ ਰੈਜੀਮੈਂਟਾਂ, ਵਿਅਕਤੀਗਤ ਬਟਾਲੀਅਨਾਂ ਅਤੇ ਡਿਵੀਜ਼ਨਾਂ ਦੇ ਕਮਾਂਡਰ ਕਾਰਜਾਂ ਨੂੰ ਜਾਣਦੇ ਸਨ ਅਤੇ, ਇਸਦੇ ਅਨੁਸਾਰ, ਰਾਜ ਦੀ ਸਰਹੱਦ ਦੀ ਰੱਖਿਆ ਲਈ ਹੱਲ ਅਤੇ ਲੜਾਈ ਦੇ ਆਦੇਸ਼ ਵਿਕਸਤ ਕੀਤੇ.
ਕਰਨਲ ਐਸ.ਆਈ. ਗੁਰੋਵ (4ਵੀਂ ਫੌਜ ਦੀ 49ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
ਮਾਰਚ ਦੇ ਅੰਤ ਵਿੱਚ ਜਾਂ ਅਪ੍ਰੈਲ ਦੇ ਸ਼ੁਰੂ ਵਿੱਚ, ਡਿਵੀਜ਼ਨ ਕਮਾਂਡਰ ਅਤੇ ਮੈਨੂੰ ਚੌਥੀ ਫੌਜ ਦੇ ਹੈੱਡਕੁਆਰਟਰ ਵਿੱਚ ਬੁਲਾਇਆ ਗਿਆ। ਉੱਥੇ ਅੰਤ ਵਿੱਚ ਫੈਸਲਾ ਕੀਤਾ ਗਿਆ ਸੀ, ਇੱਕ ਯੋਜਨਾ ਤਿਆਰ ਕੀਤੀ ਗਈ ਸੀ ਅਤੇ ਡਿਵੀਜ਼ਨ ਦੇ ਸੈਕਟਰ ਦੀ ਰੱਖਿਆ ਕਰਨ ਲਈ ਯੂਨਿਟਾਂ ਲਈ ਇੱਕ ਲੜਾਈ ਆਰਡਰ ਲਿਖਿਆ ਗਿਆ ਸੀ. ਸਾਰੇ ਦਸਤਾਵੇਜ਼ਾਂ ਨੂੰ ਲਿਫ਼ਾਫ਼ਿਆਂ ਵਿੱਚ ਰੱਖਿਆ ਗਿਆ ਸੀ, ਫੌਜ ਦੇ ਹੈੱਡਕੁਆਰਟਰ ਦੀ ਸੀਲ ਨਾਲ ਸੀਲ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਡਿਵੀਜ਼ਨ ਹੈੱਡਕੁਆਰਟਰ ਵਿੱਚ ਲਿਆਂਦਾ ਗਿਆ ਸੀ, ਜਿੱਥੇ ਉਹ "ਲਾਲ ਪੈਕੇਟ" ਦੇ ਨਾਲ ਮੇਰੇ ਸੇਫ ਵਿੱਚ ਸਟੋਰ ਕੀਤੇ ਗਏ ਸਨ।
ਅਸੀਂ ਕਿਲ੍ਹੇ ਵਾਲੇ ਖੇਤਰ ਦੀ ਅੱਗ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਵੀਜ਼ਨ ਲਈ ਇੱਕ ਫਾਇਰ ਡਿਫੈਂਸ ਸਿਸਟਮ ਬਣਾਉਣ ਦੇ ਯੋਗ ਨਹੀਂ ਸੀ, ਕਿਉਂਕਿ ਇਸਦੇ ਹੈੱਡਕੁਆਰਟਰ ਨੇ ਇਹ ਅੰਕੜਾ ਦੇਣ ਤੋਂ ਇਨਕਾਰ ਕਰ ਦਿੱਤਾ, ਇਸ ਤੱਥ ਦਾ ਹਵਾਲਾ ਦਿੰਦੇ ਹੋਏ ਕਿ ZapOVO ਦੇ ਹੈੱਡਕੁਆਰਟਰ ਨੇ ਇਹਨਾਂ ਮੁੱਦਿਆਂ 'ਤੇ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕੀਤਾ ਹੈ।
ਕਰਨਲ ਏ.ਐਸ. ਕਿਸਲਿਟਸਿਨ (14ਵੀਂ ਮਕੈਨਾਈਜ਼ਡ ਕੋਰ ਦੇ 22ਵੇਂ ਟੈਂਕ ਡਿਵੀਜ਼ਨ ਦੇ ਸਟਾਫ਼ ਦੇ ਸਾਬਕਾ ਮੁਖੀ):
ਮਾਰਚ-ਅਪ੍ਰੈਲ 1941 ਦੇ ਆਸ-ਪਾਸ, ਡਿਵੀਜ਼ਨ ਕਮਾਂਡਰ, ਮੈਂ, ਆਪਰੇਸ਼ਨਲ ਵਿਭਾਗ ਅਤੇ ਸੰਚਾਰ ਦੇ ਮੁਖੀਆਂ ਨੂੰ ਚੌਥੀ ਫੌਜ (ਕੋਬਰੀਨ) ਦੇ ਹੈੱਡਕੁਆਰਟਰ ਵਿੱਚ ਬੁਲਾਇਆ ਗਿਆ।
2-3 ਦਿਨਾਂ ਦੇ ਅੰਦਰ, ਅਸੀਂ ਲੜਾਈ ਦੀ ਚੇਤਾਵਨੀ 'ਤੇ ਡਿਵੀਜ਼ਨ ਨੂੰ ਵਧਾਉਣ ਲਈ ਇੱਕ ਯੋਜਨਾ ਤਿਆਰ ਕੀਤੀ, ਜਿਸ ਵਿੱਚ ਦਸਤਾਵੇਜ਼ ਸ਼ਾਮਲ ਸਨ ਜਿਵੇਂ ਕਿ ਸੰਘਣਾ ਖੇਤਰ ਵੱਲ ਮਾਰਚ ਕਰਨ ਦਾ ਆਦੇਸ਼, ਰੇਡੀਓ ਅਤੇ ਟੈਲੀਫੋਨ ਸੰਚਾਰ ਚਿੱਤਰ, ਅਤੇ ਲੜਾਈ ਦੀ ਸਥਿਤੀ ਵਿੱਚ ਡਿਵੀਜ਼ਨ ਡਿਊਟੀ ਅਫਸਰ ਨੂੰ ਹਦਾਇਤਾਂ। ਚੇਤਾਵਨੀ ਵੰਡ ਨੂੰ ਮਜ਼ਬੂਤ ਕਰਨ ਦੀ ਕੋਈ ਯੋਜਨਾ ਨਹੀਂ ਸੀ।
ਰੈਜੀਮੈਂਟਾਂ ਅਤੇ ਡਿਵੀਜ਼ਨਲ ਯੂਨਿਟਾਂ ਦੇ ਕਮਾਂਡਰਾਂ ਨੂੰ ਵੀ ਵਿਕਸਤ ਦਸਤਾਵੇਜ਼ਾਂ ਦੀ ਸਮੱਗਰੀ ਤੋਂ ਜਾਣੂ ਕਰਵਾਉਣ ਲਈ ਸਖ਼ਤੀ ਨਾਲ ਮਨ੍ਹਾ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਸ ਖੇਤਰ ਵਿਚ ਨਿਰੀਖਣ ਅਤੇ ਕਮਾਂਡ ਪੋਸਟਾਂ ਨੂੰ ਲੈਸ ਕਰਨ ਦੀ ਆਗਿਆ ਨਹੀਂ ਸੀ ਜਿੱਥੇ ਗਠਨ ਕੇਂਦਰਿਤ ਸੀ, ਹਾਲਾਂਕਿ ਇਹ ਮੁੱਦਾ ਸਿਗਨਲਮੈਨਾਂ ਦੁਆਰਾ ਉਠਾਇਆ ਗਿਆ ਸੀ।
ਦੂਜਾ ਸਵਾਲ.
ਕਿਸ ਸਮੇਂ ਤੋਂ ਅਤੇ ਕਿਸ ਹੁਕਮ ਦੇ ਆਧਾਰ 'ਤੇ ਕਵਰਿੰਗ ਫੌਜਾਂ ਨੇ ਰਾਜ ਦੀ ਸਰਹੱਦ ਵਿਚ ਦਾਖਲ ਹੋਣਾ ਸ਼ੁਰੂ ਕੀਤਾ ਅਤੇ ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵਿਚੋਂ ਕਿੰਨੀਆਂ ਨੂੰ ਤਾਇਨਾਤ ਕੀਤਾ ਗਿਆ ਸੀ?
ਮੇਜਰ ਜਨਰਲ ਪੀ.ਆਈ. ਲੈਪਿਨ (10ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ):
ਇਸ ਤੱਥ ਦਾ ਨਿਰਣਾ ਕਰਦੇ ਹੋਏ ਕਿ ਯੁੱਧ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ, ਜ਼ਿਲ੍ਹਾ ਹੈੱਡਕੁਆਰਟਰ ਨੇ ਇੱਕ ਕਮਾਂਡ ਪੋਸਟ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਸੀ, ਜ਼ੈਪੋਵੋ ਸੈਨਿਕਾਂ ਦੇ ਕਮਾਂਡਰ ਜੰਗ ਦੇ ਸੰਭਾਵਿਤ ਫੈਲਣ ਦੇ ਸਮੇਂ ਤੋਂ ਜਾਣੂ ਸਨ। ਹਾਲਾਂਕਿ ਕਿਸੇ ਕਾਰਨ ਉਸ ਨੇ ਸਾਡੇ ਤੋਂ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ।
ਇਹਨਾਂ ਸ਼ਰਤਾਂ ਦੇ ਤਹਿਤ, ਅਸੀਂ ਸੁਤੰਤਰ ਤੌਰ 'ਤੇ ਸਿਰਫ ਦੋ ਫੀਲਡ ਕਮਾਂਡ ਪੋਸਟਾਂ (ਜੰਗਲ ਵਿੱਚ, ਬਿਆਲੀਸਟੋਕ ਤੋਂ 18 ਕਿਲੋਮੀਟਰ ਪੱਛਮ ਵਿੱਚ, ਜ਼ੇਡਨਿਆ ਅਤੇ ਵੈਲੀ ਸਟੇਸ਼ਨਾਂ ਦੇ ਵਿਚਕਾਰ) ਤਿਆਰ ਕਰਨ ਵਿੱਚ ਕਾਮਯਾਬ ਹੋਏ, ਅਤੇ ਰਾਈਫਲ ਕੋਰ ਦੇ ਹੈੱਡਕੁਆਰਟਰ ਨੂੰ ਵੀ ਤਬਦੀਲ ਕਰ ਦਿੱਤਾ: 1 ਨੂੰ ਵਿਜ਼ਿਊ, 5ਵਾਂ Zambrov ਨੂੰ.
ਰਾਜ ਦੀ ਸਰਹੱਦ 'ਤੇ, ਫੌਜੀ ਜ਼ੋਨ ਵਿੱਚ, 70 ਬਟਾਲੀਅਨਾਂ ਅਤੇ ਡਿਵੀਜ਼ਨਾਂ ਤੱਕ ਕੁੱਲ 40 ਹਜ਼ਾਰ ਲੋਕ ਰੱਖਿਆਤਮਕ ਕੰਮ ਵਿੱਚ ਲੱਗੇ ਹੋਏ ਸਨ। 150 ਕਿਲੋਮੀਟਰ ਦੇ ਮੋਰਚੇ ਦੇ ਨਾਲ ਅਤੇ ਬਹੁਤ ਡੂੰਘਾਈ ਤੱਕ ਖਿੰਡੇ ਹੋਏ, ਮਾੜੇ ਜਾਂ ਪੂਰੀ ਤਰ੍ਹਾਂ ਨਿਹੱਥੇ, ਉਹ ਰਾਜ ਦੀ ਸਰਹੱਦ ਦੀ ਰੱਖਿਆ ਲਈ ਅਸਲ ਤਾਕਤ ਦੀ ਨੁਮਾਇੰਦਗੀ ਨਹੀਂ ਕਰ ਸਕਦੇ ਸਨ। ਇਸ ਦੇ ਉਲਟ, ਨਿਰਮਾਣ, ਸੈਪਰ ਅਤੇ ਰਾਈਫਲ ਬਟਾਲੀਅਨ ਦੇ ਕਰਮਚਾਰੀ, ਦੁਸ਼ਮਣ ਦੇ ਜਹਾਜ਼ਾਂ ਦੇ ਪਹਿਲੇ ਹਮਲੇ 'ਤੇ, ਬਿਨਾਂ ਹਥਿਆਰਾਂ ਅਤੇ ਤੋਪਖਾਨੇ ਦੀ ਸਹਾਇਤਾ ਦੇ, ਪੂਰਬ ਵੱਲ ਪਿੱਛੇ ਹਟਣ ਲੱਗੇ, ਜਿਸ ਨਾਲ ਪਿਛਲੇ ਪਾਸੇ ਦਹਿਸ਼ਤ ਪੈਦਾ ਹੋ ਗਈ।
ਅਤੇ ਹੋਰ ਕੀ ਪ੍ਰਤੀਕਿਰਿਆ ਹੋ ਸਕਦੀ ਹੈ, ਉਦਾਹਰਣ ਵਜੋਂ, 13ਵੀਂ ਮਸ਼ੀਨੀ ਕੋਰ ਦੇ 25ਵੇਂ ਅਤੇ 31ਵੇਂ ਟੈਂਕ ਡਿਵੀਜ਼ਨ ਦੇ ਕਰਮਚਾਰੀਆਂ ਵਿੱਚ, ਜਿਸ ਵਿੱਚ ਯੁੱਧ ਦੀ ਸ਼ੁਰੂਆਤ ਵਿੱਚ ਕਈ ਸਿਖਲਾਈ ਟੈਂਕ ਸਨ, ਹਰ ਇੱਕ ਵਿੱਚ 7 ਹਜ਼ਾਰ ਲੋਕ, ਪੂਰੀ ਤਰ੍ਹਾਂ ਨਿਹੱਥੇ ਸਨ। .
ਮੇਜਰ ਜਨਰਲ ਬੀ.ਏ. ਫੋਮਿਨ (ZapOVO ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਸਾਬਕਾ ਡਿਪਟੀ ਮੁਖੀ):
ਡਿਵੀਜ਼ਨਾਂ ਨੇ ਅਪ੍ਰੈਲ-ਮਈ 1941 ਵਿੱਚ ਮਾਰਚਿੰਗ ਕ੍ਰਮ ਵਿੱਚ ਸਰਹੱਦੀ ਖੇਤਰਾਂ ਵਿੱਚ ਮੁੜ ਤਾਇਨਾਤੀ ਸ਼ੁਰੂ ਕੀਤੀ। ਮਸ਼ੀਨੀ ਤੋਪਖਾਨੇ ਅਤੇ NZ ਵੇਅਰਹਾਊਸਾਂ ਨੂੰ ਰੇਲ ਰਾਹੀਂ ਲਿਜਾਇਆ ਗਿਆ। ਹੇਠ ਲਿਖੀਆਂ ਬਣਤਰਾਂ ਚਲੀਆਂ ਗਈਆਂ: 85 ਵੀਂ ਰਾਈਫਲ ਡਿਵੀਜ਼ਨ - ਗ੍ਰੋਡਨੋ ਦੇ ਪੱਛਮ ਵਾਲੇ ਖੇਤਰ, 21 ਵੀਂ ਰਾਈਫਲ ਕੋਰ - ਵਿਟੇਬਸਕ ਉੱਤਰ-ਪੱਛਮ ਅਤੇ ਲਿਡਾ ਦੇ ਉੱਤਰ ਤੋਂ, 49 ਵੀਂ ਅਤੇ 113 ਵੀਂ ਰਾਈਫਲ ਡਿਵੀਜ਼ਨ - ਬੇਲੋਵੇਜ਼ਸਕਾਇਆ ਪੁਸ਼ਚਾ ਦੇ ਪੱਛਮ ਵਿੱਚ, 75 ਵੀਂ - ਮੋਜ਼ੀਰ ਤੋਂ ਮਲੋਰਿਟੀ ਜ਼ਿਲ੍ਹੇ ਤੱਕ - ਬੇਰੇਜ਼ਾ-ਕਾਰਟੂਜ਼ਸਕਾਇਆ ਤੋਂ ਬ੍ਰੈਸਟ ਅਤੇ ਹੋਰ ਉੱਤਰ ਵੱਲ।
ਜੂਨ ਦੇ ਅੱਧ ਵਿੱਚ, 47ਵੀਂ ਰਾਈਫਲ ਕੋਰ ਦੀ ਕਮਾਂਡ ਨੂੰ 21-23 ਜੂਨ ਤੱਕ ਰੇਲ ਰਾਹੀਂ ਓਬੁਜ਼-ਲੇਸਨੀ ਖੇਤਰ ਵਿੱਚ ਜਾਣ ਦਾ ਹੁਕਮ ਦਿੱਤਾ ਗਿਆ ਸੀ। ਉਸੇ ਸਮੇਂ, 55 ਵੀਂ (ਸਲੂਟਸਕ), 121 ਵੀਂ (ਬੋਬਰੂਸਕ), 143 ਵੀਂ (ਗੋਮੇਲ) ਰਾਈਫਲ ਡਿਵੀਜ਼ਨ ਇੱਕ ਸੰਯੁਕਤ ਮਾਰਚ ਵਿੱਚ, ਅਤੇ 50 ਵੀਂ ਰਾਈਫਲ ਡਿਵੀਜ਼ਨ ਵਿਟੇਬਸਕ ਤੋਂ ਗੈਨੋਵਕਾ ਖੇਤਰ ਤੱਕ ਅੱਗੇ ਵਧੀ।
ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ, ਫੌਜਾਂ ਨੂੰ ਰਾਜ ਦੀ ਸਰਹੱਦ ਦੇ ਨਾਲ ਆਪਣੇ ਜ਼ੋਨਾਂ ਵਿੱਚ ਰੱਖਿਆਤਮਕ ਸਥਿਤੀਆਂ ਲੈਣ ਤੋਂ ਮਨ੍ਹਾ ਕੀਤਾ ਗਿਆ ਸੀ।
ਹਵਾਈ ਹਮਲੇ (22 ਜੂਨ ਨੂੰ ਸਵੇਰੇ 3:50 ਵਜੇ) ਅਤੇ ਤੋਪਖਾਨੇ ਦੇ ਬੈਰਾਜ (22 ਜੂਨ ਨੂੰ ਸਵੇਰੇ 4 ਵਜੇ) ਦੀ ਸ਼ੁਰੂਆਤ ਤੱਕ, ਦੁਸ਼ਮਣ ਨੇ ਮੁੜਨ ਅਤੇ ਰਾਜ ਦੀ ਸਰਹੱਦ ਦੀ ਰੱਖਿਆ ਕਰਨ ਵਿੱਚ ਕਾਮਯਾਬ ਹੋ ਗਿਆ ਸੀ: ਤੀਜੀ ਫੌਜ ਵਿੱਚ - 4 ਵੀਂ ਇਨਫੈਂਟਰੀ ਰੈਜੀਮੈਂਟ, 27 ਵੀਂ ਅਤੇ 56 ਵੀਂ ਇਨਫੈਂਟਰੀ ਡਿਵੀਜ਼ਨਾਂ ਦਾ ਨਿਯੰਤਰਣ; 10 ਵੀਂ ਵਿੱਚ - 1 ਅਤੇ 5 ਐਸਕੇ, 2, 8, 13 ਅਤੇ 86 ਐਸਡੀ ਦਾ ਨਿਯੰਤਰਣ; 4 - 6 ਅਤੇ 75 ਰਾਈਫਲ ਡਿਵੀਜ਼ਨਾਂ ਵਿੱਚ. ਤਰੱਕੀ ਦੀ ਪ੍ਰਕਿਰਿਆ ਵਿਚ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਸੀ: ਤੀਜੀ ਫੌਜ ਵਿਚ - 85 ਇਨਫੈਂਟਰੀ ਡਿਵੀਜ਼ਨ, ਚੌਥੀ ਫੌਜ ਵਿਚ - 42 ਇਨਫੈਂਟਰੀ ਡਿਵੀਜ਼ਨ.
ਲੈਫਟੀਨੈਂਟ ਜਨਰਲ ਜੀ.ਵੀ. ਰੇਵੁਨੇਨਕੋਵ (ਤੀਜੀ ਫੌਜ ਦੀ 37ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
17 ਜੂਨ, 1941 ਨੂੰ, ਮੈਨੂੰ, ਪਹਿਲੀ ਰਾਈਫਲ ਕੋਰ ਦੇ ਕਮਾਂਡਰ, ਮੇਜਰ ਜਨਰਲ ਡੀ. ਰੁਬਤਸੋਵ, ਅਤੇ ਡਿਵੀਜ਼ਨ ਕਮਾਂਡਰ, ਕਰਨਲ ਏ.ਈ. ਚੇਖਾਰਿਨ, ਨੂੰ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਬੁਲਾਇਆ ਗਿਆ। ਸਾਨੂੰ ਦੱਸਿਆ ਗਿਆ ਸੀ ਕਿ 37ਵੀਂ ਇਨਫੈਂਟਰੀ ਡਿਵੀਜ਼ਨ ਨੇ ਲਿਡਾ ਫੀਲਡ ਕੈਂਪ ਲਈ ਰਵਾਨਾ ਹੋਣਾ ਸੀ, ਹਾਲਾਂਕਿ ਇਹ ਸਪੱਸ਼ਟ ਸੀ ਕਿ ਰਾਜ ਦੀ ਸਰਹੱਦ 'ਤੇ ਫੌਜਾਂ ਦੀ ਤਾਇਨਾਤੀ ਦੇ ਰੂਪ ਵਿੱਚ ਮੁੜ ਤੈਨਾਤੀ ਹੋ ਰਹੀ ਸੀ। ਉਨ੍ਹਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਡੇਰੇ ਵਿੱਚ ਜੀਵਨ ਭਰ ਆਪਣੇ ਨਾਲ ਸਭ ਕੁਝ ਰੱਖਣ।
ਦੋ ਰੈਜੀਮੈਂਟਾਂ ਲੇਪੇਲ ਤੋਂ ਮਾਰਚਿੰਗ ਕ੍ਰਮ ਵਿੱਚ ਰਵਾਨਾ ਹੋਈਆਂ, ਅਤੇ ਵਿਟੇਬਸਕ ਗੈਰੀਸਨ ਦੇ ਕੁਝ ਹਿੱਸੇ ਰੇਲ ਰਾਹੀਂ ਭੇਜੇ ਗਏ। ਏਕੇਲੋਨ ਆਵਾਜਾਈ ਦੀ ਸੌਖ ਦੇ ਸਿਧਾਂਤ 'ਤੇ ਤਿਆਰ ਕੀਤੇ ਗਏ ਸਨ, ਇਸਲਈ ਡਿਵੀਜ਼ਨ ਹੈੱਡਕੁਆਰਟਰ ਬਿਨਾਂ ਸੰਚਾਰ ਬਟਾਲੀਅਨ ਦੇ ਚੱਲਦਾ ਸੀ, ਅਤੇ ਗੋਲਾ ਬਾਰੂਦ ਅੰਤਮ ਪੱਧਰ 'ਤੇ ਸੀ।
ਅਸੀਂ 22 ਜੂਨ ਨੂੰ 12 ਵਜੇ ਬੋਗਦਾਨੋ ਸਟੇਸ਼ਨ 'ਤੇ ਵੀ. ਐੱਮ. ਮੋਲੋਟੋਵ ਦੇ ਭਾਸ਼ਣ ਤੋਂ ਜੰਗ ਦੀ ਸ਼ੁਰੂਆਤ ਬਾਰੇ ਸਿੱਖਿਆ। ਉਸ ਸਮੇਂ, ਡਵੀਜ਼ਨ ਦੀਆਂ ਇਕਾਈਆਂ ਅਜੇ ਵੀ ਅੱਗੇ ਵਧ ਰਹੀਆਂ ਸਨ, ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਸੀ, ਨਾ ਕਮਾਂਡਰ ਅਤੇ ਨਾ ਹੀ ਹੈੱਡਕੁਆਰਟਰ ਨੂੰ ਸਥਿਤੀ ਦਾ ਪਤਾ ਸੀ।
1. ਐਲ.ਐਮ. ਸੈਂਦਾਲੋਵ, ਚੌਥੀ ਸੈਨਾ ਦੇ ਚੀਫ਼ ਆਫ਼ ਸਟਾਫ਼ 2. ਏ.ਐੱਸ. ਕਿਸਲਿਤਸਿਨ, 22ਵੀਂ ਟੈਂਕ ਡਿਵੀਜ਼ਨ 3 ਦੇ ਚੀਫ਼ ਆਫ਼ ਸਟਾਫ਼
ਇੱਕ ਟਿੱਪਣੀ.
ਸਭ ਤੋਂ ਪਹਿਲਾਂ, ਇਹ ਧਿਆਨ ਦੇਣ ਯੋਗ ਹੈ ਕਿ ਫੌਜ ਦੇ ਕਮਾਂਡਰ ਅਤੇ ਸਟਾਫ਼ ਦੇ ਮੁਖੀ ਜਨਵਰੀ 1941 ਤੋਂ ਸ਼ੁਰੂ ਹੋਣ ਵਾਲੀਆਂ ਕਵਰ ਯੋਜਨਾਵਾਂ ਦੇ ਡਰਾਇੰਗ ਅਤੇ ਨਿਰੰਤਰ ਸਮਾਯੋਜਨ ਵੱਲ ਇਸ਼ਾਰਾ ਕਰਦੇ ਹਨ। 86ਵੀਂ ਇਨਫੈਂਟਰੀ ਡਿਵੀਜ਼ਨ (ਐਮ. ਜ਼ਸ਼ੀਬਾਲੋਵ), 4ਵੀਂ ਫੌਜ: 49ਵੀਂ ਇਨਫੈਂਟਰੀ ਡਿਵੀਜ਼ਨ (ਐਸ. ਗੁਰੋਵ))।
ਜੂਨ ਦੇ ਅੱਧ ਵਿੱਚ, ZapOVO ਨੇ, ਹੋਰ ਜ਼ਿਲ੍ਹਿਆਂ ਵਾਂਗ, ਕਵਰ ਯੋਜਨਾਵਾਂ ਦੁਆਰਾ ਸਥਾਪਿਤ ਕੀਤੀ ਗਈ ਸਰਹੱਦ ਦੇ ਨੇੜੇ ਡੂੰਘੇ ਡਿਵੀਜ਼ਨਾਂ ਨੂੰ ਜਾਣ ਦੇ ਆਦੇਸ਼ ਨੂੰ ਪੂਰਾ ਕੀਤਾ। ਪਰ ਸਾਰੀਆਂ ਇਕਾਈਆਂ ਉਨ੍ਹਾਂ ਨੂੰ ਦਰਸਾਏ ਗਏ ਸਥਾਨ 'ਤੇ ਪਹੁੰਚਣ ਵਿਚ ਕਾਮਯਾਬ ਨਹੀਂ ਹੋਈਆਂ (ਜੰਗ ਦੀ ਸ਼ੁਰੂਆਤ ਨੇ ਉਨ੍ਹਾਂ ਨੂੰ ਬਿਨਾਂ ਜਾਣਕਾਰੀ ਦੇ ਸੜਕ 'ਤੇ ਪਾਇਆ ਅਤੇ ਕੀ ਹੋ ਰਿਹਾ ਸੀ ਦੀ ਸਹੀ ਸਮਝ)। ZapOVO V. Klimovskikh ਦੇ ਸਟਾਫ਼ ਦੇ ਮੁਖੀ ਨੇ 21 ਜੂਨ ਨੂੰ ਜੰਗ ਦੀ ਸ਼ੁਰੂਆਤ ਤੱਕ ਡਿਵੀਜ਼ਨਾਂ ਦੀ ਤਾਇਨਾਤੀ ਦੇ ਆਦੇਸ਼ ਦਿੱਤੇ।
ਕਿਸੇ ਵੀ ਕਮਾਂਡਰ ਨੇ ਇਹ ਸੰਕੇਤ ਨਹੀਂ ਦਿੱਤਾ ਕਿ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਜਾਣਾ ਚਾਹੀਦਾ ਹੈ. ਇਸ ਸਬੰਧ ਵਿੱਚ, ZapOVO ਵਿੱਚ ਸਥਿਤੀ PribOVO ਤੋਂ ਬਿਲਕੁਲ ਵੱਖਰੀ ਹੈ, ਜਿੱਥੇ ਜ਼ਿਆਦਾਤਰ ਸੈਨਿਕਾਂ ਨੂੰ ਇੱਕ ਕਵਰ ਯੋਜਨਾ ਦੇ ਅਨੁਸਾਰ ਆਪਣੇ ਸੈਕਟਰਾਂ ਵਿੱਚ ਤਾਇਨਾਤ ਕੀਤਾ ਗਿਆ ਸੀ।
ਜ਼ਿਲ੍ਹਾ ਹੈੱਡਕੁਆਰਟਰ ਨੇ ਕੁਝ ਦਿਨਾਂ ਵਿੱਚ ਹੀ ਆਪਣੀ ਕਮਾਂਡ ਪੋਸਟ ਦਾ ਪ੍ਰਬੰਧ ਕੀਤਾ, ਪਰ 10ਵੀਂ ਫੌਜ ਵਿੱਚ ਅਜਿਹੀਆਂ ਕੋਈ ਹਦਾਇਤਾਂ ਨਹੀਂ ਸਨ। ਇਸ ਤੋਂ ਇਲਾਵਾ, ਮੌਜੂਦਾ ਕਮਾਂਡ ਪੋਸਟਾਂ ਨੂੰ ਲੋੜੀਂਦੇ ਸੰਚਾਰ ਉਪਕਰਨਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। 10ਵੀਂ ਫੌਜ ਦੇ ਹੈੱਡਕੁਆਰਟਰ ਨੇ ਸੁਤੰਤਰ ਤੌਰ 'ਤੇ ਦੋ ਕਮਾਂਡ ਪੋਸਟਾਂ ਦਾ ਆਯੋਜਨ ਕੀਤਾ।
ਕੀਵ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ਪਹਿਲਾ ਸਵਾਲ।
ਕੀ ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਫੌਜਾਂ ਨੂੰ ਦੱਸ ਦਿੱਤੀ ਗਈ ਹੈ, ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ; ਇਸ ਯੋਜਨਾ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਮਾਂਡ ਅਤੇ ਹੈੱਡਕੁਆਰਟਰ ਦੁਆਰਾ ਕਦੋਂ ਅਤੇ ਕੀ ਕੀਤਾ ਗਿਆ ਸੀ?
ਆਰਮੀ ਜਨਰਲ ਐਮ.ਏ. ਪੁਰਕਾਏਵ (ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਸਾਬਕਾ ਚੀਫ਼ ਆਫ਼ ਸਟਾਫ):
ਰਾਜ ਦੀ ਸਰਹੱਦੀ ਰੱਖਿਆ ਯੋਜਨਾ ਸੈਨਿਕਾਂ ਨੂੰ ਦੱਸੀ ਗਈ ਸੀ। ਇਸ ਦਾ ਵਿਕਾਸ ਅਪ੍ਰੈਲ ਵਿੱਚ ਜ਼ਿਲ੍ਹੇ ਦੇ ਚੀਫ਼ ਆਫ਼ ਸਟਾਫ਼, ਸੰਚਾਲਨ ਵਿਭਾਗ ਅਤੇ ਫ਼ੌਜਾਂ ਦੇ ਕਮਾਂਡਰਾਂ ਅਤੇ ਉਨ੍ਹਾਂ ਦੇ ਹੈੱਡਕੁਆਰਟਰ ਦੇ ਸੰਚਾਲਨ ਸਮੂਹਾਂ ਦੁਆਰਾ ਕੀਤਾ ਗਿਆ ਸੀ। ਮਈ ਦੇ ਪਹਿਲੇ ਦਸ ਦਿਨਾਂ ਵਿੱਚ, ਫੌਜੀ ਯੋਜਨਾਵਾਂ ਨੂੰ ਜ਼ਿਲ੍ਹਾ ਮਿਲਟਰੀ ਕੌਂਸਲ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਫੌਜ ਦੇ ਹੈੱਡਕੁਆਰਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨਿਕ ਦਸਤਾਵੇਜ਼ਾਂ ਦੇ ਅਨੁਸਾਰ ਫੌਜ ਦੀਆਂ ਯੋਜਨਾਵਾਂ ਗਠਨ ਤੋਂ ਪਹਿਲਾਂ ਤਿਆਰ ਕੀਤੀਆਂ ਗਈਆਂ ਸਨ।
ਉਨ੍ਹਾਂ ਦੇ ਕਮਾਂਡਰਾਂ ਅਤੇ ਸਟਾਫ ਦੇ ਮੁਖੀਆਂ ਨੂੰ ਫੌਜ ਦੇ ਹੈੱਡਕੁਆਰਟਰ ਵਿਖੇ ਫਾਰਮੇਸ਼ਨਾਂ ਦੇ ਦਸਤਾਵੇਜ਼ਾਂ ਤੋਂ ਜਾਣੂ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਭਗ 1 ਜੂਨ ਤੱਕ ਸੀਲਬੰਦ ਪੈਕੇਜਾਂ ਵਿੱਚ ਸਟੋਰੇਜ ਲਈ ਸਟਾਫ ਦੇ ਮੁਖੀਆਂ ਕੋਲ ਤਬਦੀਲ ਕਰ ਦਿੱਤਾ ਗਿਆ ਸੀ।
ਸਾਰੀਆਂ ਇਕਾਈਆਂ ਅਤੇ ਗਠਨ ਹੈੱਡਕੁਆਰਟਰਾਂ ਕੋਲ ਅਲਰਟ ਯੋਜਨਾਵਾਂ ਸਨ। ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਨੂੰ ਜ਼ਿਲ੍ਹੇ ਦੀ ਮਿਲਟਰੀ ਕੌਂਸਲ (ਤਿੰਨ ਦਸਤਖਤਾਂ ਦੇ ਨਾਲ) ਦੇ ਇੱਕ ਟੈਲੀਗ੍ਰਾਮ ਦੁਆਰਾ ਅਮਲ ਵਿੱਚ ਲਿਆਂਦਾ ਜਾਣਾ ਸੀ, ਜਿਸ ਵਿੱਚ ਮੈਂ ਫੌਜਾਂ ਦੇ ਕਮਾਂਡਰਾਂ ਅਤੇ ਘੋੜਸਵਾਰ ਕੋਰ ਦੇ ਕਮਾਂਡਰ (5 ਦੇ ਕਮਾਂਡਰ) ਨੂੰ ਸੰਬੋਧਿਤ ਕੀਤਾ ਸੀ। ਕੈਵਲਰੀ ਕੋਰ, ਮੇਜਰ ਜਨਰਲ ਐਫ.ਵੀ. ਕਾਮਕੋਵ). ਫਾਰਮੇਸ਼ਨਾਂ ਅਤੇ ਯੂਨਿਟਾਂ ਵਿੱਚ, ਐਕਸ਼ਨ ਪਲਾਨ ਨੂੰ ਫੌਜਾਂ ਦੀਆਂ ਮਿਲਟਰੀ ਕੌਂਸਲਾਂ ਅਤੇ ਘੋੜਸਵਾਰ ਕੋਰ ਦੇ ਕਮਾਂਡਰ ਦੁਆਰਾ ਅਲਾਰਮ ਦੀ ਘੋਸ਼ਣਾ ਕਰਨ ਵਾਲੇ ਸ਼ਰਤੀਆ ਟੈਲੀਗ੍ਰਾਮਾਂ ਦੇ ਅਨੁਸਾਰ ਕੀਤਾ ਜਾਣਾ ਸੀ।
ਆਰਮੀ ਜਨਰਲ ਆਈ. ਕੇ. ਬਗਰਾਮਯਾਨ (ਕੋਵੋ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਸਾਬਕਾ ਮੁਖੀ):
ਰਾਜ ਦੀ ਸਰਹੱਦੀ ਰੱਖਿਆ ਯੋਜਨਾ ਨੂੰ ਸੈਨਿਕਾਂ ਨੂੰ ਦੱਸਿਆ ਗਿਆ ਸੀ, ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਸੀ, ਹੇਠਾਂ ਦਿੱਤੇ ਅਨੁਸਾਰ: ਸੈਨਿਕਾਂ ਨੂੰ ਸਿੱਧੇ ਤੌਰ 'ਤੇ ਕਵਰ ਪ੍ਰਦਾਨ ਕਰਦਾ ਸੀ... ਰੈਜੀਮੈਂਟ ਤੱਕ ਅਤੇ ਇਸ ਸਮੇਤ ਵਿਸਤ੍ਰਿਤ ਯੋਜਨਾਵਾਂ ਅਤੇ ਦਸਤਾਵੇਜ਼ ਸਨ; ਜ਼ਿਲ੍ਹੇ ਦੇ ਬਾਕੀ ਬਚੇ ਹੋਏ ਸੈਨਿਕਾਂ (ਪੰਜ ਰਾਈਫਲ ਕੋਰ, ਸੱਤ ਮਸ਼ੀਨੀ ਕੋਰ ਜੋ ਅਜੇ ਤੱਕ ਗਠਨ ਅਤੇ ਮਜ਼ਬੂਤੀ ਯੂਨਿਟਾਂ ਨੂੰ ਪੂਰਾ ਨਹੀਂ ਕਰ ਸਕੇ ਸਨ) ਕੋਲ ਇੱਕ ਲੜਾਈ ਦੇ ਆਦੇਸ਼ ਦੇ ਨਾਲ ਇੱਕ ਸੀਲਬੰਦ ਲਿਫ਼ਾਫ਼ਾ ਸੀ ਅਤੇ ਨਿਰਧਾਰਤ ਕੰਮਾਂ ਲਈ ਲੜਾਈ ਸਹਾਇਤਾ ਲਈ ਸਾਰੀਆਂ ਹਦਾਇਤਾਂ, ਜੋ ਕਿ ਸੁਰੱਖਿਅਤ ਵਿੱਚ ਸਟੋਰ ਕੀਤੀਆਂ ਗਈਆਂ ਸਨ। ਗਠਨ ਦੇ ਸਟਾਫ਼ ਦੇ ਅਨੁਸਾਰੀ ਮੁਖੀ.
ਇਸ ਦੇ ਸਾਰੇ ਵੇਰਵਿਆਂ ਵਿੱਚ ਵਰਤੋਂ ਯੋਜਨਾ ਅਤੇ ਦਸਤਾਵੇਜ਼ ਕੇਵਲ ਕੋਰ ਅਤੇ ਡਵੀਜ਼ਨਾਂ ਲਈ ਜ਼ਿਲ੍ਹਾ ਹੈੱਡਕੁਆਰਟਰ 'ਤੇ ਵਿਕਸਤ ਕੀਤੇ ਗਏ ਸਨ। ਪ੍ਰਬੰਧਕਾਂ ਨੂੰ ਸੀਲਬੰਦ ਲਿਫ਼ਾਫ਼ਿਆਂ ਵਿੱਚ ਬੰਦ ਦਸਤਾਵੇਜ਼ਾਂ ਤੋਂ ਬਾਅਦ ਵਿੱਚ ਖੋਲ੍ਹਣ ਤੋਂ ਬਾਅਦ ਹੀ ਉਨ੍ਹਾਂ ਬਾਰੇ ਪਤਾ ਲੱਗ ਸਕਦਾ ਸੀ।
ਮੇਜਰ ਜਨਰਲ 3. 3. ਰੋਗੋਜ਼ਨੀ (5ਵੀਂ ਫੌਜ ਦੀ ਪਹਿਲੀ ਰਾਈਫਲ ਕੋਰ ਦੇ ਸਾਬਕਾ ਚੀਫ ਆਫ ਸਟਾਫ):
ਮਈ 1941 ਦੇ ਅੱਧ ਦੇ ਆਸਪਾਸ, 5ਵੀਂ ਫੌਜ ਦੇ ਹੈੱਡਕੁਆਰਟਰ ਨੇ ਰਾਜ ਦੀ ਸਰਹੱਦ ਨੂੰ ਕਵਰ ਕਰਨ ਲਈ ਇੱਕ ਯੋਜਨਾ ਤਿਆਰ ਕੀਤੀ। ਇਹ ਉਸ ਨੂੰ ਫੌਜ ਦੇ ਹੈੱਡਕੁਆਰਟਰ ਵਿਖੇ: 15ਵੀਂ ਰਾਈਫਲ ਕੋਰ ਦੇ ਕਮਾਂਡਰ, ਕਰਨਲ ਆਈ. ਆਈ. ਫੇਡਿਊਨਿੰਸਕੀ, ਮੈਂ ਅਤੇ ਡਿਵੀਜ਼ਨ ਕਮਾਂਡਰਾਂ ਦੁਆਰਾ ਪੇਸ਼ ਕੀਤਾ ਗਿਆ ਸੀ: ਮੇਜਰ ਜਨਰਲ ਜੀ. ਆਈ. ਸ਼ੇਰਸਤੀਯੁਕ, ਕਰਨਲ ਐਮ. ਪੀ. ਟਿਮੋਸ਼ੇਨਕੋ (45ਵੀਂ ਅਤੇ 62ਵੀਂ ਇਨਫੈਂਟਰੀ ਡਿਵੀਜ਼ਨ ਦੇ ਕਮਾਂਡਰ), ਕੋਰ ਅਤੇ ਡਿਵੀਜ਼ਨ ਹੈੱਡਕੁਆਰਟਰ ਕੋਲ ਰੱਖਿਆ ਯੋਜਨਾ ਨਾਲ ਸਬੰਧਤ ਦਸਤਾਵੇਜ਼ ਨਹੀਂ ਸਨ, ਪਰ ਉਹ ਕਾਰਜਾਂ ਅਤੇ ਨਿੱਜੀ ਰੱਖਿਆ ਯੋਜਨਾਵਾਂ ਨੂੰ ਜਾਣਦੇ ਸਨ... ਡਿਵੀਜ਼ਨਾਂ ਨੇ ਆਪਣੀਆਂ ਰੱਖਿਆ ਲਾਈਨਾਂ ਨੂੰ ਪੁਨਰਗਠਨ ਕੀਤਾ, ਲੜਾਈ ਦੇ ਗਠਨ ਨੂੰ ਨਿਰਧਾਰਤ ਕੀਤਾ, ਲੜਾਈ ਨਿਯੰਤਰਣ ਦੇ ਸੰਗਠਨ ਦੀ ਰੂਪਰੇਖਾ ਤਿਆਰ ਕੀਤੀ... ਰੈਜੀਮੈਂਟਾਂ ਨੂੰ ਜ਼ਮੀਨ 'ਤੇ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਸੰਚਾਰ ਕੀਤਾ ਗਿਆ ਸੀ ਅਤੇ ਕੀਤੇ ਗਏ ਫੈਸਲੇ ਡਿਵੀਜ਼ਨ ਕਮਾਂਡਰਾਂ ਨੂੰ ਪ੍ਰਵਾਨ ਕੀਤੇ ਗਏ ਸਨ।
ਮੇਜਰ ਜਨਰਲ ਜੀ.ਆਈ. ਸ਼ੇਰਸਟਯੁਕ (5ਵੀਂ ਫੌਜ ਦੀ 45ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਕਮਾਂਡਰ):
15ਵੀਂ ਰਾਈਫਲ ਕੋਰ ਅਤੇ 5ਵੀਂ ਫੌਜ ਦੇ ਹੈੱਡਕੁਆਰਟਰ ਤੋਂ ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਮੈਨੂੰ 45ਵੀਂ ਰਾਈਫਲ ਡਿਵੀਜ਼ਨ ਦੇ ਕਮਾਂਡਰ ਦੇ ਤੌਰ 'ਤੇ ਕਦੇ ਨਹੀਂ ਦੱਸੀ ਗਈ ਸੀ, ਅਤੇ ਡਿਵੀਜ਼ਨ [ਆਈ] ਦੇ ਲੜਾਕੂ ਕਾਰਜਾਂ ਦੇ ਅਨੁਸਾਰ ਤੈਨਾਤ ਕੀਤੀ ਗਈ ਸੀ। ਮੇਰੇ ਅਤੇ ਸਟਾਫ਼ ਦੇ ਚੀਫ਼ ਕਰਨਲ ਚੁਮਾਕੋਵ ਦੁਆਰਾ ਵਿਕਸਤ ਸੰਕੇਤਕ ਯੋਜਨਾ ਅਤੇ ਯੂਨਿਟਾਂ, ਬਟਾਲੀਅਨਾਂ ਅਤੇ ਡਿਵੀਜ਼ਨਾਂ ਦੇ ਕਮਾਂਡਰਾਂ ਕੋਲ ਲਿਆਂਦੀ ਗਈ।
ਕਰਨਲ ਪੀ. ਨੋਵੀਕੋਵ (5ਵੀਂ ਫੌਜ ਦੀ 62ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
ਮੈਨੂੰ ਜਾਪਦਾ ਹੈ ਕਿ ਰਾਜ ਦੀ ਸਰਹੱਦ ਦੀ ਰੱਖਿਆ ਲਈ ਕੋਈ ਡਿਵੀਜ਼ਨਲ ਯੋਜਨਾ ਨਹੀਂ ਸੀ, ਪਰ ਡਿਵੀਜ਼ਨਲ ਯੋਜਨਾ ਫੌਜ ਇਕ ਦਾ ਹਿੱਸਾ ਸੀ। ਡਿਵੀਜ਼ਨ ਦੇ ਸਾਹਮਣੇ ਅਤੇ ਡੂੰਘਾਈ ਵਿੱਚ ਸਿਰਫ ਇੱਕ ਅੰਦਾਜ਼ਨ ਪੱਟੀ ਸੀ। ਇਸ ਲਈ, ਅਪ੍ਰੈਲ 1941 ਦੇ ਸ਼ੁਰੂ ਵਿੱਚ, ਮੈਨੂੰ, 87ਵੀਂ ਅਤੇ 45ਵੀਂ ਰਾਈਫਲ ਡਿਵੀਜ਼ਨਾਂ ਦੇ ਮੁਖੀਆਂ ਦੇ ਨਾਲ-ਨਾਲ, ਨੂੰ 5ਵੀਂ ਫੌਜ ਦੇ ਹੈੱਡਕੁਆਰਟਰ ਵਿੱਚ ਬੁਲਾਇਆ ਗਿਆ, ਜਿੱਥੇ ਅਸੀਂ ਆਪਰੇਸ਼ਨ ਵਿਭਾਗ ਵਿੱਚ ਨਕਸ਼ੇ ਪ੍ਰਾਪਤ ਕੀਤੇ ਅਤੇ ਫੌਜ ਦੀ ਯੋਜਨਾ ਤੋਂ ਨਿੱਜੀ ਤੌਰ 'ਤੇ ਅੰਸ਼ ਬਣਾਏ। ਸਾਡੀਆਂ ਪੱਟੀਆਂ ਨੂੰ ਇੰਜੀਨੀਅਰਿੰਗ ਦੇ ਰੂਪ ਵਿੱਚ ਲੈਸ ਕਰਨ ਲਈ।
ਮੇਜਰ ਜਨਰਲ ਪੀ.ਆਈ. ਅਬਰਾਮਿਦਜ਼ੇ (26ਵੀਂ ਫੌਜ ਦੀ 72ਵੀਂ ਮਾਊਂਟੇਨ ਰਾਈਫਲ ਡਿਵੀਜ਼ਨ ਦੇ ਸਾਬਕਾ ਕਮਾਂਡਰ):
ਸੋਵੀਅਤ ਯੂਨੀਅਨ 'ਤੇ ਨਾਜ਼ੀ ਜਰਮਨੀ ਦੇ ਹਮਲੇ ਤੋਂ ਪਹਿਲਾਂ, ਯੂਨਿਟ ਕਮਾਂਡਰਾਂ ਅਤੇ ਮੈਨੂੰ ਗਤੀਸ਼ੀਲਤਾ ਯੋਜਨਾ (MP-41) ਦਾ ਪਤਾ ਨਹੀਂ ਸੀ, ਪਰ ਇਸ ਨੂੰ ਖੋਲ੍ਹਣ ਤੋਂ ਬਾਅਦ, ਸਾਰਿਆਂ ਨੂੰ ਯਕੀਨ ਹੋ ਗਿਆ ਕਿ ਰਾਜ ਦੀ ਸਰਹੱਦ 'ਤੇ ਰੱਖਿਆਤਮਕ ਕੰਮ ਅਤੇ ਜ਼ਮੀਨ 'ਤੇ ਕਮਾਂਡ ਪੋਸਟ ਅਭਿਆਸ. ਜਨਰਲ ਸਟਾਫ ਦੁਆਰਾ ਪ੍ਰਵਾਨਿਤ, ਕੋਵੋ ਦੀ ਆਮ ਯੋਜਨਾ 'ਤੇ ਅਧਾਰਤ ਸਨ।
ਮੇਜਰ ਜਨਰਲ ਪੀ.ਵੀ. ਚੇਰਨੌਸ (26ਵੀਂ ਫੌਜ ਦੇ 72ਵੇਂ ਮਾਊਂਟੇਨ ਰਾਈਫਲ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ 8ਵੀਂ ਰਾਈਫਲ ਕੋਰ ਦੀ ਕਮਾਂਡ ਦੁਆਰਾ ਡਿਵੀਜ਼ਨ ਦੀਆਂ ਇਕਾਈਆਂ ਨੂੰ ਦੱਸੀ ਗਈ ਸੀ। ਹਾਲਾਂਕਿ, ਇਹ ਇੱਕ ਪਹਾੜੀ ਰਾਈਫਲ ਡਿਵੀਜ਼ਨ ਦੇ ਸੰਗਠਨ ਦੇ ਅਨੁਸਾਰ ਨਹੀਂ, ਪਰ ਇੱਕ ਰਾਈਫਲ ਡਿਵੀਜ਼ਨ ਦੇ ਅਨੁਸਾਰ ਕੰਪਾਇਲ ਕੀਤਾ ਗਿਆ ਸੀ। ਤੱਥ ਇਹ ਹੈ ਕਿ 1941 ਦੀ ਬਸੰਤ ਵਿੱਚ ਡਿਵੀਜ਼ਨ ਨੇ ਪਹਾੜੀ ਰਾਈਫਲ ਡਿਵੀਜ਼ਨ ਦੇ ਸਟਾਫ ਵਿੱਚ ਤਬਦੀਲੀ ਸ਼ੁਰੂ ਕੀਤੀ ਸੀ, ਪਰ 22 ਜੂਨ ਤੱਕ ਇਸ ਨੇ ਇਹ ਗਤੀਵਿਧੀਆਂ ਪੂਰੀਆਂ ਨਹੀਂ ਕੀਤੀਆਂ ਸਨ।
ਮੇਜਰ ਜਨਰਲ ਐਸ.ਐਫ. ਗੋਰੋਖੋਵ (26ਵੀਂ ਫੌਜ ਦੀ 99ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
ਰਾਜ ਦੀ ਸਰਹੱਦੀ ਰੱਖਿਆ ਯੋਜਨਾ ਫਰਵਰੀ-ਮਾਰਚ 1941 ਵਿੱਚ 26ਵੀਂ ਫੌਜ ਦੇ ਹੈੱਡਕੁਆਰਟਰ ਵਿੱਚ ਇੱਕ ਸੀਲਬੰਦ ਲਿਫਾਫੇ ਵਿੱਚ ਪ੍ਰਾਪਤ ਕੀਤੀ ਗਈ ਸੀ ਅਤੇ ਸਾਡੇ ਨਾਲ ਕੰਮ ਨਹੀਂ ਕੀਤਾ ਗਿਆ ਸੀ। ਪਰ ਇਸਦੀ ਪੇਸ਼ਕਾਰੀ ਤੋਂ ਪਹਿਲਾਂ ਹੀ, ਫੌਜ ਦੇ ਕਮਾਂਡਰ, ਲੈਫਟੀਨੈਂਟ ਜਨਰਲ ਐਫ. ਯਾ, ਨੇ ਮੈਨੂੰ ਅਤੇ ਡਿਵੀਜ਼ਨ ਕਮਾਂਡਰ, ਕਰਨਲ ਐਨ.ਆਈ. ਡਿਮੇਨਟਯੇਵ ਨੂੰ ਨਿੱਜੀ ਤੌਰ 'ਤੇ, ਗਠਨ ਅਤੇ ਰੈਜੀਮੈਂਟਾਂ ਦੇ ਰੱਖਿਆ ਖੇਤਰ ਦੀਆਂ ਸੀਮਾਵਾਂ, ਕਮਾਂਡ ਅਤੇ ਨਿਰੀਖਣ ਪੋਸਟਾਂ ਦੇ ਸਥਾਨਾਂ ਬਾਰੇ ਦੱਸਿਆ। ਅਤੇ ਤੋਪਖਾਨੇ ਦੀ ਗੋਲੀਬਾਰੀ ਦੀਆਂ ਸਥਿਤੀਆਂ। ਇਸ ਤੋਂ ਇਲਾਵਾ, ਇੱਕ ਵਿਸ਼ੇਸ਼ ਆਦੇਸ਼ ਨੇ ਡਿਵੀਜ਼ਨ ਨੂੰ ਪ੍ਰਜ਼ੇਮੀਸਲ ਕਿਲ੍ਹੇ ਵਾਲੇ ਖੇਤਰ ਦਾ ਫੋਰਗਰਾਉਂਡ ਤਿਆਰ ਕਰਨ ਅਤੇ ਇਸਦੇ ਜ਼ੋਨ ਵਿੱਚ ਖਾਈ ਖੋਦਣ ਦਾ ਆਦੇਸ਼ ਦਿੱਤਾ।
ਡਿਵੀਜ਼ਨ ਅਤੇ ਬਾਰਡਰ ਡਿਟੈਚਮੈਂਟ ਦੇ ਹੈੱਡਕੁਆਰਟਰ ਨੇ ਦੋ ਵਿਕਲਪਾਂ ਦੇ ਅਨੁਸਾਰ ਰਾਜ ਦੀ ਸਰਹੱਦ ਨੂੰ ਕਵਰ ਕਰਨ ਲਈ ਇੱਕ ਯੋਜਨਾ ਤਿਆਰ ਕੀਤੀ - ਤਬਾਹੀ ਅਤੇ ਸੰਭਾਵਿਤ ਯੁੱਧ ਦੇ ਮਾਮਲੇ ਵਿੱਚ।
ਦੂਜਾ ਸਵਾਲ.
ਕਿਸ ਸਮੇਂ ਤੋਂ ਅਤੇ ਕਿਸ ਹੁਕਮ ਦੇ ਆਧਾਰ 'ਤੇ ਕਵਰਿੰਗ ਫੌਜਾਂ ਨੇ ਰਾਜ ਦੀ ਸਰਹੱਦ ਵਿਚ ਦਾਖਲ ਹੋਣਾ ਸ਼ੁਰੂ ਕੀਤਾ ਅਤੇ ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵਿਚੋਂ ਕਿੰਨੀਆਂ ਨੂੰ ਤਾਇਨਾਤ ਕੀਤਾ ਗਿਆ ਸੀ?
ਆਰਮੀ ਜਨਰਲ ਐਮ.ਏ. ਪੁਰਕਾਏਵ (ਕੋਵੋ ਦੇ ਸਾਬਕਾ ਚੀਫ਼ ਆਫ਼ ਸਟਾਫ):
13 ਜਾਂ 14 ਜੂਨ ਨੂੰ, ਉਸਨੇ ਵਲਾਦੀਮੀਰ-ਵੋਲਿਨ ਫੋਰਟੀਫਾਈਡ ਖੇਤਰ ਦੀ ਲਾਈਨ ਵਿੱਚ ਰਾਈਫਲ ਡਿਵੀਜ਼ਨਾਂ ਨੂੰ ਵਾਪਸ ਲੈਣ ਦਾ ਪ੍ਰਸਤਾਵ ਦਿੱਤਾ, ਜਿਸ ਦੇ ਰੱਖਿਆਤਮਕ ਢਾਂਚੇ ਵਿੱਚ ਹਥਿਆਰ ਨਹੀਂ ਹਨ। ਜ਼ਿਲ੍ਹਾ ਮਿਲਟਰੀ ਕੌਂਸਲ ਨੇ ਇਨ੍ਹਾਂ ਵਿਚਾਰਾਂ ਨੂੰ ਸਵੀਕਾਰ ਕਰ ਲਿਆ ਅਤੇ 5ਵੀਂ ਫੌਜ ਦੇ ਕਮਾਂਡਰ ਨੂੰ ਢੁਕਵੇਂ ਨਿਰਦੇਸ਼ ਦਿੱਤੇ।
ਹਾਲਾਂਕਿ, ਅਗਲੀ ਸਵੇਰ, ਕਰਨਲ ਜਨਰਲ ਐਮ.ਪੀ. ਕਿਰਪੋਨੋਸ ਨੇ, ਮਿਲਟਰੀ ਕੌਂਸਲ ਦੇ ਇੱਕ ਮੈਂਬਰ ਦੀ ਮੌਜੂਦਗੀ ਵਿੱਚ, ਮੇਰੇ ਉੱਤੇ ਜੰਗ ਨੂੰ ਭੜਕਾਉਣ ਦਾ ਦੋਸ਼ ਲਗਾਇਆ। ਮੈਂ ਆਪਣੇ ਦਫ਼ਤਰ ਤੋਂ ਤੁਰੰਤ ਚੀਫ਼ ਆਫ਼ ਦਾ ਜਨਰਲ ਸਟਾਫ਼ ਨੂੰ ਫ਼ੋਨ ਕੀਤਾ ਅਤੇ ਫ਼ੈਸਲੇ ਦੀ ਸੂਚਨਾ ਦਿੱਤੀ। ਜੀ.ਕੇ. ਜ਼ੂਕੋਵ ਨੇ ਛਲਾਵੇ ਦੇ ਉਪਾਵਾਂ ਨੂੰ ਦੇਖਦੇ ਹੋਏ, ਯੂ.ਆਰ. ਲਾਈਨ ਵੱਲ ਫੌਜਾਂ ਨੂੰ ਵਾਪਸ ਲੈਣ ਦਾ ਹੁਕਮ ਦਿੱਤਾ।
ਆਰਮੀ ਜਨਰਲ ਆਈ. ਕੇ. ਬਗਰਾਮਯਾਨ (ਕੋਵੋ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਸਾਬਕਾ ਮੁਖੀ):
ਕਵਰਿੰਗ ਫੌਜਾਂ ਨੂੰ ਸਰਹੱਦ ਦੇ ਨੇੜੇ ਸਿੱਧਾ ਤਾਇਨਾਤ ਕੀਤਾ ਗਿਆ ਸੀ ਅਤੇ ਦੁਸ਼ਮਣੀ ਦੇ ਫੈਲਣ ਦੇ ਨਾਲ ਹੀ ਤਾਇਨਾਤੀ ਸ਼ੁਰੂ ਕਰ ਦਿੱਤੀ ਗਈ ਸੀ। ਜਨਰਲ ਸਟਾਫ਼ ਦੁਆਰਾ ਤਿਆਰ ਅਹੁਦਿਆਂ 'ਤੇ ਉਨ੍ਹਾਂ ਦੇ ਅਗਾਊਂ ਦਾਖਲੇ ਦੀ ਮਨਾਹੀ ਸੀ।
ਓਪਰੇਸ਼ਨਲ ਰਿਜ਼ਰਵ ਤੈਨਾਤੀ ਖੇਤਰਾਂ ਤੋਂ ਬਾਹਰ ਚਲੇ ਗਏ: ਰਾਈਫਲ ਕੋਰ - ਯੁੱਧ ਦੀ ਸ਼ੁਰੂਆਤ ਤੋਂ ਪੰਜ ਦਿਨ ਪਹਿਲਾਂ, ਪਰ ਛੱਡਣ ਦਾ ਸਮਾਂ ਨਹੀਂ ਸੀ; ਮਸ਼ੀਨੀ ਕੋਰ - 22 ਜੂਨ।
ਕਰਨਲ ਪੀ.ਏ. ਨੋਵਿਚਕੋਵ (5ਵੀਂ ਫੌਜ ਦੀ 62ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
ਡਿਵੀਜ਼ਨ ਦੀਆਂ ਇਕਾਈਆਂ, ਫੌਜ ਦੇ ਹੈੱਡਕੁਆਰਟਰ ਦੇ ਆਦੇਸ਼ਾਂ ਦੇ ਆਧਾਰ 'ਤੇ, 16 ਜੂਨ ਦੀ ਰਾਤ ਨੂੰ ਕਿਵਰਤਸੀ ਕੈਂਪ ਤੋਂ ਰਵਾਨਾ ਹੋਈਆਂ। ਦੋ ਰਾਤ ਦੇ ਮਾਰਚ ਕਰਨ ਤੋਂ ਬਾਅਦ, 18 ਜੂਨ ਦੀ ਸਵੇਰ ਤੱਕ ਉਹ ਰੱਖਿਆਤਮਕ ਖੇਤਰ ਵਿੱਚ ਪਹੁੰਚ ਗਏ। ਹਾਲਾਂਕਿ, ਉਨ੍ਹਾਂ ਨੇ ਰੱਖਿਆਤਮਕ ਲਾਈਨ 'ਤੇ ਕਬਜ਼ਾ ਨਹੀਂ ਕੀਤਾ, ਪਰ ਇਸਦੇ ਨੇੜੇ ਦੇ ਜੰਗਲਾਂ ਅਤੇ ਬਸਤੀਆਂ ਵਿੱਚ ਧਿਆਨ ਕੇਂਦਰਿਤ ਕੀਤਾ। ਇਹ ਕਾਰਵਾਈ ਨਵੀਂ ਥਾਂ 'ਤੇ ਜਾਣ ਦੀ ਆੜ ਹੇਠ ਕੀਤੀ ਗਈ। ਇੱਥੇ ਲੜਾਈ ਦੀ ਸਿਖਲਾਈ ਸ਼ੁਰੂ ਹੋਈ।
19 ਜੂਨ ਨੂੰ, ਯੂਨਿਟ ਕਮਾਂਡਰਾਂ ਨੇ ਰੱਖਿਆ ਖੇਤਰਾਂ ਦੀ ਖੋਜ ਕੀਤੀ, ਪਰ ਇਹ ਸਭ ਕੁਝ ਅਨਿਸ਼ਚਿਤਤਾ ਨਾਲ ਕੀਤਾ ਗਿਆ ਸੀ, ਇਹ ਨਹੀਂ ਸੋਚਿਆ ਗਿਆ ਸੀ ਕਿ ਜੰਗ ਜਲਦੀ ਸ਼ੁਰੂ ਹੋ ਜਾਵੇਗੀ। ਸਾਨੂੰ ਵਿਸ਼ਵਾਸ ਨਹੀਂ ਸੀ ਕਿ ਅਸੀਂ ਲੜਨ ਜਾ ਰਹੇ ਹਾਂ, ਅਤੇ ਅਸੀਂ ਲੜਾਈ ਲਈ ਬੇਲੋੜੀ ਹਰ ਚੀਜ਼ ਲੈ ਲਈ. ਨਤੀਜੇ ਵਜੋਂ, ਉਨ੍ਹਾਂ ਨੇ ਆਪਣੇ ਆਟੋਮੋਬਾਈਲ ਅਤੇ ਘੋੜਿਆਂ ਦੀ ਆਵਾਜਾਈ ਨੂੰ ਵਾਧੂ ਜਾਇਦਾਦ ਨਾਲ ਓਵਰਲੋਡ ਕੀਤਾ।
ਮੇਜਰ ਜਨਰਲ ਪੀ.ਆਈ. ਅਬਰਾਮਿਦਜ਼ੇ (26ਵੀਂ ਫੌਜ ਦੀ 72ਵੀਂ ਮਾਊਂਟੇਨ ਰਾਈਫਲ ਡਿਵੀਜ਼ਨ ਦੇ ਸਾਬਕਾ ਕਮਾਂਡਰ):
ਡਿਵੀਜ਼ਨ ਦੀਆਂ ਦੋ ਰਾਈਫਲ ਰੈਜੀਮੈਂਟਾਂ (187ਵੀਂ ਅਤੇ 14ਵੀਂ ਰਾਈਫਲ ਰੈਜੀਮੈਂਟ) ਅਗਸਤ 1940 ਤੋਂ ਰਾਜ ਦੀ ਸਰਹੱਦ ਦੇ ਨੇੜੇ ਸਥਿਤ ਹਨ।
20 ਜੂਨ, 1941 ਨੂੰ, ਮੈਨੂੰ ਜਨਰਲ ਸਟਾਫ ਤੋਂ ਹੇਠ ਲਿਖਿਆਂ ਐਨਕ੍ਰਿਪਟਡ ਸੁਨੇਹਾ ਮਿਲਿਆ: "ਸਰਹੱਦ 'ਤੇ ਸਥਿਤ ਤੁਹਾਡੇ ਗਠਨ ਦੀਆਂ ਸਾਰੀਆਂ ਇਕਾਈਆਂ ਅਤੇ ਇਕਾਈਆਂ ਨੂੰ ਕਈ ਕਿਲੋਮੀਟਰ ਪਿੱਛੇ ਹਟ ਜਾਣਾ ਚਾਹੀਦਾ ਹੈ, ਯਾਨੀ ਕਿ ਤਿਆਰ ਸਥਿਤੀਆਂ ਦੀ ਲਾਈਨ 'ਤੇ. ਜਰਮਨ ਯੂਨਿਟਾਂ ਦੁਆਰਾ ਕਿਸੇ ਵੀ ਭੜਕਾਹਟ ਦਾ ਜਵਾਬ ਨਾ ਦਿਓ ਜਦੋਂ ਤੱਕ ਉਹ ਰਾਜ ਦੀ ਸਰਹੱਦ ਦੀ ਉਲੰਘਣਾ ਨਹੀਂ ਕਰਦੇ. ਡਿਵੀਜ਼ਨ ਦੀਆਂ ਸਾਰੀਆਂ ਇਕਾਈਆਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਜਾਣਾ ਚਾਹੀਦਾ ਹੈ. 21 ਜੂਨ, 1941 ਨੂੰ 24 ਘੰਟਿਆਂ ਤੱਕ ਫਾਂਸੀ ਦੇ ਦਿਓ।
ਨਿਸ਼ਚਿਤ ਸਮੇਂ 'ਤੇ, ਮੈਂ ਟੈਲੀਗ੍ਰਾਫ ਦੁਆਰਾ ਰਿਪੋਰਟ ਕੀਤੀ ਕਿ ਆਰਡਰ ਪੂਰਾ ਹੋ ਗਿਆ ਹੈ। ਰਿਪੋਰਟ ਵਿਚ 26ਵੀਂ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਐੱਫ. ਯਾ ਨੇ ਹਾਜ਼ਰੀ ਭਰੀ, ਜਿਸ ਨੂੰ ਲਾਗੂ ਕਰਨ ਦੀ ਜਾਂਚ ਸੌਂਪੀ ਗਈ ਸੀ। ਇਹ ਕਹਿਣਾ ਮੁਸ਼ਕਲ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਰੱਖਿਆਤਮਕ ਅਹੁਦਿਆਂ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਪਰ ਦੁਸ਼ਮਣ ਨੇ ਦੁਸ਼ਮਣੀ ਦੀ ਸ਼ੁਰੂਆਤ ਵਿੱਚ ਇਸਦਾ ਫਾਇਦਾ ਉਠਾਇਆ.
ਮੇਜਰ ਜਨਰਲ ਐਸ.ਐਫ. ਗੋਰੋਖੋਵ (26ਵੀਂ ਫੌਜ ਦੀ 99ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
ਦੁਸ਼ਮਣੀ ਦੀ ਸ਼ੁਰੂਆਤ ਤੋਂ ਪਹਿਲਾਂ, ਰੱਖਿਆ ਖੇਤਰਾਂ ਵਿੱਚ ਦਾਖਲ ਹੋਣ ਲਈ ਯੂਨਿਟਾਂ ਲਈ ਕੋਈ ਆਦੇਸ਼ ਨਹੀਂ ਸਨ. 18ਵੀਂ ਰਾਈਫਲ ਕੋਰ ਦੇ ਕਮਾਂਡਰ, ਮੇਜਰ ਜਨਰਲ ਐਮ.ਜੀ. ਸਨੇਗੋਵ ਦੇ ਹੁਕਮ ਨਾਲ, ਸਿਰਫ ਤੋਪਖਾਨੇ ਦੀਆਂ ਰੈਜੀਮੈਂਟਾਂ ਨੂੰ ਯੋਜਨਾਬੱਧ ਫਾਇਰਿੰਗ ਪੋਜੀਸ਼ਨਾਂ ਦੇ ਨੇੜੇ ਜੰਗਲਾਂ ਵਿੱਚ ਭੇਜਿਆ ਗਿਆ ਸੀ। ਦੁਸ਼ਮਣੀ ਦੇ ਫੈਲਣ ਦੇ ਸਮੇਂ, ਉਸਨੇ ਵਿਰੋਧੀ ਆਦੇਸ਼ ਦਿੱਤੇ: ਰਾਈਫਲ ਰੈਜੀਮੈਂਟਾਂ ਨੂੰ ਰੱਖਿਆਤਮਕ ਸਥਿਤੀਆਂ ਲੈਣੀਆਂ ਚਾਹੀਦੀਆਂ ਹਨ, ਅਤੇ ਤੋਪਖਾਨੇ ਦੀਆਂ ਰੈਜੀਮੈਂਟਾਂ ਨੂੰ ਅਗਲੇ ਨੋਟਿਸ ਤੱਕ ਗੋਲੀਬਾਰੀ ਨਹੀਂ ਕਰਨੀ ਚਾਹੀਦੀ। ਸਾਡੀਆਂ ਜ਼ੋਰਦਾਰ ਮੰਗਾਂ ਦੇ ਬਾਵਜੂਦ 22 ਜੂਨ ਨੂੰ ਰਾਤ 10 ਵਜੇ ਤੱਕ ਤੋਪਖਾਨੇ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਮੇਜਰ ਜਨਰਲ ਐਨ.ਪੀ. ਇਵਾਨੋਵ (6ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ):
ਅਚਾਨਕ ਦੁਸ਼ਮਣ ਦੇ ਹਮਲੇ ਦੇ ਸਮੇਂ, ਤੋਪਖਾਨੇ, ਮਸ਼ੀਨ ਗੰਨਰ ਅਤੇ ਸੈਪਰ ਇਕੱਠੇ ਕੀਤੇ ਗਏ ਸਨ। ਇਸ ਕਾਰਨ, ਕੁਨੈਕਸ਼ਨ ਸੰਗਠਨਾਤਮਕ ਤੌਰ 'ਤੇ ਟੁੱਟ ਗਏ ਸਨ। ਕੁਝ ਫੌਜਾਂ ਕੈਂਪ ਵਿੱਚ ਸਥਿਤ ਸਨ, ਜਿਨ੍ਹਾਂ ਕੋਲ ਆਪਣੇ ਸਥਾਈ ਤਾਇਨਾਤੀ ਸਥਾਨਾਂ 'ਤੇ ਹਥਿਆਰ ਅਤੇ ਸਮੱਗਰੀ ਦਾ ਭੰਡਾਰ ਸੀ।
ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਦੇ ਆਦੇਸ਼ ਦੁਆਰਾ, ਕਵਰਿੰਗ ਯੂਨਿਟਾਂ ਨੂੰ ਸਰਹੱਦ ਵੱਲ ਜਾਣ ਤੋਂ ਮਨ੍ਹਾ ਕੀਤਾ ਗਿਆ ਸੀ।
ਮੇਜਰ ਜਨਰਲ ਏ.ਐਮ. ਬਾਰਨੋਵ (17ਵੀਂ ਰਾਈਫਲ ਕੋਰ ਦੇ ਸਾਬਕਾ ਚੀਫ਼ ਆਫ਼ ਸਟਾਫ):
ਮੋਬਾਈਲ ਕੈਂਪਾਂ ਦੀ ਆੜ ਵਿੱਚ ਜੂਨ ਦੇ ਪਹਿਲੇ ਅੱਧ ਵਿੱਚ ਰਾਜ ਦੀ ਸਰਹੱਦ ਵਿੱਚ ਯੂਨਿਟਾਂ ਦਾ ਦਾਖਲਾ ਸ਼ੁਰੂ ਹੋ ਗਿਆ ਸੀ। ਬਾਅਦ ਵਾਲੇ ਰੱਖਿਆਤਮਕ ਖੇਤਰਾਂ ਵਿੱਚ ਡੂੰਘੇ ਸਥਿਤ ਸਨ. ਯੂਨਿਟ ਟੈਂਟਾਂ ਵਿੱਚ ਸਥਿਤ ਸਨ ਅਤੇ ਯੋਜਨਾ ਅਨੁਸਾਰ ਕਲਾਸਾਂ ਚਲਾਉਂਦੇ ਸਨ। ਉਸੇ ਸਮੇਂ, ਇੰਜੀਨੀਅਰਿੰਗ ਦੇ ਰੂਪ ਵਿੱਚ ਰੱਖਿਆਤਮਕ ਸਥਿਤੀਆਂ ਵਿੱਚ ਸੁਧਾਰ ਕੀਤਾ ਗਿਆ ਸੀ. ਅਸਲਾ ਜਵਾਨਾਂ ਨੂੰ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਸੀ।
ਮੇਜਰ ਜਨਰਲ ਐਫ.ਐਨ. ਸਮੇਖੋਤਵੋਰੋਵ (5ਵੀਂ ਫੌਜ ਦੀ 135ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਕਮਾਂਡਰ):
18 ਜੂਨ, 1941 ਨੂੰ, 135ਵੀਂ ਇਨਫੈਂਟਰੀ ਡਿਵੀਜ਼ਨ ਸਥਾਈ ਛਾਉਣੀ ਖੇਤਰ (ਓਸਟ੍ਰੋਗ, ਡਬਨੋ, ਕ੍ਰੇਮੇਨੇਟਸ) ਤੋਂ ਰਵਾਨਾ ਹੋਈ ਅਤੇ 22 ਜੂਨ ਦੇ ਅੰਤ ਤੱਕ, ਮੈਂ ਲੰਘਣ ਦੇ ਉਦੇਸ਼ ਲਈ ਕਿਵਰਤਸੀ (ਲੁਤਸਕ ਦੇ 10-12 ਕਿਲੋਮੀਟਰ ਉੱਤਰ-ਪੂਰਬ) ਵਿੱਚ ਪਹੁੰਚਿਆ। ਫੌਜ ਦੇ ਕਮਾਂਡਰ ਦੇ ਹੁਕਮ ਅਨੁਸਾਰ ਕੈਂਪ ਦੀ ਸਿਖਲਾਈ।
ਦੁਸ਼ਮਣੀ ਦੀ ਸ਼ੁਰੂਆਤ ਤੋਂ ਪਹਿਲਾਂ ਗਠਨ ਦੀਆਂ ਇਕਾਈਆਂ ਨੂੰ ਲੜਾਈ ਦੀ ਤਿਆਰੀ ਵਿਚ ਲਿਆਉਣ ਦੇ ਕੋਈ ਆਦੇਸ਼ ਨਹੀਂ ਸਨ, ਅਤੇ ਜਦੋਂ 22 ਜੂਨ ਦੀ ਸਵੇਰ ਨੂੰ ਮਾਰਚ 'ਤੇ ਡਿਵੀਜ਼ਨ ਨੂੰ ਹਵਾ ਤੋਂ ਮਸ਼ੀਨ-ਗਨ ਫਾਇਰਿੰਗ ਦੇ ਅਧੀਨ ਕੀਤਾ ਗਿਆ ਸੀ, ਤਾਂ ਫੌਜ ਦੇ ਹੈੱਡਕੁਆਰਟਰ ਨੂੰ ਨਿਰਦੇਸ਼ ਪ੍ਰਾਪਤ ਹੋਏ: " ਭੜਕਾਹਟ ਦਾ ਸ਼ਿਕਾਰ ਨਾ ਹੋਵੋ, ਜਹਾਜ਼ਾਂ 'ਤੇ ਗੋਲੀਬਾਰੀ ਨਾ ਕਰੋ।
ਯੂਨਿਟਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਅਤੇ ਲਾਮਬੰਦੀ ਦੀ ਯੋਜਨਾ ਨੂੰ ਲਾਗੂ ਕਰਨ ਦਾ ਆਦੇਸ਼ ਸਿਰਫ 23 ਜੂਨ ਦੀ ਸਵੇਰ ਨੂੰ ਦਿੱਤਾ ਗਿਆ ਸੀ, ਜਦੋਂ ਉਹ ਕਿਵਰਤਸੀ ਵਿੱਚ ਸਨ ...
ਕਰਨਲ ਐਨ.ਐਲ. ਲੋਗਿਨੋਵ (6ਵੀਂ ਫੌਜ ਦੀ 139ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਕਮਾਂਡਰ):
ਡਿਵੀਜ਼ਨ ਚੇਰਟਕੋਵ ਅਤੇ ਆਸ ਪਾਸ ਦੀਆਂ ਬਸਤੀਆਂ ਵਿੱਚ ਤਾਇਨਾਤ ਸੀ। ਯੁੱਧ ਦੀ ਸ਼ੁਰੂਆਤ ਤੱਕ, ਚਾਰ ਰਾਈਫਲ ਬਟਾਲੀਅਨ ਅਤੇ ਦੋ ਤੋਪਖਾਨੇ ਦੀਆਂ ਡਿਵੀਜ਼ਨਾਂ ਚੇਰਨੀਵਤਸੀ ਦੇ 20-25 ਕਿਲੋਮੀਟਰ ਦੱਖਣ-ਪੱਛਮ ਵਿੱਚ ਰੱਖਿਆ ਨਿਰਮਾਣ 'ਤੇ ਸਨ, ਡਿਵੀਜ਼ਨ ਦੀ ਇੰਜੀਨੀਅਰ ਬਟਾਲੀਅਨ ਅਤੇ ਰੈਜੀਮੈਂਟ ਕੰਪਨੀਆਂ ਲਵੋਵ ਤੋਂ 20-25 ਕਿਲੋਮੀਟਰ ਉੱਤਰ-ਪੱਛਮ ਵਿੱਚ ਸਨ, ਅਤੇ ਇੱਕ ਰਾਈਫਲ ਬਟਾਲੀਅਨ ਜ਼ਿਲ੍ਹਾ ਸਹੂਲਤਾਂ ਦੀ ਸੁਰੱਖਿਆ ਕਰਦੀ ਸੀ। ਟੈਰਨੋਪਿਲ .
17 ਜੂਨ ਦੀ ਸਵੇਰ ਨੂੰ, ਮੈਨੂੰ 37ਵੀਂ ਰਾਈਫਲ ਕੋਰ ਦੇ ਕਮਾਂਡਰ ਤੋਂ ਇੱਕ ਕੋਡੇਡ ਟੈਲੀਗ੍ਰਾਮ ਪ੍ਰਾਪਤ ਹੋਇਆ: “ਕੋਰ ਅਭਿਆਸ ਕਰਨ ਲਈ, ਡਵੀਜ਼ਨਾਂ ਨੂੰ ਪੇਰੇਮਿਸ਼ਲਿਆਨੀ ਖੇਤਰ ਵਿੱਚ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਸ ਲਈ ਉਹ 18 ਜੂਨ ਦੀ ਸਵੇਰ ਨੂੰ ਰਵਾਨਾ ਹੋਣਗੇ। ਰੂਟ: ਚੇਰਟਕੋਵੋ, ਬੁਚਾਚ, ਗਾਡੀਚ, ਰੋਹਤਿਨ। ਇਸ ਕੰਮ ਨੂੰ ਪੂਰਾ ਕਰਨ ਲਈ ਡਿਵੀਜ਼ਨ ਦੀਆਂ ਇਕਾਈਆਂ ਅਤੇ ਯੂਨਿਟਾਂ ਨੂੰ ਇਕੱਠਾ ਕਰਨ ਦੀ ਮੇਰੀ ਬੇਨਤੀ 'ਤੇ, ਉਨ੍ਹਾਂ ਨੇ ਜਵਾਬ ਦਿੱਤਾ: "ਉਪਲੱਬਧ ਕਰਮਚਾਰੀਆਂ ਦੇ ਨਾਲ ਅਭਿਆਸ 'ਤੇ ਜਾਓ, ਅਸੀਂ ਬਟਾਲੀਅਨਾਂ ਨੂੰ ਕੰਮ ਅਤੇ ਸੁਰੱਖਿਆ ਤੋਂ ਹਟਾਉਣ ਦੀ ਇਜਾਜ਼ਤ ਨਹੀਂ ਦਿੰਦੇ ਹਾਂ।"
ਇਸ ਤਰ੍ਹਾਂ, ਚਾਰ ਰਾਈਫਲ ਬਟਾਲੀਅਨਾਂ, ਤਿੰਨ ਤੋਪਖਾਨੇ ਦੀਆਂ ਬਟਾਲੀਅਨਾਂ ਅਤੇ ਵਿਸ਼ੇਸ਼ ਬਲਾਂ ਦੀ ਡਵੀਜ਼ਨ, ਸਿਖਲਾਈ ਖੇਤਰ ਵਿੱਚ ਦਾਖਲ ਹੋਈ।
1. ਆਈ.ਐਕਸ. ਬਾਗਰਾਮਯਾਨ, ਕੋਵੋ ਹੈੱਡਕੁਆਰਟਰ 2 ਦੇ ਸੰਚਾਲਨ ਵਿਭਾਗ ਦੇ ਮੁਖੀ. ਐਸ. ਐੱਫ. ਗੋਰੋਖੋਵ, 99ਵੀਂ ਇਨਫੈਂਟਰੀ ਡਿਵੀਜ਼ਨ 3 ਦੇ ਸਟਾਫ਼ ਦੇ ਮੁਖੀ. ਜੀ.ਆਈ. ਸ਼ੇਰਸਤੀਯੁਕ, 45ਵੀਂ ਇਨਫੈਂਟਰੀ ਡਿਵੀਜ਼ਨ 4 ਦੇ ਕਮਾਂਡਰ, 135ਵੀਂ ਇਨਫ਼ੈਂਟਰੀ ਡਿਵੀਜ਼ਨ ਦੇ ਕਮਾਂਡਰ ਐਫ.ਐਨ.
ਇੱਕ ਟਿੱਪਣੀ.
ਫੌਜ ਦੇ ਹੈੱਡਕੁਆਰਟਰ ਨੂੰ ਸਰਹੱਦੀ ਰੱਖਿਆ ਯੋਜਨਾ ਅਤੇ ਉਨ੍ਹਾਂ ਨੂੰ ਸੌਂਪੇ ਗਏ ਖੇਤਰਾਂ ਬਾਰੇ ਪਤਾ ਸੀ (ਉਹ ਰੱਖਿਆ ਦੇ ਆਪਣੇ ਖੇਤਰਾਂ 'ਤੇ ਕੰਮ ਕਰ ਰਹੇ ਸਨ)। ਡਿਵੀਜ਼ਨ ਅਤੇ ਕੋਰ ਕਮਾਂਡਰਾਂ ਨੂੰ ਉਚਿਤ ਪੈਕੇਜ ਦਿੱਤੇ ਗਏ ਸਨ (ਵਿਸ਼ੇਸ਼ ਨਿਰਦੇਸ਼ਾਂ 'ਤੇ ਖੋਲ੍ਹੇ ਗਏ)।
ਇਸ ਤੋਂ ਇਲਾਵਾ, ਡਿਵੀਜ਼ਨ ਕਮਾਂਡਰ ਉਨ੍ਹਾਂ ਦੇ ਰੱਖਿਆ ਖੇਤਰ ਦੇ ਜ਼ੋਨ ਦੇ ਅੰਦਰ ਹੀ ਸਨ। ਯਾਦਾਂ ਦੇ ਕਈ ਲੇਖਕ ਦੱਸਦੇ ਹਨ ਕਿ ਉਨ੍ਹਾਂ ਨੂੰ ਰੱਖਿਆ ਖੇਤਰਾਂ ਅਤੇ ਫਾਇਰਿੰਗ ਪੁਆਇੰਟਾਂ ਬਾਰੇ ਦੱਸਿਆ ਗਿਆ ਸੀ। ਉਹਨਾਂ ਨੇ ਤਿਆਰ ਕੀਤਾ: "ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਆਪਣੇ ਬੈਂਡਾਂ ਨੂੰ ਲੈਸ ਕਰਨ ਲਈ ਫੌਜ ਦੀ ਯੋਜਨਾ ਤੋਂ ਅੰਸ਼।" ਇਹ ਮੁੱਖ ਤੌਰ 'ਤੇ ਉਨ੍ਹਾਂ ਡਿਵੀਜ਼ਨਾਂ 'ਤੇ ਲਾਗੂ ਹੁੰਦਾ ਹੈ ਜੋ ਸਿੱਧੇ ਤੌਰ 'ਤੇ ਸਰਹੱਦ ਨੂੰ ਕਵਰ ਕਰਦੇ ਹਨ। ਖੇਤਰ ਦੀ ਡੂੰਘਾਈ ਵਿੱਚ ਤਾਇਨਾਤ ਯੂਨਿਟਾਂ ਦੇ ਬਹੁਤ ਸਾਰੇ ਕਮਾਂਡਰਾਂ ਨੂੰ ਯੋਜਨਾਵਾਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਬਾਰੇ ਕੁਝ ਨਹੀਂ ਪਤਾ ਸੀ।
ਆਪਣੀਆਂ ਯਾਦਾਂ ਵਿੱਚ, ਕੇ.ਰੋਕੋਸੋਵਸਕੀ (ਕੋਵੋ ਨਾਲ ਸਬੰਧਤ 9ਵੀਂ ਮਕੈਨਾਈਜ਼ਡ ਕੋਰ ਦਾ ਸਾਬਕਾ ਕਮਾਂਡਰ) ਲਿਖਦਾ ਹੈ ਕਿ ਜ਼ਿਲ੍ਹਾ ਕਮਾਂਡ ਨੇ ਉਸਨੂੰ ਕਵਰ ਯੋਜਨਾਵਾਂ ਅਤੇ 9ਵੀਂ ਮਸ਼ੀਨਾਈਜ਼ਡ ਕੋਰ ਦੀਆਂ ਕਾਰਵਾਈਆਂ ਬਾਰੇ ਸੂਚਿਤ ਨਹੀਂ ਕੀਤਾ। ਕੇ. ਰੋਕੋਸੋਵਸਕੀ ਨੇ 22 ਜੂਨ ਦੀ ਦੁਪਹਿਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਨੂੰ ਰੁਟੀਨ ਕਾਲਾਂ ਤੋਂ ਜੰਗ ਦੀ ਸ਼ੁਰੂਆਤ ਬਾਰੇ ਸਿੱਖਿਆ।
ਕੋਵੋ ਦੇ ਕੁਝ ਕਮਾਂਡਰਾਂ ਨੂੰ 23 ਜੂਨ ਨੂੰ ਹੀ ਜੰਗ ਦੀ ਸ਼ੁਰੂਆਤ ਬਾਰੇ ਪਤਾ ਲੱਗਾ। ਭਾਵ, ਹਮਲੇ ਤੋਂ ਬਾਅਦ ਵੀ, ਸਾਰੀਆਂ ਫੌਜੀ ਯੂਨਿਟਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਇਸਦਾ ਮਤਲਬ ਇਹ ਹੈ ਕਿ ਹਰ ਕਿਸੇ ਨੂੰ ਅਲਰਟ 'ਤੇ ਨਹੀਂ ਰੱਖਿਆ ਗਿਆ ਸੀ। ਇਹ ਸਥਿਤੀ ਕਿੰਨੀ ਸਵੀਕਾਰਯੋਗ ਹੈ? ਘੱਟੋ-ਘੱਟ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਾਰੇ ਜ਼ਿਲ੍ਹਿਆਂ ਨੂੰ 22 ਜੂਨ ਨੂੰ ਸਵੇਰੇ ਇੱਕ ਵਜੇ ਜਨਰਲ ਸਟਾਫ ਤੋਂ "ਪੂਰੀ ਲੜਾਈ ਦੀ ਤਿਆਰੀ ਵਿੱਚ ਰਹਿਣ" (16) ਦਾ ਆਦੇਸ਼ ਮਿਲਿਆ ਸੀ।
ਸਰਵੇਖਣ ਸਮੱਗਰੀ ਜ਼ਿਲ੍ਹਿਆਂ ਵਿੱਚ ਵੱਖਰੀ ਸਥਿਤੀ ਨੂੰ ਦਰਸਾਉਂਦੀ ਹੈ। ਮੈਂ ਖਾਸ ਤੌਰ 'ਤੇ ਇਹ ਨੋਟ ਕਰਨਾ ਚਾਹਾਂਗਾ ਕਿ ਹਰੇਕ ਜ਼ਿਲ੍ਹੇ ਦੇ ਕਮਾਂਡਰ ਖਾਸ ਤੌਰ 'ਤੇ ਰੱਖਿਆ ਜਾਂ ਕਵਰ ਯੋਜਨਾਵਾਂ ਬਾਰੇ ਗੱਲ ਕਰਦੇ ਹਨ (ਜੇ ਉਹ ਕਿਸੇ ਵੀ ਯੋਜਨਾ ਬਾਰੇ ਜਾਣਦੇ ਸਨ)। ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਕਵਰ ਕਰਨ ਦੀ ਯੋਜਨਾ ਜਨਵਰੀ-ਅਪ੍ਰੈਲ ਵਿੱਚ ਸ਼ੁਰੂ ਹੋਈ ਸੀ। ਹਮਲੇ ਲਈ ਫੌਜਾਂ ਨੂੰ ਤਿਆਰ ਕਰਨ ਲਈ, ਸਪੱਸ਼ਟ ਯੋਜਨਾਬੰਦੀ ਦੀ ਲੋੜ ਹੁੰਦੀ ਹੈ (ਹਰੇਕ ਫੌਜੀ ਯੂਨਿਟ ਦੀਆਂ ਕਾਰਵਾਈਆਂ ਦੀ ਯੋਜਨਾ ਬਣਾਈ ਜਾਂਦੀ ਹੈ)। ਲੋੜੀਂਦੇ ਯੋਜਨਾਬੰਦੀ ਦੇ ਪੱਧਰ ਨੂੰ ਸਮਝਣ ਲਈ, ਤੁਹਾਨੂੰ ਬਾਰਬਾਰੋਸਾ ਯੋਜਨਾ ਨੂੰ ਪੜ੍ਹਨ ਦੀ ਲੋੜ ਹੈ। ਸੋਵੀਅਤ ਅਤੇ ਫਿਰ ਰੂਸੀ ਪੁਰਾਲੇਖਾਂ ਵਿੱਚ, ਜ਼ਿਲ੍ਹਿਆਂ, ਫੌਜਾਂ, ਡਿਵੀਜ਼ਨਾਂ ਲਈ ਅਜਿਹੀਆਂ ਯੋਜਨਾਵਾਂ ਦੀ ਰੂਪਰੇਖਾ ਵੀ ਨਹੀਂ ਲੱਭੀ ਗਈ ਸੀ, ਜਿਸ ਵਿੱਚ ਬਹੁਤ ਡੂੰਘਾਈ ਤੱਕ ਵੱਡੇ ਪੱਧਰ 'ਤੇ ਅਪਮਾਨਜਨਕ ਕਾਰਵਾਈਆਂ ਸ਼ਾਮਲ ਸਨ। ਜੇ ਅਜਿਹੀਆਂ ਯੋਜਨਾਵਾਂ ਲੱਭੀਆਂ ਗਈਆਂ, ਤਾਂ ਮੈਨੂੰ ਯਕੀਨ ਹੈ ਕਿ ਉਹ ਯਕੀਨੀ ਤੌਰ 'ਤੇ ਪ੍ਰਕਾਸ਼ਿਤ ਕੀਤੇ ਜਾਣਗੇ (ਏ. ਯਾਕੋਵਲੇਵ ਦੇ ਕਮਿਸ਼ਨ ਨੇ ਇਸ ਨੂੰ ਖੁੰਝਾਇਆ ਨਹੀਂ ਹੋਵੇਗਾ)। ਆਖ਼ਰਕਾਰ, ਉਨ੍ਹਾਂ ਨੂੰ ਜਰਮਨ ਸੈਨਿਕਾਂ (2) ਦੀ ਤਿਆਰੀ 'ਤੇ ਇੱਕ ਰੋਕਥਾਮ ਹਮਲੇ ਬਾਰੇ ਏ. ਵਾਸੀਲੇਵਸਕੀ ਦੇ ਨੋਟ ਦਾ ਖਰੜਾ ਮਿਲਿਆ।
ਹੁਣ ਤੱਕ, ਸਾਰੇ ਦਸਤਾਵੇਜ਼ਾਂ ਵਿੱਚੋਂ, ਬਾਰਡਰ (ਰੈਜੀਮੈਂਟ ਅਤੇ ਬਟਾਲੀਅਨ ਤੱਕ ਵਿਕਸਤ) ਨੂੰ ਕਵਰ ਕਰਨ (ਰੱਖਿਆ) ਲਈ ਵਾਰ-ਵਾਰ ਸੋਧੀਆਂ ਗਈਆਂ ਯੋਜਨਾਵਾਂ ਜਾਣੀਆਂ ਜਾਂਦੀਆਂ ਹਨ। ਇਸ ਲਈ ਜਨਰਲ ਸਟਾਫ਼ ਨੇ ਮਿਲਟਰੀ ਹਿਸਟਰੀ ਡਿਪਾਰਟਮੈਂਟ ਰਾਹੀਂ ਵਿਸ਼ੇਸ਼ ਤੌਰ 'ਤੇ ਰੱਖਿਆ ਯੋਜਨਾਵਾਂ ਬਾਰੇ ਪੁੱਛਿਆ, ਕੀ ਉਨ੍ਹਾਂ ਨੂੰ ਸੈਨਿਕਾਂ ਤੱਕ ਪਹੁੰਚਾਇਆ ਗਿਆ ਸੀ।
 
4. "ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਹੁਕਮ ਕਦੋਂ ਪ੍ਰਾਪਤ ਹੋਇਆ ਸੀ?"
ਤੀਜਾ ਸਵਾਲ ਇਹ ਸੀ ਕਿ ਮਿਲਟਰੀ ਹਿਸਟੋਰੀਕਲ ਡਿਪਾਰਟਮੈਂਟ ਨੇ ਪੁੱਛਿਆ ਕਿ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਹੁਕਮ ਕਦੋਂ ਮਿਲਿਆ ਸੀ। ਅਸਲ ਵਿੱਚ, ਮਿਲਟਰੀ ਹਿਸਟੋਰੀਕਲ ਡਾਇਰੈਕਟੋਰੇਟ ਫੌਜੀ ਕਾਰਵਾਈ ਲਈ ਸੈਨਿਕਾਂ ਦੀ ਤਿਆਰੀ ਦੀ ਡਿਗਰੀ ਵਿੱਚ ਦਿਲਚਸਪੀ ਰੱਖਦਾ ਸੀ।
ਫੌਜਾਂ ਕਿੱਥੇ ਹਨ: ਸਰਦੀਆਂ ਦੇ ਕੁਆਰਟਰਾਂ ਵਿੱਚ, ਉਹਨਾਂ ਦੀ ਆਮ ਰੁਟੀਨ ਵਿੱਚ, ਜਾਂ ਲੋਡ ਕੀਤੇ ਗੋਲਾ ਬਾਰੂਦ ਦੇ ਨਾਲ ਅਹੁਦਿਆਂ 'ਤੇ ਤਾਇਨਾਤ। ਇਹ ਜ਼ਰੂਰੀ ਹੈ. ਕਿਉਂ?
ਸਭ ਤੋਂ ਪਹਿਲਾਂ। ਕਿਹੜੀ ਫੌਜ ਹਮਲਾ ਕਰਨ ਲਈ ਵਧੇਰੇ ਸੁਵਿਧਾਜਨਕ ਹੈ? ਜ਼ਿਆਦਾਤਰ ਸੰਭਾਵਨਾ ਹੈ, ਉਹ ਜੋ ਤਾਇਨਾਤ ਨਹੀਂ ਹੈ ਅਤੇ ਵਾਪਸ ਲੜਨ ਲਈ ਤਿਆਰ ਨਹੀਂ ਹੈ, ਪਰ ਬੈਰਕਾਂ ਵਿੱਚ ਸ਼ਾਂਤੀ ਨਾਲ ਸੌਂ ਰਿਹਾ ਹੈ। ਇਸ ਸਥਿਤੀ ਵਿੱਚ, ਫੌਜੀ ਯੂਨਿਟ ਤੇਜ਼ੀ ਨਾਲ ਆਪਣਾ ਸੰਗਠਨਾਤਮਕ ਢਾਂਚਾ ਗੁਆ ਬੈਠਦਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਤਬਾਹ ਹੋਣ ਦਾ ਜੋਖਮ ਹੁੰਦਾ ਹੈ। ਸਮੇਂ ਸਿਰ ਫੌਜਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਦੀ ਮਹੱਤਤਾ ਸਪੱਸ਼ਟ ਹੈ। ਇਸ ਦੇ ਨਾਲ ਹੀ, ਫੌਜਾਂ ਕੋਲ ਕਿਲਾਬੰਦੀਆਂ 'ਤੇ ਕਬਜ਼ਾ ਕਰਨ ਦਾ ਸਮਾਂ ਨਹੀਂ ਹੋ ਸਕਦਾ ਹੈ, ਪਰ ਉਹ ਲੜਾਈ ਦੀਆਂ ਕਾਰਵਾਈਆਂ ਲਈ ਤਿਆਰ ਹਨ (ਸੰਗਠਿਤ, ਹਥਿਆਰਬੰਦ ਅਤੇ ਲੋੜੀਂਦੀ ਹਰ ਚੀਜ਼ ਨਾਲ ਲੈਸ)।
ਦੂਜਾ. ਫੌਜ ਲੰਬੇ ਸਮੇਂ ਲਈ ਪੂਰੀ ਤਰ੍ਹਾਂ ਲੜਨ ਦੀ ਤਿਆਰੀ ਦੀ ਸਥਿਤੀ ਵਿਚ ਨਹੀਂ ਰਹਿ ਸਕਦੀ। ਇਸ ਨੂੰ ਹਮਲਾ ਕਰਨ ਜਾਂ ਹਮਲੇ ਨੂੰ ਦੂਰ ਕਰਨ ਲਈ ਥੋੜ੍ਹੇ ਸਮੇਂ ਲਈ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਂਦਾ ਜਾ ਸਕਦਾ ਹੈ। ਪਰ ਲੰਬੇ ਸਮੇਂ ਲਈ ਉਡੀਕ ਕਰਨ ਦੀ ਸਥਿਤੀ ਵਿੱਚ ਹੋਣਾ ਲੜਾਈ ਦੀ ਤਿਆਰੀ ਵਿੱਚ ਕਮੀ ਨਾਲ ਭਰਿਆ ਹੋਇਆ ਹੈ.
ਯੁੱਧ ਤੋਂ ਪਹਿਲਾਂ ਦੇ ਸਮੇਂ ਵਿੱਚ, ਲਾਲ ਫੌਜ ਅਤੇ ਜਲ ਸੈਨਾ ਕੋਲ ਲੜਾਈ ਦੀ ਤਿਆਰੀ ਦੀ ਹੇਠ ਲਿਖੀ ਪ੍ਰਣਾਲੀ ਸੀ।
ਸਭ ਤੋਂ ਪਹਿਲਾਂ, ਲਾਲ ਫੌਜ ਲਈ ਲੜਾਈ ਦੀ ਤਿਆਰੀ ਦੇ ਦੋ ਪੱਧਰ ਸਨ: ਨਿਰੰਤਰ ਅਤੇ ਸੰਪੂਰਨ. ਦੂਜਾ, ਲੜਾਈ ਅਲਾਰਮ ਸਿਸਟਮ ਦੇ ਦੋ ਸੰਸਕਰਣ ਸਨ. ਲੜਾਈ ਚੇਤਾਵਨੀ ਵਿਕਲਪ ਨੰਬਰ 1 - ਸਾਰੇ ਉਪਕਰਣਾਂ ਨੂੰ ਜਾਰੀ ਕੀਤੇ ਬਿਨਾਂ, ਅਤੇ ਵਿਕਲਪ ਨੰਬਰ 2 - ਪੂਰੀ ਤਾਕਤ ਨਾਲ ਬਾਹਰ ਨਿਕਲਣ ਦੇ ਨਾਲ। ਇਸ ਤੋਂ ਇਲਾਵਾ, "ਲੜਾਈ ਦੀ ਤਿਆਰੀ ਦੀ ਜਾਂਚ ਕਰਨ ਅਤੇ ਯੂਨਿਟਾਂ ਦੀ ਤਾਲਮੇਲ ਵਧਾਉਣ ਲਈ" ਇੱਕ ਮਸ਼ਕ ਸੀ।
ਅਸੈਂਬਲੀ ਖੇਤਰਾਂ ਵਿਚ ਇਕਾਈਆਂ ਲਈ ਤਿਆਰੀ ਦਾ ਸਮਾਂ ਇਸ ਤਰ੍ਹਾਂ ਨਿਰਧਾਰਤ ਕੀਤਾ ਗਿਆ ਸੀ: ਰਾਈਫਲ, ਤੋਪਖਾਨੇ ਅਤੇ ਘੋੜਸਵਾਰ ਇਕਾਈਆਂ ਗਰਮੀਆਂ ਵਿਚ 2 ਘੰਟੇ, ਸਰਦੀਆਂ ਵਿਚ 3 ਘੰਟੇ; ਮਸ਼ੀਨੀ ਅਤੇ ਟੈਂਕ ਯੂਨਿਟ ਗਰਮੀਆਂ ਵਿੱਚ 2 ਘੰਟੇ, ਸਰਦੀਆਂ ਵਿੱਚ 4 ਘੰਟੇ। ਯਾਨੀ, ਸਰਦੀਆਂ ਦੇ ਕੁਆਰਟਰਾਂ ਤੋਂ ਯੂਨਿਟਾਂ ਨੂੰ ਵਧਾਉਣਾ ਅਤੇ ਸਰਹੱਦ ਦੇ ਨੇੜੇ ਨਵੇਂ ਬਿੰਦੂਆਂ (ਜੋ ਇਹਨਾਂ ਯੂਨਿਟਾਂ ਦੇ ਰੱਖਿਆਤਮਕ ਖੇਤਰਾਂ ਨਾਲ ਮੇਲ ਖਾਂਦਾ ਹੈ) ਨੂੰ ਉਹਨਾਂ ਦੇ ਸਾਰੇ ਸਾਜ਼ੋ-ਸਾਮਾਨ ਦੇ ਨਾਲ ਵਾਪਸ ਲੈਣ ਦਾ ਮਤਲਬ ਹੈ ਲੜਾਈ ਚੇਤਾਵਨੀ ਨੰਬਰ 2.
ਜਲ ਸੈਨਾ ਲਈ ਤਿੰਨ ਤਤਪਰਤਾ ਪੱਧਰ ਸਨ: ਨੰਬਰ 3 - ਆਮ ਤਿਆਰੀ, ਰੋਜ਼ਾਨਾ ਲੜਾਈ ਦੀ ਤਿਆਰੀ ਜਾਰੀ ਹੈ; ਨੰਬਰ 2 - ਲੋੜੀਂਦੇ ਪਦਾਰਥਾਂ ਦੇ ਭੰਡਾਰਾਂ ਨੂੰ ਦੁਬਾਰਾ ਭਰਿਆ ਜਾਂਦਾ ਹੈ, ਵਾਧੂ ਡਿਊਟੀ ਸਥਾਪਤ ਕੀਤੀ ਜਾਂਦੀ ਹੈ, ਛਾਂਟੀ ਘਟਾਈ ਜਾਂਦੀ ਹੈ; ਨੰਬਰ 1 - ਹਥਿਆਰਾਂ ਨੂੰ ਵਰਤੋਂ ਲਈ ਪੂਰੀ ਤਿਆਰੀ ਵਿੱਚ ਲਿਆਂਦਾ ਗਿਆ ਹੈ, ਜਹਾਜ਼ ਇੱਕ ਲੜਾਈ ਮਿਸ਼ਨ ਕਰਨ ਲਈ ਤਿਆਰ ਹੈ।
ਮੱਧ ਜੂਨ (ਜੂਨ 11-13, ਉਹ ਜ਼ਿਲ੍ਹਿਆਂ ਵਿੱਚ ਆਉਣੇ ਸ਼ੁਰੂ ਹੋ ਗਏ) ਵਿੱਚ ਪੱਛਮੀ ਜ਼ਿਲ੍ਹਿਆਂ ਵਿੱਚ ਭੇਜੇ ਗਏ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਨਿਰਦੇਸ਼ਾਂ ਅਨੁਸਾਰ, ਸਰਦੀਆਂ ਦੇ ਕੁਆਰਟਰਾਂ ਤੋਂ ਡੂੰਘੇ ਡਿਵੀਜ਼ਨਾਂ ਨੂੰ ਨਵੇਂ ਕੈਂਪ ਪੁਆਇੰਟਾਂ ਵਿੱਚ ਵਾਪਸ ਲੈਣਾ ਜ਼ਰੂਰੀ ਸੀ। ਕਵਰ ਪਲਾਨ ਦੇ ਅਨੁਸਾਰ (ਇਹ ਬਿੰਦੂ ZapOVO ਲਈ ਸਪਸ਼ਟ ਤੌਰ 'ਤੇ ਦੱਸਿਆ ਗਿਆ ਹੈ)। ਲੜਾਈ ਲਈ ਲੋੜੀਂਦੀ ਹਰ ਚੀਜ਼ ਆਪਣੇ ਨਾਲ ਲੈ ਜਾਓ। KOVO (12) ਲਈ ਜੂਨ 13 ਨੰਬਰ 504205 ਦੇ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਨਿਰਦੇਸ਼ਾਂ ਤੋਂ:
ਜ਼ਿਲ੍ਹੇ ਦੀਆਂ ਫ਼ੌਜਾਂ ਦੀ ਲੜਾਈ ਦੀ ਤਿਆਰੀ ਨੂੰ ਵਧਾਉਣ ਲਈ, 1 ਜੁਲਾਈ, 1941 ਤੱਕ, ਕੋਰ ਯੂਨਿਟਾਂ ਵਾਲੇ ਸਾਰੇ ਡੂੰਘੇ ਡਵੀਜ਼ਨਾਂ ਅਤੇ ਕੋਰ ਡਾਇਰੈਕਟੋਰੇਟਾਂ ਨੂੰ ਰਾਜ ਦੀ ਸਰਹੱਦ ਦੇ ਨੇੜੇ ਨਵੇਂ ਕੈਂਪਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ...
ਰਣਨੀਤਕ ਅਭਿਆਸਾਂ ਦੌਰਾਨ, ਰਾਤ ਨੂੰ ਮਾਰਚ ਕੀਤਾ ਜਾਣਾ ਚਾਹੀਦਾ ਹੈ.
ਫੌਜਾਂ ਦੇ ਨਾਲ, ਅੱਗ ਦੀ ਸਪਲਾਈ ਅਤੇ ਈਂਧਨ ਅਤੇ ਲੁਬਰੀਕੈਂਟਸ ਦੇ ਸਾਰੇ ਢੋਆ-ਢੁਆਈ ਦੇ ਭੰਡਾਰ ਨੂੰ ਵਾਪਸ ਲੈ ਲਓ। ਸਰਦੀਆਂ ਦੇ ਕੁਆਰਟਰਾਂ ਦੀ ਰਾਖੀ ਕਰਨ ਲਈ, ਘੱਟੋ-ਘੱਟ ਫੌਜੀ ਕਰਮਚਾਰੀਆਂ ਦੀ ਸਖਤੀ ਨਾਲ ਲੋੜੀਂਦੀ ਗਿਣਤੀ ਛੱਡੋ, ਜ਼ਿਆਦਾਤਰ ਸਿਹਤ ਕਾਰਨਾਂ ਕਰਕੇ ਮੁਹਿੰਮ ਲਈ ਅਯੋਗ ਹਨ।
ਪਰਿਵਾਰਾਂ ਨੂੰ ਨਾ ਲਓ।
13 ਜੂਨ ਦੇ ਨਿਰਦੇਸ਼ ZapOVO (24) ਨੂੰ ਭੇਜੇ ਗਏ:
ਜ਼ਿਲ੍ਹਿਆਂ ਵਿੱਚ ਸੈਨਿਕਾਂ ਦੀ ਲੜਾਈ ਦੀ ਤਿਆਰੀ ਨੂੰ ਵਧਾਉਣ ਲਈ, ਸਾਰੇ ਡੂੰਘੇ ਰਾਈਫਲ ਡਿਵੀਜ਼ਨਾਂ ਅਤੇ ਕੋਰ ਯੂਨਿਟਾਂ ਦੇ ਨਾਲ ਇਨਫੈਂਟਰੀ ਕੋਰ ਦੀਆਂ ਕਮਾਂਡਾਂ ਨੂੰ ਕਵਰ ਪਲਾਨ (NCO ਡਾਇਰੈਕਟਿਵ ਨੰਬਰ 503859/SS/OV) ਦੁਆਰਾ ਪ੍ਰਦਾਨ ਕੀਤੇ ਗਏ ਖੇਤਰਾਂ ਵਿੱਚ ਕੈਂਪ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ).
ਭਾਵ, ਸਰਹੱਦ ਦੇ ਨੇੜੇ ਡੂੰਘੇ ਡਵੀਜ਼ਨਾਂ ਦੀ ਵਾਪਸੀ ਉਸੇ ਸਮੇਂ ਲੜਾਈ ਚੇਤਾਵਨੀ 'ਤੇ ਯੂਨਿਟਾਂ ਨੂੰ ਵਧਾਉਣਾ ਸੀ - ਵਿਕਲਪ ਨੰਬਰ 2 (ਪੂਰੀ ਵਾਪਸੀ ਦੇ ਨਾਲ)। ਮੈਨੂੰ ਦੱਸਣਾ ਚਾਹੀਦਾ ਹੈ ਕਿ ਲੜਾਈ ਚੇਤਾਵਨੀ ਨੰਬਰ 2 'ਤੇ ਯੂਨਿਟਾਂ ਨੂੰ ਵਾਪਸ ਲੈਣ ਦਾ ਕੀ ਮਤਲਬ ਹੈ। ਜੂਨ ਦੇ ਅੱਧ ਵਿੱਚ ਪ੍ਰਾਪਤ ਹੋਏ ਆਰਡਰ ਬਾਰੇ ਵੀ. ਸਿਮਵੋਲੋਕੋਵ (49ਵੀਂ ਰਾਈਫਲ ਕੋਰ ਦੇ ਸਾਬਕਾ ਚੀਫ਼ ਆਫ਼ ਸਟਾਫ਼) ਦੀਆਂ ਯਾਦਾਂ ਵਿੱਚੋਂ:
ਆਰਡਰ ਵਿੱਚ ਕਿਹਾ ਗਿਆ ਹੈ ਕਿ ਕੋਰ ਨੂੰ ਚੇਰਟਕੋਵ, ਗੁਸਯਾਤਿਨ ਖੇਤਰ (ਕੋਵੋ ਆਰਡਰ ਨੰਬਰ A1/00231 ਮਿਤੀ 15 ਜੂਨ, 1941) ਵਿੱਚ ਇੱਕ ਕੈਂਪ ਸਾਈਟ ਤੇ ਜਾਣਾ ਚਾਹੀਦਾ ਹੈ। ਮੈਂ ਜ਼ਿਲੇ ਦੇ ਚੀਫ਼ ਆਫ਼ ਸਟਾਫ਼ ਜਨਰਲ ਕਾਮਰੇਡ ਪੁਰਕਾਏਵ ਨੂੰ ਹੁਕਮ ਦਾ ਅਰਥ ਸਮਝਾਉਣ ਲਈ ਸਵਾਲ ਕੀਤਾ ਤਾਂ ਉਸ ਨੇ ਮੈਨੂੰ ਜਵਾਬ ਦਿੱਤਾ ਕਿ ਉਹ ਮੈਨੂੰ ਹੋਰ ਕੁਝ ਨਹੀਂ ਦੱਸ ਸਕਦੇ, ਮੈਂ ਜ਼ਿਲ੍ਹੇ ਦੇ ਕਮਾਂਡਰ ਕਰਨਲ ਨਾਲ ਸੰਪਰਕ ਕਰਨ ਦੀ ਇਜਾਜ਼ਤ ਮੰਗੀ। ਜਨਰਲ ਕਾਮਰੇਡ ਕਿਰਪਾਨੋਸ, ਉਸਨੇ ਮੈਨੂੰ ਆਗਿਆ ਦਿੱਤੀ।
ਡਿਸਟ੍ਰਿਕਟ ਕਮਾਂਡਰ ਨੇ ਮੈਨੂੰ ਦੱਸਿਆ ਕਿ ਹਰ ਇੱਕ ਟੋਲੀ ਨੂੰ ਲੜਾਈ ਵਿੱਚ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਮੈਂ ਕੋਰ ਕਮਾਂਡਰ, ਜਨਰਲ ਕਾਰਪਿਲੋਵ (ਜਿਵੇਂ ਕਿ ਦਸਤਾਵੇਜ਼ ਵਿੱਚ, ਸਹੀ ਤੌਰ 'ਤੇ ਕੋਰਨੀਲੋਵ) ਨੂੰ ਸਪੱਸ਼ਟ ਤੌਰ 'ਤੇ ਰਿਪੋਰਟ ਕਰ ਸਕਦਾ ਸੀ ਕਿ ਕੋਰ ਕਿਸੇ ਕੈਂਪ ਸਾਈਟ 'ਤੇ ਨਹੀਂ ਜਾ ਰਹੀ ਸੀ, ਪਰ ਲੜਾਈ ਦੀਆਂ ਕਾਰਵਾਈਆਂ ਲਈ ਤਿਆਰ ਹੋਣਾ ਚਾਹੀਦਾ ਹੈ, ਅਤੇ ਕੋਰ ਨੇ NZ ਦੀ ਸਾਰੀ ਜਾਇਦਾਦ, ਗੋਲਾ ਬਾਰੂਦ ਅਤੇ ਸ਼ੈੱਲ ਲੈ ਲਏ, ਜੋ ਕਿ ਯੂਨਿਟਾਂ ਅਤੇ ਸਬਯੂਨਿਟਾਂ ਵਿੱਚ ਵੰਡੇ ਗਏ ਸਨ, ਪਰ ਉਹਨਾਂ ਨੂੰ ਨਹੀਂ ਦਿੱਤੇ ਗਏ ਸਨ। 38
ਯਾਨੀ ਕਿ, ਨਵੀਆਂ ਤੈਨਾਤੀ ਸਾਈਟਾਂ 'ਤੇ ਉਠਾਈਆਂ ਅਤੇ ਭੇਜੀਆਂ ਗਈਆਂ ਯੂਨਿਟਾਂ ਨੂੰ ਲੜਾਈ ਦੀਆਂ ਕਾਰਵਾਈਆਂ ਲਈ ਤਿਆਰ ਹੋਣਾ ਚਾਹੀਦਾ ਹੈ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਫੌਜਾਂ ਦੇ ਕਮਾਂਡਰ ਅਤੇ PribOVO ਯੂਨਿਟਾਂ ਦੇ ਡਿਵੀਜ਼ਨਾਂ, ਆਪਣੀਆਂ ਯੂਨਿਟਾਂ ਨੂੰ ਮਨੋਨੀਤ ਬਿੰਦੂਆਂ 'ਤੇ ਵਾਪਸ ਜਾਣ ਬਾਰੇ ਬੋਲਦੇ ਹੋਏ, ਉਸੇ ਸਮੇਂ ਫੌਜਾਂ ਨੂੰ ਲੜਨ ਲਈ ਤਿਆਰੀ ਲਿਆਉਣ ਦਾ ਸੰਕੇਤ ਦਿੰਦੇ ਹਨ। ਇਸ ਜ਼ਿਲ੍ਹੇ ਲਈ ਸਰਵੇਖਣ ਸਮੱਗਰੀ ਵਿੱਚ ਇਹ ਇੱਕ ਸਾਂਝਾ ਧਾਗਾ ਹੈ।
19 ਜੂਨ ਨੂੰ, ਨੇਵੀ ਦੇ ਪੀਪਲਜ਼ ਕਮਿਸਰ ਐਨ. ਕੁਜ਼ਨੇਤਸੋਵ ਨੇ ਤਿਆਰੀ ਨੰਬਰ 2 ਦਾ ਮੁਕਾਬਲਾ ਕਰਨ ਲਈ ਫਲੀਟ ਲਿਆਇਆ, ਅਤੇ 21-22 ਜੂਨ ਦੀ ਰਾਤ ਨੂੰ ਤਿਆਰੀ ਨੰਬਰ 1 (ਉਸ ਪ੍ਰਣਾਲੀ ਵਿੱਚ ਸਭ ਤੋਂ ਉੱਚਾ) ਦਾ ਮੁਕਾਬਲਾ ਕਰਨ ਲਈ।
ਪਰ ਇਹ ਸਾਰੀਆਂ ਕਾਰਵਾਈਆਂ 18-21 ਜੂਨ ਦੌਰਾਨ ਹੋਈਆਂ ਸਨ। 21-22 ਜੂਨ, 1941 ਦੀ ਰਾਤ ਨੂੰ, ਜ਼ਿਲ੍ਹਿਆਂ ਨੂੰ ਰੱਖਿਆ ਨੰਬਰ 1 ਦੇ ਪੀਪਲਜ਼ ਕਮਿਸਰੀਏਟ ਤੋਂ ਨਿਰਦੇਸ਼ ਪ੍ਰਾਪਤ ਹੋਏ, ਜਿਸ ਵਿੱਚ (16):
ਮੈਂ ਤੁਰੰਤ ਲਾਗੂ ਕਰਨ ਲਈ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਆਦੇਸ਼ ਨੂੰ ਪ੍ਰਸਾਰਿਤ ਕਰ ਰਿਹਾ ਹਾਂ:
1. ਜੂਨ 22 - 23, 1941 ਦੇ ਦੌਰਾਨ, LVO, PribOVO, ZAPOVO, KOVO, OdVO ਦੇ ਮੋਰਚਿਆਂ 'ਤੇ ਜਰਮਨਾਂ ਦੁਆਰਾ ਅਚਾਨਕ ਹਮਲਾ ਸੰਭਵ ਹੈ। ਹਮਲਾ ਭੜਕਾਊ ਕਾਰਵਾਈਆਂ ਨਾਲ ਸ਼ੁਰੂ ਹੋ ਸਕਦਾ ਹੈ।
2. ਸਾਡੀਆਂ ਫੌਜਾਂ ਦਾ ਕੰਮ ਕਿਸੇ ਵੀ ਭੜਕਾਊ ਕਾਰਵਾਈ ਦੇ ਅੱਗੇ ਝੁਕਣਾ ਨਹੀਂ ਹੈ ਜਿਸ ਨਾਲ ਵੱਡੀਆਂ ਉਲਝਣਾਂ ਪੈਦਾ ਹੋ ਸਕਦੀਆਂ ਹਨ।
ਉਸੇ ਸਮੇਂ, ਲੈਨਿਨਗ੍ਰਾਡ, ਬਾਲਟਿਕ, ਪੱਛਮੀ, ਕੀਵ ਅਤੇ ਓਡੇਸਾ ਫੌਜੀ ਜ਼ਿਲ੍ਹਿਆਂ ਦੀਆਂ ਫੌਜਾਂ ਨੂੰ ਜਰਮਨਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੇ ਸੰਭਾਵਿਤ ਅਚਾਨਕ ਹਮਲੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਹੋਣਾ ਚਾਹੀਦਾ ਹੈ।
ਮੈਂ ਆਰਡਰ ਕਰਦਾ ਹਾਂ:
a) 22 ਜੂਨ, 1941 ਦੀ ਰਾਤ ਦੇ ਦੌਰਾਨ, ਰਾਜ ਦੀ ਸਰਹੱਦ 'ਤੇ ਗੜ੍ਹੀ ਵਾਲੇ ਖੇਤਰਾਂ ਦੇ ਗੋਲੀਬਾਰੀ ਪੁਆਇੰਟਾਂ 'ਤੇ ਗੁਪਤ ਤੌਰ' ਤੇ ਕਬਜ਼ਾ ਕਰਨਾ;
b) 22 ਜੂਨ, 1941 ਦੀ ਸਵੇਰ ਤੋਂ ਪਹਿਲਾਂ, ਫੌਜੀ ਹਵਾਬਾਜ਼ੀ ਸਮੇਤ ਸਾਰੇ ਹਵਾਬਾਜ਼ੀ ਨੂੰ ਫੀਲਡ ਏਅਰਫੀਲਡਾਂ ਵਿੱਚ ਖਿਲਾਰ ਦਿਓ, ਧਿਆਨ ਨਾਲ ਇਸ ਨੂੰ ਛੁਪਾਓ;
c) ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਓ। ਫੌਜਾਂ ਖਿੱਲਰਦੀਆਂ ਅਤੇ ਛੁਪਾਉਂਦੀਆਂ ਰਹਿੰਦੀਆਂ ਹਨ;
d) ਨਿਰਧਾਰਤ ਕਰਮਚਾਰੀਆਂ ਵਿੱਚ ਵਾਧੂ ਵਾਧੇ ਦੇ ਬਿਨਾਂ ਤਿਆਰੀ ਦਾ ਮੁਕਾਬਲਾ ਕਰਨ ਲਈ ਹਵਾਈ ਰੱਖਿਆ ਲਿਆਓ। ਸ਼ਹਿਰਾਂ ਅਤੇ ਵਸਤੂਆਂ ਨੂੰ ਹਨੇਰਾ ਕਰਨ ਲਈ ਸਾਰੇ ਉਪਾਅ ਤਿਆਰ ਕਰੋ;
e) ਵਿਸ਼ੇਸ਼ ਆਦੇਸ਼ਾਂ ਤੋਂ ਬਿਨਾਂ ਕੋਈ ਹੋਰ ਗਤੀਵਿਧੀਆਂ ਨਾ ਕਰੋ।
1. ਐਨ. ਕੁਜ਼ਨੇਤਸੋਵ ਪੀਪਲਜ਼ ਕਮਿਸਰ ਆਫ਼ ਦਾ ਨੇਵੀ 2. ਵੀ. ਸਿਮਵੋਲੋਕੋਵ 49ਵੀਂ ਰਾਈਫ਼ਲ ਕੋਰ ਦੇ ਚੀਫ਼ ਆਫ਼ ਸਟਾਫ਼ 3. ਐੱਫ. ਕੁਜ਼ਨੇਤਸੋਵ ਪ੍ਰਿਬੋਵੋ ਫ਼ੌਜਾਂ ਦੇ ਕਮਾਂਡਰ
ਇੱਥੇ "ਕਿਲਾਬੰਦ ਖੇਤਰਾਂ ਦੇ ਫਾਇਰਿੰਗ ਪੁਆਇੰਟਾਂ" 'ਤੇ ਕਬਜ਼ਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਵਿਸ਼ੇਸ਼ ਹੁਕਮਾਂ ਤੱਕ ਫੋਰਫੀਲਡ ਅਤੇ ਸਰਹੱਦੀ ਕਿਲਾਬੰਦੀਆਂ 'ਤੇ ਕਬਜ਼ਾ ਕਰਨ ਦੀ ਸਖਤ ਮਨਾਹੀ ਸੀ। ਭਾਵ, ਜ਼ਿਲ੍ਹਿਆਂ ਦੀਆਂ ਫੌਜਾਂ, ਜੋ ਪਹਿਲਾਂ ਹੀ ਲੜਾਈ ਦੇ ਅਲਰਟ ਨੰਬਰ 2 'ਤੇ ਖੜ੍ਹੀਆਂ ਹਨ, ਸਰਹੱਦ ਦੇ ਨਾਲ ਕਿਲਾਬੰਦੀਆਂ 'ਤੇ ਕਬਜ਼ਾ ਕਰ ਸਕਦੀਆਂ ਹਨ ਅਤੇ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਦੁਸ਼ਮਣ ਦਾ ਮੁਕਾਬਲਾ ਕਰ ਸਕਦੀਆਂ ਹਨ (ਨਿਯਮਾਂ ਦੇ ਅਨੁਸਾਰ, SD ਨੂੰ 45 ਵਿੱਚ ਲੜਾਈ ਦੀ ਤਿਆਰੀ ਵਿੱਚ ਲਗਾਇਆ ਗਿਆ ਸੀ। ਮਿੰਟ)। ਇਹ ਨਿਰਦੇਸ਼ LVO, PribOVO, KOVO, OdVO ਨੂੰ ਭੇਜਿਆ ਗਿਆ ਸੀ, ਅਤੇ ਇੱਕ ਕਾਪੀ ਜਲ ਸੈਨਾ ਨੂੰ ਗਈ ਸੀ।
ਜ਼ਿਲ੍ਹਿਆਂ ਵਿੱਚ ਕੀ ਹੋ ਰਿਹਾ ਸੀ?
ਬਾਲਟਿਕ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ਪ੍ਰੀਬੋਵੋ ਸੈਨਿਕਾਂ ਦੀ ਸਥਿਤੀ ਪਹਿਲਾਂ ਹੀ ਸਰਵੇਖਣ ਸਮੱਗਰੀ ਰਾਹੀਂ ਦਿਖਾਈ ਜਾ ਚੁੱਕੀ ਹੈ। ਉੱਥੇ, ਫੌਜਾਂ ਦੀ ਵਾਪਸੀ ਦੇ ਨਾਲ-ਨਾਲ ਉਨ੍ਹਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ। ਤੁਸੀਂ ਇਸ ਵਿੱਚ P. Afanasyev (PribOVO ਇੰਜੀਨੀਅਰਿੰਗ ਫੌਜਾਂ ਦੇ 1st ਵਿਭਾਗ ਦੇ ਸਾਬਕਾ ਮੁਖੀ) ਦੀਆਂ ਯਾਦਾਂ ਜੋੜ ਸਕਦੇ ਹੋ:
ਇਹ ਤੱਥ ਕਿ ਉਹ ਚੈਕਪੁਆਇੰਟ 'ਤੇ ਅਭਿਆਸ ਕਰਨ ਲਈ ਨਹੀਂ ਆਏ ਸਨ, ਪਰ ਜਰਮਨਾਂ ਨਾਲ ਸੰਭਾਵਿਤ ਯੁੱਧ ਦੀ ਉਮੀਦ ਵਿੱਚ, ਹਰ ਕਿਸੇ ਲਈ ਸਪੱਸ਼ਟ ਸੀ, ਪਰ ਕੀ ਅਸਲ ਵਿੱਚ ਯੁੱਧ ਸ਼ੁਰੂ ਹੋਵੇਗਾ ਜਾਂ ਕੀ ਸਭ ਕੁਝ ਸਿਰਫ ਨਿੱਜੀ ਸਰਹੱਦੀ ਝੜਪਾਂ ਤੱਕ ਸੀਮਿਤ ਨਹੀਂ ਸੀ। ਸਾਫ਼
ਲੋਕ ਪੂਰੇ ਤਿੰਨ ਦਿਨ ਅਨਿਸ਼ਚਿਤਤਾ ਅਤੇ ਦਰਦਨਾਕ ਆਸਾਂ ਵਿੱਚ ਘੁੰਮਦੇ ਰਹੇ।
ਸਾਰੇ ਡਗਆਉਟਸ ਵਿੱਚ, ਸਾਜ਼ੋ-ਸਾਮਾਨ ਨੂੰ ਪੂਰਾ ਕੀਤਾ ਗਿਆ ਸੀ ਅਤੇ ਲੰਬੇ ਸਮੇਂ ਲਈ ਇੱਕ ਰਹਿਣ ਯੋਗ ਰੂਪ ਵਿੱਚ ਲਿਆਂਦਾ ਗਿਆ ਸੀ, ਸੰਗਠਨਾਤਮਕ ਗੜਬੜ ਘੱਟ ਗਈ ਸੀ, ਅਤੇ ਮੂਡ ਵਿੱਚ ਸਿਰਫ ਉਮੀਦਾਂ ਦਾ ਤਣਾਅ ਮਹਿਸੂਸ ਕੀਤਾ ਗਿਆ ਸੀ.
ਫੌਜਾਂ ਅਤੇ ਰੀਗਾ ਨਾਲ ਸੰਚਾਰ ਨਿਰਵਿਘਨ ਕੰਮ ਕੀਤਾ, ਸਭ ਕੁਝ ਸ਼ਾਂਤ ਅਤੇ ਸ਼ਾਂਤ ਸੀ. “ਤੁਸੀਂ ਕਿਵੇਂ ਹੋ, ਤੁਸੀਂ ਬੈਠੇ ਹੋ?” ਕਿਸੇ ਨੇ ਫੌਜ ਦੇ ਹੈੱਡਕੁਆਰਟਰ ਦੇ ਕਰਮਚਾਰੀਆਂ ਨੂੰ ਫ਼ੋਨ 'ਤੇ ਪੁੱਛਿਆ। “ਅਤੇ ਅਸੀਂ ਬੈਠਦੇ ਹਾਂ,” ਜਾਂ ਉਨ੍ਹਾਂ ਨੇ ਰੀਗਾ ਨੂੰ ਅਪਾਰਟਮੈਂਟ ਵਿੱਚ ਆਉਣ ਅਤੇ ਭੁੱਲਿਆ ਹੋਇਆ ਤੌਲੀਆ ਜਾਂ ਟੁੱਥਬ੍ਰਸ਼ ਲੈਣ ਲਈ ਬੇਨਤੀਆਂ ਨਾਲ ਬੁਲਾਇਆ।
ਆਮ ਤੌਰ 'ਤੇ, ਸਭ ਕੁਝ ਉਹੀ ਸੀ ਜਿਵੇਂ ਸਿਖਲਾਈ ਦੇ ਦੌਰਿਆਂ ਦੌਰਾਨ. ਸਾਰੇ ਵਿਭਾਗਾਂ ਨੇ ਤਿਆਰੀ ਕਰ ਲਈ ਹੈ ਅਤੇ ਮੈਨੇਜਮੈਂਟ ਦੇ ਆਉਣ ਦੀ ਉਡੀਕ ਕਰ ਰਹੇ ਹਨ, ਜੋ ਇਸ ਖੇਡ ਨੂੰ ਹਰੀ ਝੰਡੀ ਦੇਣਗੇ, ਪਰ ਫਿਲਹਾਲ ਬੇਕਾਰ ਅਤੇ ਥਕਾਵਟ ਦਾ ਇੰਤਜ਼ਾਰ ਹੈ। 39
“ਪੂਰੇ ਤਿੰਨ ਦਿਨ” ਲੋਕ “ਦਰਦਨਾਕ ਆਸ” ਵਿਚ ਸਨ। PribOVO ਕਮਾਂਡਰਾਂ ਦੇ ਦੂਜੇ ਸਵਾਲ ਦੇ ਜਵਾਬਾਂ ਨੂੰ ਦੁਬਾਰਾ ਦੇਖੋ (ਉਪਰੋਕਤ ਟੇਬਲ ਵਿੱਚ ਸਮੱਗਰੀ)। 18-19 ਜੂਨ ਤੱਕ, ਜ਼ਿਲੇ ਦੀਆਂ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੁਆਰਾ ਦਰਸਾਏ ਗਏ ਰੱਖਿਆ ਖੇਤਰਾਂ ਵਿੱਚ ਵਾਪਸ ਲੈ ਲਿਆ ਗਿਆ ਸੀ। ਕੁਝ ਥਾਵਾਂ 'ਤੇ ਮਾਈਨਿੰਗ ਕੀਤੀ ਗਈ ਸੀ। 21 ਜੂਨ, 20 ਜੂਨ, 19 ਜੂਨ - ਫੌਜਾਂ ਤਿੰਨ ਦਿਨਾਂ ਲਈ ਲੜਾਈ ਦੀ ਤਿਆਰੀ ਵਿੱਚ ਸਨ। ਅਸਲ ਵਿੱਚ, ਇਹ PribOVO (15, 19, 20) ਦੇ ਨਿਰਦੇਸ਼ਾਂ ਅਤੇ ਆਦੇਸ਼ਾਂ ਤੋਂ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ, ਐਫ. ਕੁਜ਼ਨੇਤਸੋਵ ਦੇ ਆਦੇਸ਼ ਦੁਆਰਾ, 21 ਜੂਨ (14:30 ਸਮਾਂ), ਜ਼ਿਲ੍ਹੇ ਵਿੱਚ ਬਲੈਕਆਊਟ ਦੀ ਵਰਤੋਂ ਸ਼ੁਰੂ ਹੋ ਗਈ (29):
ਅੱਜ ਰਾਤ ਤੋਂ, ਅਗਲੇ ਨੋਟਿਸ ਤੱਕ, ਗੈਰੀਸਨ ਅਤੇ ਫੌਜੀ ਟਿਕਾਣਿਆਂ 'ਤੇ ਬਲੈਕਆਊਟ ਪੇਸ਼ ਕੀਤਾ ਜਾਵੇਗਾ। ਬਲੈਕਆਊਟ ਉਪਕਰਣਾਂ ਵਾਲੇ ਵਾਹਨ ਪ੍ਰਦਾਨ ਕਰੋ। ਬਲੈਕਆਊਟ ਦੀ ਗੁਣਵੱਤਾ 'ਤੇ ਧਿਆਨ ਨਾਲ ਨਿਯੰਤਰਣ ਦਾ ਪ੍ਰਬੰਧ ਕਰੋ। ਫੌਜੀ ਛਾਉਣੀ ਅਤੇ ਏਰੀਅਲ ਨਿਗਰਾਨੀ ਤਕਨੀਕਾਂ ਦੀ ਸਥਿਤੀ ਵੱਲ ਵਿਸ਼ੇਸ਼ ਧਿਆਨ ਦਿਓ।
ਐੱਫ. ਕੁਜ਼ਨੇਤਸੋਵ ਨੇ ਅਜਿਹਾ ਹੁਕਮ ਕਿਸ ਆਧਾਰ 'ਤੇ ਦਿੱਤਾ ਸੀ?
PribOVO ਵਿੱਚ "ਅਜੀਬਤਾ" ਵੀ ਸਨ। ਫੌਜਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਦੇ ਨਾਲ, ਉਲਟ ਪਲਾਂ ਨੂੰ ਦੇਖਿਆ ਗਿਆ, ਖਾਸ ਤੌਰ 'ਤੇ, 20 ਜੂਨ ਦੇ ਆਸਪਾਸ, ਜ਼ਿਲ੍ਹਾ ਹੈੱਡਕੁਆਰਟਰ ਤੋਂ ਇੱਕ ਕਮਿਸ਼ਨ 11 ਵੀਂ ਫੌਜ ਦੀ 16 ਵੀਂ ਰਾਈਫਲ ਕੋਰ ਦੀ ਭਾਰੀ ਤੋਪਖਾਨਾ ਰੈਜੀਮੈਂਟ ਵਿੱਚ ਪਹੁੰਚਿਆ। ਇਸ ਦੀ ਅਗਵਾਈ ਕਰਨ ਵਾਲੇ ਜਨਰਲ ਨੇ ਦ੍ਰਿਸ਼ਾਂ ਨੂੰ ਬੰਦੂਕਾਂ ਤੋਂ ਹਟਾਉਣ ਅਤੇ ਯੂਨਿਟ ਦੇ ਸਥਾਨ ਤੋਂ 300 ਕਿਲੋਮੀਟਰ ਦੂਰ ਰੀਗਾ ਵਿੱਚ ਜ਼ਿਲ੍ਹਾ ਵਰਕਸ਼ਾਪ ਨੂੰ ਨਿਰੀਖਣ ਲਈ ਸੌਂਪਣ ਦਾ ਆਦੇਸ਼ ਦਿੱਤਾ, ਅਤੇ ਕਮਾਂਡ ਸਟਾਫ ਨੂੰ ਛੁੱਟੀ ਵਾਲੇ ਦਿਨ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਕੌਨਸ ਜਾਣ ਦੀ ਆਗਿਆ ਦਿੱਤੀ। .
ਪਰ ਆਮ ਤੌਰ 'ਤੇ, ਜ਼ਿਲ੍ਹੇ ਦੀਆਂ ਫੌਜਾਂ ਨੂੰ ਚੌਕਸ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੇ ਰੱਖਿਆ ਖੇਤਰਾਂ 'ਤੇ ਕਬਜ਼ਾ ਕਰ ਲਿਆ ਗਿਆ ਸੀ। ਇਸਦੀ ਪੁਸ਼ਟੀ ਈ. ਮੈਨਸਟਾਈਨ ਦੁਆਰਾ ਕੀਤੀ ਗਈ ਹੈ, ਜਿਸਨੇ ਬਾਲਟਿਕ ਰਾਜਾਂ ਵਿੱਚ ਅੱਗੇ ਵਧਦੇ ਹੋਏ, ਚੌਥੇ ਟੈਂਕ ਸਮੂਹ ਦੇ 56ਵੇਂ ਮਕੈਨੀਕ੍ਰਿਤ ਕੋਰ ਦੀ ਕਮਾਂਡ ਕੀਤੀ ਸੀ:
ਦੁਸ਼ਮਣ ਦਾ ਆਮ ਪ੍ਰਭਾਵ ਇਹ ਸੀ ਕਿ ਉਹ ਮੂਹਰਲੀ ਕਤਾਰ ਵਿੱਚ ਸਾਡੇ ਹਮਲੇ ਦੁਆਰਾ ਹੈਰਾਨ ਨਹੀਂ ਹੋਇਆ ਸੀ, ਪਰ ਇਹ ਕਿ ਸੋਵੀਅਤ ਕਮਾਂਡ ਨੇ ਉਸ ਉੱਤੇ ਗਿਣਿਆ ਨਹੀਂ - ਜਾਂ ਅਜੇ ਤੱਕ ਨਹੀਂ ਗਿਣਿਆ - ਅਤੇ ਇਸਲਈ ਵੱਡੀਆਂ ਫੌਜਾਂ ਨੂੰ ਤੇਜ਼ੀ ਨਾਲ ਅੱਗੇ ਖਿੱਚਣ ਵਿੱਚ ਅਸਮਰੱਥ ਸੀ। ਉਸ ਦੇ ਨਿਪਟਾਰੇ 'ਤੇ.
ਪਹਿਲਾਂ-ਪਹਿਲਾਂ, ਸਰਹੱਦ 'ਤੇ ਸਾਡੀਆਂ ਫੌਜਾਂ ਨੂੰ ਕਮਜ਼ੋਰ ਪ੍ਰਤੀਰੋਧ ਦਾ ਸਾਹਮਣਾ ਕਰਨਾ ਪਿਆ, ਸਪੱਸ਼ਟ ਤੌਰ 'ਤੇ ਦੁਸ਼ਮਣ ਦੀਆਂ ਫੌਜੀ ਚੌਕੀਆਂ ਤੋਂ। ਪਰ ਉਹ ਜਲਦੀ ਹੀ ਇੱਕ ਕਿਲ੍ਹੇ ਵਾਲੇ ਖੇਤਰ ਦੇ ਸਾਹਮਣੇ ਰੁਕ ਗਏ, ਜਿਸ ਨੂੰ ਦੁਪਹਿਰ ਵੇਲੇ ਮੇਮੇਲ (ਕਲੇਪੇਡਾ) ਦੇ ਉੱਤਰ ਵਿੱਚ ਦੁਸ਼ਮਣ ਦੇ ਟਿਕਾਣਿਆਂ ਨੂੰ ਤੋੜਨ ਤੋਂ ਬਾਅਦ ਹੀ 8ਵੀਂ ਪੈਂਜ਼ਰ ਡਿਵੀਜ਼ਨ ਉੱਤੇ ਕਾਬੂ ਪਾਇਆ ਗਿਆ। 41
ਜਰਮਨ ਜਨਰਲ ਸਟਾਫ਼ ਦੇ ਚੀਫ਼ ਐਫ. ਹੈਲਡਰ ਦੀ ਡਾਇਰੀ ਤੋਂ (ਵਿਆਖਿਆ: ਇਹ ਪ੍ਰਿਬੋਵੋ ਸਾਈਡ ਤੋਂ ਹੈ):
20 ਜੂਨ 1941 ਈ.
ਦੁਸ਼ਮਣ ਬਾਰੇ ਜਾਣਕਾਰੀ: ਕੁਝ ਖੇਤਰਾਂ ਵਿੱਚ ਰੂਸੀਆਂ ਦੀ ਵਧੀ ਹੋਈ ਧਿਆਨ ਦੇਖੀ ਗਈ ਸੀ. ਦੁਸ਼ਮਣ 8ਵੀਂ ਆਰਮੀ ਕੋਰ) ਦੇ ਸਾਹਮਣੇ ਸਥਿਤੀਆਂ ਲੈ ਲੈਂਦਾ ਹੈ। 42
ਯੂਐਸਐਸਆਰ ਦੀਆਂ ਫੌਜਾਂ ਦੀ ਇਕਾਗਰਤਾ ਦਾ ਮੁਲਾਂਕਣ ਕਰਦੇ ਹੋਏ, ਜੋ ਕਿ ਦੁਸ਼ਮਣੀ ਦੇ ਦੌਰਾਨ ਪ੍ਰਗਟ ਹੋਇਆ ਸੀ, ਈ. ਮੈਨਸਟਾਈਨ ਨੇ ਸੋਵੀਅਤ ਫੌਜੀ ਗਠਨ ਦੇ ਡੂੰਘੇ ਹਿੱਸੇ ਨੂੰ ਨੋਟ ਕੀਤਾ:
ਵੋਰੋਸ਼ੀਲੋਵ ਦੇ ਆਰਮੀ ਗਰੁੱਪ, ਜਿਸ ਨੇ ਸਾਡੇ ਆਰਮੀ ਗਰੁੱਪ ਨਾਰਥ ਦਾ ਵਿਰੋਧ ਕੀਤਾ ਸੀ, ਦੀ ਸਰਹੱਦ 'ਤੇ ਸਿਰਫ 7 ਡਿਵੀਜ਼ਨ ਸਨ, ਹਾਲਾਂਕਿ ਇਸ ਵਿੱਚ 29 ਇਨਫੈਂਟਰੀ ਡਿਵੀਜ਼ਨ, 2 ਟੀਡੀ ਅਤੇ 6 ਮੇਚ ਸ਼ਾਮਲ ਸਨ। ਬ੍ਰਿਗੇਡਾਂ (ਵਾਨ ਟਿੱਪਲਸਕਿਰਚ ਦੇ ਅਨੁਸਾਰ), ਪਿਛਲੇ ਪਾਸੇ ਸਥਿਤ, ਸਿਆਲੀਆ, ਕੋਵਨੋ (ਕੌਨਸ) ਅਤੇ ਵਿਲਨਾ (ਵਿਲਨੀਅਸ) ਦੇ ਨੇੜੇ, ਅਤੇ ਅੰਸ਼ਕ ਤੌਰ 'ਤੇ ਪਸਕੋਵ-ਓਪੋਚਕਾ ਖੇਤਰ ਵਿੱਚ (ਇਸ ਲਈ, ਸਟਾਲਿਨ ਲਾਈਨ 'ਤੇ)।
ਸੋਵੀਅਤ ਫੌਜ ਦੇ ਦੋਵੇਂ ਹੋਰ ਸਮੂਹ (ਤਿਮੋਸ਼ੈਂਕੋ ਅਤੇ ਬੁਡਿਓਨੀ) ਵੀ ਡੂੰਘੇ ਸਨਸਨੀਖੇਜ਼ ਸਨ, ਹਾਲਾਂਕਿ ਉਹਨਾਂ ਵਿੱਚ ਸਰਹੱਦੀ ਜ਼ੋਨ ਵਿੱਚ ਕੰਮ ਕਰ ਰਹੀਆਂ ਇਕਾਈਆਂ ਬਹੁਤ ਮਜ਼ਬੂਤ ਸਨ। 43
ਇਹ ਜਾਣਕਾਰੀ ਜਨਰਲ ਸਟਾਫ (ਮਈ 1941) ਦੇ ਨਿਰਦੇਸ਼ਾਂ ਦੇ ਅਧਾਰ 'ਤੇ ਯੂਐਸਐਸਆਰ ਦੇ ਪੱਛਮੀ ਜ਼ਿਲ੍ਹਿਆਂ ਵਿੱਚ ਕੀਤੇ ਗਏ ਫੌਜੀ ਉਪਾਵਾਂ ਨਾਲ ਮੇਲ ਖਾਂਦੀ ਹੈ। ਪੁਰਾਣੀ ਸਰਹੱਦ (ਸਟਾਲਿਨ ਲਾਈਨ) 'ਤੇ ਕਿਲਾਬੰਦੀ ਤੱਕ ਅਹੁਦਿਆਂ ਦੀ ਡੂੰਘੀ ਉੱਚਾਈ ਲਈ ਪ੍ਰਦਾਨ ਕੀਤੀਆਂ ਗਈਆਂ ਯੋਜਨਾਵਾਂ ਮਈ ਕਵਰ ਕਰਦੀਆਂ ਹਨ। ਜਿਸ ਨੂੰ ਜਰਮਨ ਜਰਨੈਲਾਂ ਨੇ ਨੋਟ ਕੀਤਾ ਸੀ।
ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
ZapOVO ਨੂੰ 22 ਜੂਨ ਨੂੰ 1:45 ਵਜੇ ਪੀਪਲਜ਼ ਕਮਿਸਰੀਏਟ ਤੋਂ ਨਿਰਦੇਸ਼ ਨੰਬਰ 1 ਪ੍ਰਾਪਤ ਹੋਇਆ। ਜ਼ਿਲ੍ਹੇ ਦੀ ਫੌਜ ਵਿੱਚ ਇਸਨੂੰ 2:25-2:35 (16) 'ਤੇ ਭੇਜਿਆ ਗਿਆ ਸੀ।
7 ਜੁਲਾਈ, 1941 ਨੂੰ ਪੁੱਛਗਿੱਛ ਦੌਰਾਨ ਡੀ. ਪਾਵਲੋਵ (ਜ਼ੈਪੋਵੋ ਦੇ ਕਮਾਂਡਰ) ਦੇ ਜਵਾਬਾਂ ਅਨੁਸਾਰ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸਨੇ ਫੌਜਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਂਦਾ ਅਤੇ ਸਾਰੇ ਕਮਾਂਡਰਾਂ ਨੂੰ ਸੂਚਿਤ ਕੀਤਾ। ਹਵਾਬਾਜ਼ੀ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਸੀ ਅਤੇ ਖਿੰਡਾਇਆ ਗਿਆ ਸੀ (18):
ਮੈਂ ਕਮਾਂਡਰਾਂ ਨੂੰ ਫੌਜਾਂ ਨੂੰ ਲੜਾਈ ਦੀ ਸਥਿਤੀ ਵਿੱਚ ਰੱਖਣ ਅਤੇ ਲੜਾਈ ਦੇ ਸਾਰੇ ਢਾਂਚੇ ਅਤੇ ਇੱਥੋਂ ਤੱਕ ਕਿ ਅਧੂਰੇ ਰੀਇਨਫੋਰਸਡ ਕੰਕਰੀਟ ਉੱਤੇ ਕਬਜ਼ਾ ਕਰਨ ਦਾ ਪ੍ਰਸਤਾਵ ਵੀ ਦਿੱਤਾ।
ਮੇਰੇ ਇਸ ਆਦੇਸ਼ ਦਾ, ਕੁਜ਼ਨੇਤਸੋਵ ਨੇ ਜਵਾਬ ਦਿੱਤਾ ਕਿ, ਮੈਂ ਪਹਿਲਾਂ ਦਿੱਤੀਆਂ ਹਦਾਇਤਾਂ ਦੇ ਅਨੁਸਾਰ, ਉਸਨੇ ਸੈਨਿਕਾਂ ਨੂੰ ਕਾਰਤੂਸ ਵੰਡੇ ਅਤੇ ਹੁਣ ਢਾਂਚਿਆਂ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।
10ਵੀਂ ਫੌਜ ਦੇ ਕਮਾਂਡਰ ਗੋਲੂਬੇਵ ਨੇ ਦੱਸਿਆ ਕਿ ਜੰਗੀ ਖੇਡ ਤੋਂ ਬਾਅਦ ਉਸ ਦੇ ਕੋਰ ਹੈੱਡਕੁਆਰਟਰ ਨੂੰ ਉਸ ਥਾਂ 'ਤੇ ਫੌਜਾਂ ਦੀ ਅਗਵਾਈ ਕਰਨ ਲਈ ਛੱਡ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਨੂੰ ਯੋਜਨਾ ਅਨੁਸਾਰ ਹੋਣਾ ਚਾਹੀਦਾ ਸੀ। ਮੈਂ ਗੋਲੂਬੇਵ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਰੱਖੇ ਅਤੇ ਮੇਰੇ ਅਗਲੇ ਹੁਕਮਾਂ ਦੀ ਉਡੀਕ ਕਰੇ।
ਕੋਰੋਬਕੋਵ, ਚੌਥੀ ਫੌਜ ਦੇ ਕਮਾਂਡਰ ਨੇ ਦੱਸਿਆ ਕਿ ਉਸਦੀ ਫੌਜ ਲੜਾਈ ਲਈ ਤਿਆਰ ਸੀ। ਉਸਨੇ ਬ੍ਰੈਸਟ ਗੈਰੀਸਨ ਦੀ ਲੜਾਈ ਦੀ ਤਿਆਰੀ ਦੀ ਜਾਂਚ ਕਰਨ ਦਾ ਵਾਅਦਾ ਕੀਤਾ। ਇਸ ਵੱਲ ਮੈਂ ਕੋਰੋਬਕੋਵ ਨੂੰ ਇਸ਼ਾਰਾ ਕੀਤਾ ਕਿ ਗੜੀ ਉਸ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਯੋਜਨਾ ਅਨੁਸਾਰ ਹੋਣਾ ਚਾਹੀਦਾ ਸੀ, ਅਤੇ ਸੁਝਾਅ ਦਿੱਤਾ ਕਿ ਉਹ ਮੇਰੇ ਆਦੇਸ਼ ਨੂੰ ਤੁਰੰਤ ਲਾਗੂ ਕਰਨਾ ਸ਼ੁਰੂ ਕਰ ਦੇਣ।
ਕੋਪੇਕ ਜ਼ਿਲੇ ਦੇ ਏਅਰ ਫੋਰਸ ਦੇ ਕਮਾਂਡਰ ਅਤੇ ਉਸ ਦੇ ਡਿਪਟੀ ਤਾਯੂਰਸਕੀ, ਜੋ ਮੇਰੇ ਜ਼ਿਲਾ ਹੈੱਡਕੁਆਰਟਰ 'ਤੇ ਆਏ ਸਨ, ਨੇ ਮੈਨੂੰ ਦੱਸਿਆ ਕਿ ਹਵਾਬਾਜ਼ੀ ਨੂੰ ਪੂਰੀ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ ਅਤੇ NKO ਦੇ ਹੁਕਮਾਂ ਅਨੁਸਾਰ ਏਅਰਫੀਲਡ 'ਤੇ ਖਿੰਡਾਇਆ ਗਿਆ ਸੀ।
1. ਡੀ. ਪਾਵਲੋਵ, ਜ਼ੈਪੋਵੋ ਦਾ ਕਮਾਂਡਰ 2. ਕੇ. ਗੋਲੂਬੇਵ, 10ਵੀਂ ਆਰਮੀ ਦਾ ਕਮਾਂਡਰ 3. ਵੀ. ਕੁਜ਼ਨੇਤਸੋਵ, ਤੀਜੀ ਸੈਨਾ ਦਾ ਕਮਾਂਡਰ
ਸ਼ਬਦਾਂ ਵਿਚ, ਸਭ ਕੁਝ ਤਿਆਰ ਹੈ, ਬ੍ਰੈਸਟ ਕਿਲ੍ਹੇ ਦੀ ਹਵਾਬਾਜ਼ੀ ਅਤੇ ਗੈਰੀਸਨ ਦੋਵੇਂ ਲੜਾਈ ਦੀ ਤਿਆਰੀ 'ਤੇ ਰੱਖੇ ਗਏ ਹਨ - "ਚੌਥੀ ਫੌਜ ਦੇ ਕਮਾਂਡਰ ਨੇ ਦੱਸਿਆ ਕਿ ਉਸ ਦੀਆਂ ਫੌਜਾਂ ਲੜਾਈ ਲਈ ਤਿਆਰ ਹਨ।" ਇਸਦਾ ਮਤਲਬ ਇਹ ਹੈ ਕਿ ਸਾਰੀਆਂ ਯੂਨਿਟਾਂ ਬ੍ਰੈਸਟ ਤੋਂ ਵਾਪਸ ਲੈ ਲਈਆਂ ਗਈਆਂ ਹਨ, ਸਿਰਫ ਕਵਰ ਪਲਾਨ ਵਿੱਚ ਪ੍ਰਦਾਨ ਕੀਤੀਆਂ ਗਈਆਂ ਯੂਨਿਟਾਂ ਨੂੰ ਛੱਡ ਕੇ। ਚੌਥੀ ਸੈਨਾ ਦੇ ਕਮਾਂਡਰ ਨੇ ਬ੍ਰੈਸਟ ਗੈਰੀਸਨ ਦੀ ਲੜਾਈ ਦੀ ਤਿਆਰੀ ਦੀ ਜਾਂਚ ਕਰਨ ਦਾ ਵਾਅਦਾ ਕੀਤਾ।
ਉਸੇ ਪੁੱਛ-ਪੜਤਾਲ ਦੌਰਾਨ, ਡੀ. ਪਾਵਲੋਵ ਦੱਸਦਾ ਹੈ ਕਿ ਅੱਧੀ ਰਾਤ ਦੇ ਕਰੀਬ ਐਸ. ਟਿਮੋਸ਼ੇਂਕੋ (18) ਨਾਲ ਗੱਲਬਾਤ ਹੋਈ ਸੀ:
ਮੇਰੀ ਰਿਪੋਰਟ 'ਤੇ, ਲੋਕਾਂ ਦੇ ਕਮਿਸ਼ਨਰ ਨੇ ਜਵਾਬ ਦਿੱਤਾ: "ਸ਼ਾਂਤ ਰਹੋ ਅਤੇ ਘਬਰਾਓ ਨਾ, ਅੱਜ ਸਵੇਰੇ ਆਪਣੇ ਹੈੱਡਕੁਆਰਟਰ ਨੂੰ ਇਕੱਠੇ ਕਰੋ, ਹੋ ਸਕਦਾ ਹੈ ਕਿ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ, ਪਰ ਕਿਸੇ ਭੜਕਾਹਟ ਦੀ ਭਾਲ ਨਾ ਕਰੋ। ਜੇ ਕੋਈ ਅਲੱਗ-ਥਲੱਗ ਭੜਕਾਹਟ ਹੈ, ਤਾਂ ਕਾਲ ਕਰੋ। ”
ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਅਤੇ ਸਰਹੱਦੀ ਕਿਲਾਬੰਦੀਆਂ 'ਤੇ ਕਬਜ਼ਾ ਕਰਨ ਲਈ ਇੱਕ ਨਿਰਦੇਸ਼ ਭੇਜਦਾ ਹੈ, ਅਤੇ ਜ਼ੈਪੋਵੋ ਦੇ ਕਮਾਂਡਰ ਨੂੰ ਕਹਿੰਦਾ ਹੈ ਕਿ "ਸ਼ਾਂਤ ਹੋ ਜਾਓ... ਅੱਜ ਸਵੇਰੇ ਹੈੱਡਕੁਆਰਟਰ ਨੂੰ ਇਕੱਠੇ ਕਰੋ।" ਕੌਣ ਝੂਠ ਬੋਲ ਰਿਹਾ ਹੈ, ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਜਾਂ ਡੀ. ਪਾਵਲੋਵ ਦਾ ਨਿਰਦੇਸ਼?
ਇੱਥੇ ਜਰਮਨਾਂ ਤੋਂ ਕੁਝ ਜਾਣਕਾਰੀ ਹੈ. 22 ਜੂਨ, 1941 ਨੂੰ ਸਵੇਰੇ 8:00 ਵਜੇ ਆਰਮੀ ਗਰੁੱਪ ਸੈਂਟਰ ਦੇ ਸੰਚਾਲਨ ਵਿਭਾਗ ਦੀ ਰਿਪੋਰਟ ਤੋਂ:
ਹਮਲਾ ਸਫਲਤਾਪੂਰਵਕ ਜਾਰੀ ਹੈ। ਆਮ ਤੌਰ 'ਤੇ, ਕਮਜ਼ੋਰ ਦੁਸ਼ਮਣ ਪ੍ਰਤੀਰੋਧ ਹੁੰਦਾ ਹੈ. ਜ਼ਾਹਰਾ ਤੌਰ 'ਤੇ, ਦੁਸ਼ਮਣ ਨੂੰ ਸਾਰੇ ਖੇਤਰਾਂ ਵਿੱਚ ਹੈਰਾਨ ਕਰ ਦਿੱਤਾ ਗਿਆ ਸੀ.
ਨਦੀ ਦੇ ਪਾਰ ਪੁਲ ਜ਼ੈਪ. ਬੱਗ, ਕੋਡੇਨ ਨੇੜੇ ਪੁਲ, ਰੇਲਵੇ ਬ੍ਰੈਸਟ ਦੇ ਨੇੜੇ ਪੁਲ ਅਤੇ ਫਰੋਨਾਲੁਵ ਖੇਤਰ ਦੇ ਪੁਲ ਨੂੰ ਸਾਡੀਆਂ ਫੌਜਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। 6.00 ਵਜੇ ਤੱਕ ਸਾਡੇ ਵੈਨਗਾਰਡ ਪੱਛਮੀ ਨਦੀ ਦੇ ਪੂਰਬ ਵੱਲ 4 - 5 ਕਿਲੋਮੀਟਰ ਆਮ ਲਾਈਨ 'ਤੇ ਪਹੁੰਚ ਗਏ। ਬਗ (ਸਰਹੱਦ ਦੇ ਪੂਰਬ) 44
ਬਿਆਲਿਸਟੋਕ ਦੇ ਨੇੜੇ ਟੁੱਟਿਆ ਸੋਵੀਅਤ ਉਪਕਰਣ
ਜ਼ੈਪੋਵੋ ਬਾਰੇ ਐਫ. ਹਲਦਰ ਦੀ ਡਾਇਰੀ ਤੋਂ:
22 ਜੂਨ 1941 ਈ.
ਬੱਗ ਅਤੇ ਹੋਰ ਨਦੀਆਂ ਦੇ ਪਾਰ ਸਰਹੱਦੀ ਪੁਲਾਂ ਨੂੰ ਹਰ ਜਗ੍ਹਾ ਸਾਡੀ ਫੌਜਾਂ ਨੇ ਬਿਨਾਂ ਕਿਸੇ ਲੜਾਈ ਅਤੇ ਪੂਰੀ ਸੁਰੱਖਿਆ ਨਾਲ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਦੁਸ਼ਮਣ ਲਈ ਸਾਡੇ ਹਮਲੇ ਦੀ ਪੂਰੀ ਹੈਰਾਨੀ ਦਾ ਸਬੂਤ ਇਸ ਤੱਥ ਤੋਂ ਮਿਲਦਾ ਹੈ ਕਿ ਯੂਨਿਟਾਂ ਨੂੰ ਬੈਰਕਾਂ ਦੇ ਪ੍ਰਬੰਧ ਵਿੱਚ ਹੈਰਾਨੀ ਨਾਲ ਲਿਆ ਗਿਆ ਸੀ, ਜਹਾਜ਼ ਏਅਰਫੀਲਡ 'ਤੇ ਖੜ੍ਹੇ ਸਨ, ਤਰਪਾਲਾਂ ਨਾਲ ਢੱਕੇ ਹੋਏ ਸਨ, ਅਤੇ ਉੱਨਤ ਯੂਨਿਟਾਂ, ਸਾਡੀ ਫੌਜਾਂ ਦੁਆਰਾ ਅਚਾਨਕ ਹਮਲਾ ਕੀਤਾ ਗਿਆ ਸੀ, ਨੇ ਪੁੱਛਿਆ। ਕੀ ਕਰਨਾ ਹੈ ਬਾਰੇ ਹੁਕਮ. 45
ਜੀ. ਗੁਡੇਰੀਅਨ ਦੀਆਂ ਯਾਦਾਂ ਵਿੱਚੋਂ:
ਰੂਸੀਆਂ ਦੇ ਧਿਆਨ ਨਾਲ ਨਿਰੀਖਣ ਨੇ ਮੈਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਸਾਡੇ ਇਰਾਦਿਆਂ ਬਾਰੇ ਕੁਝ ਵੀ ਸ਼ੱਕ ਨਹੀਂ ਸੀ. ਬਰੈਸਟ ਕਿਲੇ ਦੇ ਵਿਹੜੇ ਵਿੱਚ, ਜੋ ਸਾਡੇ ਨਿਰੀਖਣ ਬਿੰਦੂਆਂ ਤੋਂ ਦਿਖਾਈ ਦੇ ਰਿਹਾ ਸੀ, ਉਹ ਇੱਕ ਆਰਕੈਸਟਰਾ ਦੀਆਂ ਆਵਾਜ਼ਾਂ ਵਿੱਚ ਗਾਰਡਾਂ ਨੂੰ ਬਦਲ ਰਹੇ ਸਨ। ਪੱਛਮੀ ਬੱਗ ਦੇ ਨਾਲ-ਨਾਲ ਤੱਟਵਰਤੀ ਕਿਲਾਬੰਦੀਆਂ 'ਤੇ ਰੂਸੀ ਫੌਜਾਂ ਦਾ ਕਬਜ਼ਾ ਨਹੀਂ ਸੀ... ਹੈਰਾਨੀ ਦੇ ਪਲ ਨੂੰ ਬਣਾਈ ਰੱਖਣ ਦੀਆਂ ਸੰਭਾਵਨਾਵਾਂ ਇੰਨੀਆਂ ਵੱਡੀਆਂ ਸਨ ਕਿ ਇਹ ਸਵਾਲ ਉੱਠਿਆ ਕਿ ਕੀ ਅਜਿਹੇ ਹਾਲਾਤਾਂ ਵਿੱਚ, ਇੱਕ ਘੰਟੇ ਲਈ ਤੋਪਖਾਨੇ ਦੀ ਤਿਆਰੀ ਕਰਨਾ ਯੋਗ ਸੀ, ਜਿਵੇਂ ਕਿ ਪ੍ਰਦਾਨ ਕੀਤਾ ਗਿਆ ਸੀ। ਆਰਡਰ ਦੁਆਰਾ ਲਈ. 46
PribOVO ਦੀ ਤੁਲਨਾ ਵਿੱਚ ਸਥਿਤੀ ਬਹੁਤ ਵੱਖਰੀ ਹੈ। ਇਹ ਪਤਾ ਚਲਦਾ ਹੈ ਕਿ ਡੀ. ਪਾਵਲੋਵ ਦੁਆਰਾ ਜ਼ਿਲ੍ਹੇ ਦੀਆਂ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਨਹੀਂ ਰੱਖਿਆ ਗਿਆ ਸੀ। ਫੌਜਾਂ ਹੈਰਾਨ ਰਹਿ ਗਈਆਂ ਅਤੇ "ਕਮਾਂਡ ਨੂੰ ਪੁੱਛਿਆ ਕਿ ਕੀ ਕਰਨਾ ਹੈ।"
ZapOVO A. Grigoriev ਦੇ ਸੰਚਾਰ ਦੇ ਮੁਖੀ ਨੇ ਜਾਂਚ (27) 'ਤੇ ਕਿਹਾ:
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਬਰਫ਼ 'ਤੇ 79, ਭਾਗ 4, ਤੁਸੀਂ ਹੇਠ ਲਿਖੀ ਗਵਾਹੀ ਦਿੱਤੀ ਹੈ:
"ਮਿਨਸਕ ਛੱਡ ਕੇ, ਸੰਚਾਰ ਰੈਜੀਮੈਂਟ ਦੇ ਕਮਾਂਡਰ ਨੇ ਮੈਨੂੰ ਦੱਸਿਆ ਕਿ ਰਸਾਇਣਕ ਯੁੱਧ ਵਿਭਾਗ ਨੇ ਉਸਨੂੰ NZ ਤੋਂ ਲੜਾਕੂ ਗੈਸ ਮਾਸਕ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਜ਼ਿਲ੍ਹੇ ਦੇ ਤੋਪਖਾਨੇ ਵਿਭਾਗ ਨੇ ਉਸ ਨੂੰ ਨਿਊਜ਼ੀਲੈਂਡ ਤੋਂ ਕਾਰਤੂਸ ਲੈਣ ਦੀ ਇਜਾਜ਼ਤ ਨਹੀਂ ਦਿੱਤੀ, ਅਤੇ ਰੈਜੀਮੈਂਟ ਦਾ ਸਿਰਫ਼ ਪ੍ਰਤੀ ਸਿਪਾਹੀ 15 ਕਾਰਤੂਸ ਦੇ ਗਾਰਡ ਦਾ ਮਾਪਦੰਡ ਹੈ, ਅਤੇ ਸਪਲਾਈ ਵਿਭਾਗ ਨੇ ਉਸ ਨੂੰ ਨਿਊਜ਼ੀਲੈਂਡ ਤੋਂ ਫੀਲਡ ਰਸੋਈਆਂ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤਰ੍ਹਾਂ, 18 ਜੂਨ ਦੀ ਦੁਪਹਿਰ ਨੂੰ ਵੀ, ਹੈੱਡਕੁਆਰਟਰ ਦੇ ਸੰਤੁਸ਼ਟ ਵਿਭਾਗਾਂ ਨੂੰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਸੀ ਕਿ ਜੰਗ ਨੇੜੇ ਸੀ ... ਅਤੇ 18 ਜੂਨ ਦੇ ਚੀਫ਼ ਆਫ਼ ਜਨਰਲ ਸਟਾਫ ਦੇ ਟੈਲੀਗ੍ਰਾਮ ਤੋਂ ਬਾਅਦ, ਜ਼ਿਲ੍ਹਾ ਫੌਜਾਂ ਨੂੰ ਲੜਾਈ ਲਈ ਤਿਆਰ ਨਹੀਂ ਕੀਤਾ ਗਿਆ ਸੀ। "
ਬਚਾਓ ਪੱਖ. ਇਹ ਸਭ ਸੱਚ ਹੈ।
"ਅਤੇ 18 ਜੂਨ ਦੇ ਜਨਰਲ ਸਟਾਫ ਦੇ ਨਿਰਦੇਸ਼ਾਂ ਤੋਂ ਬਾਅਦ ਵੀ, ਪਾਵਲੋਵ ਨੇ ਫੌਜਾਂ ਨੂੰ ਲੜਾਈ ਦੀ ਤਿਆਰੀ ਵਿੱਚ ਨਹੀਂ ਲਿਆਂਦਾ।" ਇੱਥੇ ਤਰੀਕ ਦੁਬਾਰਾ ਆਉਂਦੀ ਹੈ - 18 ਜੂਨ. 18 ਜੂਨ ਦੇ ਜਨਰਲ ਸਟਾਫ ਦੇ ਬਦਨਾਮ ਨਿਰਦੇਸ਼ ਬਾਰੇ ਬਹੁਤ ਸਾਰੀਆਂ ਕਾਪੀਆਂ ਤੋੜ ਦਿੱਤੀਆਂ ਗਈਆਂ ਹਨ, ਜਿਸ ਵਿੱਚ ਫੌਜਾਂ ਨੂੰ ਲੜਾਈ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਇਹ ਨਿਰਦੇਸ਼ ਨਹੀਂ ਮਿਲਿਆ। ਕੁਝ ਇਤਿਹਾਸਕਾਰ ਮੰਨਦੇ ਹਨ ਕਿ ਇਹ ਮੌਜੂਦ ਸੀ, ਦੂਸਰੇ ਮੰਨਦੇ ਹਨ ਕਿ ਇਹ ਨਹੀਂ ਸੀ। ਪਰ ਜ਼ਿਲ੍ਹਾ ਸੰਚਾਰ ਮੁਖੀ ਦਾ ਕਹਿਣਾ ਹੈ ਕਿ ਅਜਿਹੀ ਤਾਰ ਜਨਰਲ ਸਟਾਫ਼ ਤੋਂ ਮਿਲੀ ਸੀ। ਅਤੇ ਇਸਦੀ ਹੋਂਦ ਦੇ ਅਸਿੱਧੇ ਸੰਕੇਤ ਹਨ: PribOVO, OdVO ਦੀਆਂ ਫੌਜਾਂ ਨੂੰ 18 ਤੋਂ ਲੜਾਈ ਦੀ ਤਿਆਰੀ ਵਿੱਚ ਲਿਆਉਣਾ, 19 ਜੂਨ ਤੋਂ ਨੇਵੀ ਨੂੰ ਲੜਾਈ ਦੀ ਤਿਆਰੀ ਨੰਬਰ 2 ਵਿੱਚ ਲਿਆਉਣਾ।
ਜ਼ੈਪੋਵੋ ਵਿੱਚ, 18 ਜੂਨ ਤੋਂ ਬਾਅਦ, ਇੱਕ ਵੀ ਸਰਹੱਦੀ ਡਿਵੀਜ਼ਨ ਨਹੀਂ ਉਠਾਇਆ ਗਿਆ ਅਤੇ ਸਰਹੱਦ 'ਤੇ ਰੱਖਿਆ ਲਾਈਨਾਂ ਵਿੱਚ ਨਹੀਂ ਲਿਆਂਦਾ ਗਿਆ।
ਜ਼ਿਆਦਾਤਰ ਸਰਹੱਦੀ ਡਿਵੀਜ਼ਨਾਂ ਸਰਦੀਆਂ ਦੀਆਂ ਤਿਮਾਹੀਆਂ ਵਿੱਚ ਹੀ ਰਹੀਆਂ। ਵਾਪਸ ਲੈਣ ਵੇਲੇ, ਉਹਨਾਂ ਨੂੰ ਆਪਣੇ ਆਪ ਹੀ ਲੜਾਈ ਚੇਤਾਵਨੀ ਨੰਬਰ 2 ਲਈ ਸੁਚੇਤ ਕੀਤਾ ਜਾਣਾ ਚਾਹੀਦਾ ਹੈ. ZapOVO ਵਿੱਚ ਦੂਸਰੀ-ਸਥਾਨਕ ਡੂੰਘੀਆਂ ਵੰਡਾਂ ਨੂੰ ਉੱਨਤ ਕੀਤਾ ਗਿਆ ਸੀ, ਪਰ ਲੜਾਈ ਦੀ ਤਿਆਰੀ 'ਤੇ ਰੱਖੇ ਬਿਨਾਂ (ਉਪਰੋਕਤ ZapOVO 'ਤੇ ਏ. ਪੋਕਰੋਵਸਕੀ ਦੇ ਦੂਜੇ ਸਵਾਲ ਤੋਂ ਸਮੱਗਰੀ)।
ਕਵਰ ਪਲਾਨ ਦੇ ਅਨੁਸਾਰ, ਬ੍ਰੈਸਟ ਕਿਲ੍ਹੇ ਵਿੱਚ ਇੱਕ ਤੋਪਖਾਨੇ ਦੀ ਡਿਵੀਜ਼ਨ ਵਾਲੀ ਇੱਕ ਬਟਾਲੀਅਨ ਹੋਣੀ ਚਾਹੀਦੀ ਸੀ (ਐੱਲ. ਸੈਂਦਾਲੋਵ ਦੀਆਂ ਯਾਦਾਂ, ਚੌਥੀ ਸੈਨਾ ਦੇ ਸਾਬਕਾ ਚੀਫ਼ ਆਫ਼ ਸਟਾਫ਼)। ਹਮਲੇ ਦੇ ਸਮੇਂ, ਦੋ ਰਾਈਫਲ ਡਿਵੀਜ਼ਨ (6ਵੀਂ ਅਤੇ 42ਵੀਂ) ਅਤੇ ਇੱਕ ਟੈਂਕ ਡਿਵੀਜ਼ਨ (22ਵੀਂ) ਸਰਦੀਆਂ ਦੇ ਕੁਆਰਟਰਾਂ ਵਿੱਚ ਸਥਿਤ ਸਨ। ਵੰਡੀਆਂ ਜੋ ਖਿੰਡੀਆਂ ਨਹੀਂ ਗਈਆਂ ਸਨ ਅਤੇ ਸੁਚੇਤ ਨਹੀਂ ਸਨ ਬਸ ਤਬਾਹ ਹੋ ਗਈਆਂ ਸਨ।
ਵੈਸਟਰਨ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਕਈ ਕਮਾਂਡਰਾਂ ਦੀ ਜਾਂਚ ਦੌਰਾਨ ਇਹ ਕਿਵੇਂ ਅਤੇ ਕਿਉਂ ਹੋਇਆ ਇਹ ਸਪੱਸ਼ਟ ਕੀਤਾ ਗਿਆ ਸੀ। 22 ਜੁਲਾਈ, 1941 (27) ਦੀ ਯੂਐਸਐਸਆਰ ਦੀ ਸੁਪਰੀਮ ਕੋਰਟ ਦੇ ਮਿਲਟਰੀ ਕੌਲਿਜੀਅਮ ਦੇ ਬੰਦ ਅਦਾਲਤੀ ਸੈਸ਼ਨ ਦੇ ਪ੍ਰੋਟੋਕੋਲ ਤੋਂ:
ਬਚਾਓ ਪੱਖ ਪਾਵਲੋਵ. ਮੇਰੇ 'ਤੇ ਲਾਏ ਗਏ ਇਲਜ਼ਾਮ ਨੂੰ ਸਮਝਿਆ ਜਾ ਸਕਦਾ ਹੈ। ਮੈਂ ਆਪਣੇ ਆਪ ਨੂੰ ਸੋਵੀਅਤ ਵਿਰੋਧੀ ਫੌਜੀ ਸਾਜ਼ਿਸ਼ ਵਿੱਚ ਹਿੱਸਾ ਲੈਣ ਲਈ ਦੋਸ਼ੀ ਨਹੀਂ ਮੰਨਦਾ। ਮੈਂ ਕਦੇ ਵੀ ਕਿਸੇ ਸੋਵੀਅਤ ਵਿਰੋਧੀ ਸਾਜ਼ਿਸ਼ਕਾਰੀ ਸੰਗਠਨ ਦਾ ਮੈਂਬਰ ਨਹੀਂ ਰਿਹਾ।
ਮੈਂ ਇਸ ਤੱਥ ਲਈ ਦੋਸ਼ੀ ਠਹਿਰਾਉਂਦਾ ਹਾਂ ਕਿ ਮੇਰੇ ਕੋਲ ਇਹ ਜਾਂਚ ਕਰਨ ਦਾ ਸਮਾਂ ਨਹੀਂ ਸੀ ਕਿ ਚੌਥੀ ਸੈਨਾ ਦੇ ਕਮਾਂਡਰ, ਕੋਰੋਬਕੋਵ ਨੇ ਬ੍ਰੈਸਟ ਤੋਂ ਸੈਨਿਕਾਂ ਨੂੰ ਕੱਢਣ ਦੇ ਮੇਰੇ ਆਦੇਸ਼ ਨੂੰ ਪੂਰਾ ਕੀਤਾ ਸੀ। ਜੂਨ ਦੇ ਸ਼ੁਰੂ ਵਿੱਚ, ਮੈਂ ਬ੍ਰੇਸਟ ਤੋਂ ਕੈਂਪਾਂ ਵਿੱਚ ਯੂਨਿਟਾਂ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ। ਕੋਰੋਬਕੋਵ ਨੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ, ਜਿਸ ਦੇ ਨਤੀਜੇ ਵਜੋਂ ਸ਼ਹਿਰ ਛੱਡਣ 'ਤੇ ਦੁਸ਼ਮਣ ਦੁਆਰਾ ਤਿੰਨ ਡਿਵੀਜ਼ਨਾਂ ਨੂੰ ਹਰਾ ਦਿੱਤਾ ਗਿਆ।
ਬਚਾਓ ਪੱਖ ਕੋਰੋਬਕੋਵ. ਬ੍ਰੈਸਟ ਤੋਂ ਯੂਨਿਟਾਂ ਨੂੰ ਵਾਪਸ ਲੈਣ ਦਾ ਹੁਕਮ ਕਿਸੇ ਨੇ ਨਹੀਂ ਦਿੱਤਾ। ਮੈਂ ਨਿੱਜੀ ਤੌਰ 'ਤੇ ਅਜਿਹਾ ਆਦੇਸ਼ ਨਹੀਂ ਦੇਖਿਆ ਹੈ।
ਹਮਲੇ ਤੋਂ ਬਾਅਦ ਬ੍ਰੈਸਟ ਕਿਲ੍ਹਾ
ਬਚਾਓ ਪੱਖ ਪਾਵਲੋਵ. ਜੂਨ ਵਿੱਚ, ਮੇਰੇ ਆਦੇਸ਼ 'ਤੇ, 28ਵੀਂ ਰਾਈਫਲ ਕੋਰ ਦੇ ਕਮਾਂਡਰ, ਪੋਪੋਵ ਨੂੰ 15 ਜੂਨ ਤੱਕ ਬ੍ਰੈਸਟ ਤੋਂ ਕੈਂਪਾਂ ਵਿੱਚ ਸਾਰੀਆਂ ਫੌਜਾਂ ਨੂੰ ਕੱਢਣ ਦਾ ਕੰਮ ਸੌਂਪਿਆ ਗਿਆ ਸੀ।
ਬਚਾਓ ਪੱਖ ਕੋਰੋਬਕੋਵ. ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਇਸ ਦਾ ਮਤਲਬ ਹੈ ਕਿ ਪੋਪੋਵ ਨੂੰ ਕਮਾਂਡਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਅਪਰਾਧਿਕ ਤੌਰ 'ਤੇ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਉਹ ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਹਨ। ਕੀ ਡੀ. ਪਾਵਲੋਵ ਨੇ ਕਿਲ੍ਹੇ ਤੋਂ ਫੌਜਾਂ ਨੂੰ ਵਾਪਸ ਲੈਣ ਦਾ ਹੁਕਮ ਦਿੱਤਾ ਸੀ ਅਤੇ ਕਿਸ ਨੇ ਇਸਨੂੰ ਲਾਗੂ ਨਹੀਂ ਕੀਤਾ ਸੀ, ਇਹ ਅਣਜਾਣ ਹੈ। ਪਰ ਇੱਥੇ ਇੱਕ ਮਹੱਤਵਪੂਰਨ ਨੁਕਤਾ ਨੋਟ ਕੀਤਾ ਜਾ ਸਕਦਾ ਹੈ: ਜ਼ਿਲ੍ਹਾ ਕਮਾਂਡਰ ਨੂੰ ਪਤਾ ਸੀ ਕਿ ਫੌਜਾਂ ਨੂੰ ਕਿਲ੍ਹੇ ਤੋਂ ਵਾਪਸ ਲੈਣਾ ਚਾਹੀਦਾ ਹੈ. ਅਤੇ ਉਸਨੇ ਫੌਜਾਂ ਦੀ ਵਾਪਸੀ ਦੀ ਮਿਤੀ, 15 ਜੂਨ ਦਾ ਨਾਮ ਦਿੱਤਾ। ਮੈਨੂੰ ਤੁਹਾਨੂੰ ਯਾਦ ਦਿਵਾਉਣ ਦਿਓ ਕਿ 13 ਜੂਨ ਨੂੰ, ਜ਼ੈਪੋਵੋ ਨੂੰ ਸੈਨਿਕਾਂ ਦੀ ਲੜਾਈ ਦੀ ਤਿਆਰੀ ਵਧਾਉਣ ਲਈ ਇੱਕ ਨਿਰਦੇਸ਼ ਪ੍ਰਾਪਤ ਹੋਇਆ ਸੀ। ਵਾਸਤਵ ਵਿੱਚ, ਡੀ. ਪਾਵਲੋਵ ਨੇ ਪੁਸ਼ਟੀ ਕੀਤੀ ਕਿ ਜ਼ਿਲ੍ਹਾ ਸੈਨਿਕਾਂ ਨੂੰ ਖਿੰਡਾਉਣ ਦਾ ਆਦੇਸ਼ ਸੀ, ਜੋ ਕਿ ਲਾਗੂ ਨਹੀਂ ਕੀਤਾ ਗਿਆ ਸੀ। ਪਰ ਇਹ ਪੱਛਮੀ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਇਤਿਹਾਸ ਵਿੱਚ ਸਿਰਫ਼ ਇੱਕ ਛੋਟਾ ਜਿਹਾ ਘਟਨਾਕ੍ਰਮ ਹੈ।
ਸਾਬਕਾ ਜ਼ਿਲ੍ਹਾ ਕਮਾਂਡਰ ਦੇ ਕਹਿਣ ਦੇ ਉਲਟ ਇਸ ਜ਼ਿਲ੍ਹੇ ਵਿੱਚ ਤਕਰੀਬਨ ਸਾਰੀਆਂ ਫ਼ੌਜਾਂ ਬੈਰਕਾਂ ਵਿੱਚ ਸਨ। ਹੋ ਸਕਦਾ ਹੈ ਕਿ ਜ਼ਿਲ੍ਹੇ ਦੇ ਸਾਰੇ ਫੌਜੀ ਕਮਾਂਡਰਾਂ ਨੇ ਉਸ ਨਾਲ ਝੂਠ ਬੋਲਿਆ ਹੋਵੇ? ਕੀ ਇਹ ਸੰਭਵ ਹੈ? ਨਤੀਜੇ ਵਜੋਂ, ਪੱਛਮੀ ਜ਼ਿਲੇ ਦੀਆਂ ਫੌਜਾਂ ਲਈ ਦੁਸ਼ਮਣੀ ਦੀ ਸ਼ੁਰੂਆਤ ਪੂਰੀ ਤਰ੍ਹਾਂ ਹੈਰਾਨੀਜਨਕ ਸਾਬਤ ਹੋਈ. ਆਉ ਅਸੀਂ ਜੂਨ 1941 ਤੋਂ ਅਪ੍ਰੈਲ 1945 ਤੱਕ ਐਸ. ਗੁਰੋਵ (4ਵੀਂ ਫੌਜ ਦੀ 49ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ਼) ਦੀਆਂ ਯਾਦਾਂ ਵੱਲ ਮੁੜੀਏ, ਉਹ ਜਰਮਨ ਦੀ ਕੈਦ ਵਿੱਚ ਸੀ। ਇਹ ਉਸਦੀ ਡਿਵੀਜ਼ਨ ਸੀ ਜਿਸ ਨੂੰ ਬ੍ਰੈਸਟ ਫੋਰਟੀਫਾਈਡ ਖੇਤਰ ਵਿੱਚ ਬਚਾਅ ਕਰਨਾ ਪਿਆ ਸੀ:
ਡਿਵੀਜ਼ਨ ਨੇ ਇਸਦੇ ਲਈ ਬਹੁਤ ਹੀ ਪ੍ਰਤੀਕੂਲ ਹਾਲਤਾਂ ਵਿੱਚ ਲੜਾਈ ਵਿੱਚ ਪ੍ਰਵੇਸ਼ ਕੀਤਾ: ਅਚਾਨਕ, ਸੁੱਤੇ ਹੋਏ ਲੋਕਾਂ 'ਤੇ ਦੁਸ਼ਮਣ ਵੱਲੋਂ ਹਰ ਕਿਸਮ ਦੇ ਹਥਿਆਰਾਂ ਤੋਂ ਤੂਫਾਨ ਦੀ ਅੱਗ ਵਰ੍ਹਾਈ ਗਈ ਅਤੇ ਉਸੇ ਸਮੇਂ ਹਵਾਈ ਬੰਬਾਰੀ ਸ਼ੁਰੂ ਹੋ ਗਈ। ਯੂਆਰ 'ਤੇ ਕੰਮ ਕਰ ਰਹੀਆਂ ਬਟਾਲੀਅਨਾਂ ਨੂੰ ਮਸ਼ੀਨ ਗਨ ਅਤੇ ਮੋਰਟਾਰ ਨਾਲ ਤੰਬੂਆਂ ਵਿਚ ਬਿੰਦੂ-ਖਾਲੀ ਗੋਲੀ ਮਾਰ ਦਿੱਤੀ ਗਈ ਸੀ। ਤੋਪਖਾਨੇ ਦੇ ਗੋਦਾਮ, ਗੈਸੋਲੀਨ ਦੇ ਗੋਦਾਮ, ਸਾਜ਼ੋ-ਸਾਮਾਨ ਅਤੇ ਭੋਜਨ ਵਾਲੇ ਗੋਦਾਮ ਨੂੰ 10 ਮਿੰਟਾਂ ਦੇ ਅੰਦਰ ਜਹਾਜ਼ ਦੁਆਰਾ ਤਬਾਹ ਕਰ ਦਿੱਤਾ ਗਿਆ ਸੀ ...
ਜੇਕਰ ਡਿਵੀਜ਼ਨ ਨੂੰ ਘੱਟੋ-ਘੱਟ ਦਸ ਘੰਟੇ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਤਾਂ ਸਥਿਤੀ ਬਿਲਕੁਲ ਵੱਖਰੀ ਹੋਣੀ ਸੀ। 47
ਨਤੀਜੇ ਵਜੋਂ, ਡਿਵੀਜ਼ਨ ਨੂੰ ਆਪਣੇ ਸੈਕਟਰ ਵਿੱਚ ਘੁੰਮਣ ਅਤੇ ਲੜਾਈ ਕਰਨ ਦਾ ਸਮਾਂ ਨਾ ਮਿਲਣ ਦੇ ਨਾਲ, ਜਲਦੀ ਹੀ ਹਾਰ ਗਈ। ਐਸ. ਗੁਰੋਵ ਦੁਆਰਾ ਦਿੱਤਾ ਗਿਆ ਯੁੱਧ ਦੀ ਸ਼ੁਰੂਆਤ ਦਾ ਵਰਣਨ ਬ੍ਰੈਸਟ ਕਿਲੇ ਦੀ ਰੱਖਿਆ ਬਾਰੇ ਬਹੁਤ ਸਾਰੀਆਂ ਫਿਲਮਾਂ ਨੂੰ ਪੂਰੀ ਤਰ੍ਹਾਂ ਗੂੰਜਦਾ ਹੈ। ਬੈਰਕਾਂ ਦੀ ਗੋਲਾਬਾਰੀ, ਕੱਪੜੇ ਉਤਾਰੇ ਹੋਏ ਸਿਪਾਹੀ ਬਾਹਰ ਭੱਜਦੇ ਹਨ ਅਤੇ ਜਰਮਨਾਂ ਨੂੰ ਹਰ ਚੀਜ਼ ਨਾਲ ਨਮਸਕਾਰ ਕਰਦੇ ਹਨ ਜੋ ਹੱਥ ਆਇਆ - ਇਹ ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹੇ ਬਾਰੇ ਹੈ।
ਪੀ. ਲੈਪਿਨ (10ਵੀਂ ਫੌਜ ਦੇ ਸਾਬਕਾ ਚੀਫ਼ ਆਫ਼ ਸਟਾਫ਼) ਦੀਆਂ ਯਾਦਾਂ ਤੋਂ:
ਜ਼ੈਪੋਵੋ ਹੈੱਡਕੁਆਰਟਰ ਦੇ ਸਾਰੇ ਆਦੇਸ਼ਾਂ ਦਾ ਉਦੇਸ਼ ਅਧੀਨ ਕਰਮਚਾਰੀਆਂ ਦੇ ਮਨਾਂ ਵਿੱਚ ਇੱਕ ਸੰਤੁਸ਼ਟੀ ਵਾਲਾ ਮਾਹੌਲ ਪੈਦਾ ਕਰਨਾ ਸੀ। ਰਾਜ ਦੀ ਸਰਹੱਦੀ ਰੱਖਿਆ ਯੋਜਨਾ ਦੀ ਪ੍ਰਵਾਨਗੀ ਨਾਲ ਅਸੀਂ ਜੋ “ਬੈਗਪਾਈਪ” ਤਿਆਰ ਕੀਤੀ ਸੀ, ਇੱਕ ਪਾਸੇ, ਨਿਰਣਾਇਕ ਕਾਰਵਾਈਆਂ ਲਈ ਦੁਸ਼ਮਣ ਦੀ ਸਪੱਸ਼ਟ ਤਿਆਰੀ, ਜਿਸ ਬਾਰੇ ਸਾਨੂੰ ਖੁਫੀਆ ਏਜੰਸੀਆਂ ਦੁਆਰਾ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੀ, ਨੇ ਸਾਨੂੰ ਪੂਰੀ ਤਰ੍ਹਾਂ ਭਟਕਾਇਆ। ਅਤੇ ਸਾਨੂੰ ਉਭਰ ਰਹੀ ਸਥਿਤੀ ਨੂੰ ਗੰਭੀਰਤਾ ਨਾਲ ਮਹੱਤਵ ਨਾ ਦੇਣ ਲਈ ਸਥਾਪਿਤ ਕੀਤਾ। 48
22 ਜੁਲਾਈ ਨੂੰ ਮੁਕੱਦਮੇ ਵਿੱਚ, ਜ਼ੈਪੋਵੋ ਏ. ਗ੍ਰੀਗੋਰੀਏਵ ਦੇ ਸੰਚਾਰ ਦੇ ਮੁਖੀ ਨੇ ਜ਼ਿਲੇ ਦੀ ਪੂਰਵ-ਯੁੱਧ ਸਥਿਤੀ ਦਾ ਵਰਣਨ ਇਸ ਤਰ੍ਹਾਂ ਕੀਤਾ (27):
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਹੈੱਡਕੁਆਰਟਰ ਦੀ ਸਥਿਤੀ ਬਾਰੇ ਗਵਾਹੀ ਦਿੰਦੇ ਹੋਏ, ਤੁਸੀਂ ਕਹਿੰਦੇ ਹੋ:
“22 ਜੂਨ ਨੂੰ ਸ਼ੁਰੂ ਹੋਈ ਜੰਗ ਨੇ ਪੱਛਮੀ ਵਿਸ਼ੇਸ਼ ਮਿਲਟਰੀ ਡਿਸਟ੍ਰਿਕਟ ਨੂੰ ਹੈਰਾਨ ਕਰ ਦਿੱਤਾ। ਸ਼ਾਂਤਮਈ ਮਨੋਦਸ਼ਾ ਜੋ ਪੂਰੇ ਹੈੱਡਕੁਆਰਟਰ ਵਿੱਚ ਰਾਜ ਕਰਦਾ ਸੀ, ਨਿਸ਼ਚਤ ਤੌਰ 'ਤੇ ਸੈਨਿਕਾਂ ਨੂੰ ਸੰਚਾਰਿਤ ਕੀਤਾ ਗਿਆ ਸੀ। ਸਿਰਫ ਇਹ "ਖੁਸ਼ੀ" ਇਸ ਤੱਥ ਦੀ ਵਿਆਖਿਆ ਕਰ ਸਕਦੀ ਹੈ ਕਿ ਜਹਾਜ਼ ਨੂੰ ਇੱਕ ਜਰਮਨ ਛਾਪੇ ਦੁਆਰਾ ਜ਼ਮੀਨ 'ਤੇ ਫੜਿਆ ਗਿਆ ਸੀ. ਫੌਜੀ ਹੈੱਡਕੁਆਰਟਰ ਸਰਦੀਆਂ ਦੇ ਕੁਆਰਟਰਾਂ ਵਿੱਚ ਸਨ ਅਤੇ ਤਬਾਹ ਹੋ ਗਏ ਸਨ, ਅਤੇ ਅੰਤ ਵਿੱਚ, ਸੈਨਿਕਾਂ ਦੇ ਇੱਕ ਹਿੱਸੇ (ਬ੍ਰੈਸਟ ਗੈਰੀਸਨ) ਨੂੰ ਉਹਨਾਂ ਦੇ ਸਰਦੀਆਂ ਦੇ ਕੁਆਰਟਰਾਂ ਵਿੱਚ ਬੰਬ ਨਾਲ ਉਡਾ ਦਿੱਤਾ ਗਿਆ ਸੀ” (ਐਲਡੀ. 76, ਵਾਲੀਅਮ 4)।
ਕੀ ਇਹ ਬਿਆਨ ਸੱਚ ਹਨ?
ਬਚਾਓ ਪੱਖ. ਹਾਂ।
ਡੀ ਪਾਵਲੋਵ ਦੀਆਂ ਗਤੀਵਿਧੀਆਂ 'ਤੇ ਗੰਭੀਰ ਸਵਾਲ ਉਠਾਏ ਗਏ ਸਨ। ਅੱਜ ਤੱਕ, ਉਸਦੀ ਪੁੱਛਗਿੱਛ (21 ਜੂਨ, 1941 ਦੀ ਮਿਤੀ) ਦੇ ਇੱਕ ਪ੍ਰੋਟੋਕੋਲ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ। ਕਿਤਾਬ ਵਿੱਚ, ਮੈਂ ਦੋ ਪੁੱਛਗਿੱਛ ਪ੍ਰੋਟੋਕੋਲ ਪੋਸਟ ਕੀਤੇ ਹਨ, ਸਭ ਤੋਂ ਪਹਿਲਾਂ ਇੱਕ ਮਿਤੀ 7 ਜੁਲਾਈ (ਅੰਤਰ) (18) ਅਤੇ 22 ਜੁਲਾਈ, 1941 (27) ਦੀ ਯੂਐਸਐਸਆਰ ਦੀ ਸੁਪਰੀਮ ਕੋਰਟ ਦੇ ਮਿਲਟਰੀ ਕਾਲਜੀਅਮ ਦੇ ਬੰਦ ਅਦਾਲਤੀ ਸੈਸ਼ਨ ਦਾ ਪ੍ਰੋਟੋਕੋਲ। . ਮੈਂ ਇਸਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ. ਸਮੱਗਰੀ ਬਹੁਤ ਦਿਲਚਸਪ ਹੈ. ਕਈ ਕਮਾਂਡਰਾਂ ਦੀ ਝਗੜੇ ਨੂੰ ਹਾਸੋਹੀਣਾ ਮੰਨਿਆ ਜਾ ਸਕਦਾ ਹੈ, ਜੇ ਉਨ੍ਹਾਂ ਦੀਆਂ ਕਾਰਵਾਈਆਂ ਸਮੇਤ, ਵਾਪਰੀ ਵੱਡੀ ਤ੍ਰਾਸਦੀ ਲਈ ਨਹੀਂ।
PribOVO ਅਤੇ ZapOVO ਦੀ ਤੁਲਨਾ ਕਰਦੇ ਸਮੇਂ, ਫੌਜ ਦੀ ਤਿਆਰੀ ਵਿੱਚ ਮਹੱਤਵਪੂਰਨ ਅੰਤਰ ਹੈਰਾਨਕੁਨ ਹਨ। ਕੀ ਇਹ ਇੱਕ ਏਕੀਕ੍ਰਿਤ ਪ੍ਰਬੰਧਨ ਪ੍ਰਣਾਲੀ ਦੇ ਢਾਂਚੇ ਦੇ ਅੰਦਰ ਸੰਭਵ ਹੈ?
22 ਜੂਨ-8 ਜੁਲਾਈ, 1941 ਨੂੰ ਪੱਛਮੀ ਮੋਰਚੇ 'ਤੇ ਲੜਨਾ
ਅਸੀਂ ਕਹਿ ਸਕਦੇ ਹਾਂ ਕਿ ਆਮ ਤੌਰ 'ਤੇ ਜ਼ਿਲ੍ਹਾ ਕਮਾਂਡਰ ਦੇ ਕੰਮ ਵਿੱਚ ਇੱਕ "ਅਸਫਲਤਾ" ਹੈ. ਇਸ ਤੋਂ ਇਲਾਵਾ, ਅਸਫਲਤਾ ਮੁੱਖ ਹਮਲੇ ਦੀ ਦਿਸ਼ਾ ਵਿੱਚ ਆਈ ਹੈ, ਜਿਸਦਾ ਮਤਲਬ ਹੈ ਕਿ ਇਹ ਸੰਭਾਵੀ ਤੌਰ 'ਤੇ ਇੱਕ ਵੱਡਾ ਖ਼ਤਰਾ ਹੈ। ਇਸ ਅਸਫਲਤਾ ਨੇ ਗੁਆਂਢੀ ਮੋਰਚਿਆਂ ਨੂੰ ਮੁਸ਼ਕਲ ਸਥਿਤੀ ਵਿੱਚ ਪਾ ਦਿੱਤਾ।
ਕੀਵ ਵਿਸ਼ੇਸ਼ ਮਿਲਟਰੀ ਜ਼ਿਲ੍ਹਾ
KOVO ਨੂੰ ਲੜਾਈ ਦੀ ਤਿਆਰੀ ਲਈ ਸੈਨਿਕਾਂ ਨੂੰ ਲਿਆਉਣ ਲਈ ਨਿਰਦੇਸ਼ ਨੰਬਰ 1 ਵੀ ਪ੍ਰਾਪਤ ਹੋਇਆ। M. Purkaev (ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਸਾਬਕਾ ਚੀਫ਼ ਆਫ਼ ਸਟਾਫ਼) ਦੁਆਰਾ ਸਰਵੇਖਣ ਸਮੱਗਰੀ ਤੋਂ:
22 ਜੂਨ ਨੂੰ 1 ਘੰਟੇ ਤੋਂ 2 ਘੰਟੇ ਦੇ ਸਮੇਂ ਵਿੱਚ, ਜਿਲ੍ਹੇ ਦੇ ਸੈਨਿਕਾਂ ਦੇ ਕਮਾਂਡਰ ਨੂੰ ਜਨਰਲ ਸਟਾਫ ਤੋਂ ਇੱਕ ਆਦੇਸ਼ ਪ੍ਰਾਪਤ ਹੋਇਆ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਜਰਮਨਾਂ ਦੇ ਰਾਜ ਦੀ ਸਰਹੱਦ ਪਾਰ ਕਰਨ ਦੀ ਸਥਿਤੀ ਵਿੱਚ, ਫੌਜਾਂ ਨੂੰ ਪੂਰੀ ਤਰ੍ਹਾਂ ਲੜਾਕੂ ਤਿਆਰੀ 'ਤੇ ਰੱਖਿਆ ਜਾਵੇ। ਉਹਨਾਂ ਨੂੰ ਸਾਰੀਆਂ ਤਾਕਤਾਂ ਅਤੇ ਸਾਧਨਾਂ ਨਾਲ ਭਜਾਇਆ ਜਾਣਾ ਚਾਹੀਦਾ ਹੈ, ਅਤੇ ਅਗਲੇ ਹੁਕਮਾਂ ਤੱਕ ਸਰਹੱਦਾਂ ਨੂੰ ਪਾਰ ਨਹੀਂ ਕਰਨਾ ਚਾਹੀਦਾ ਹੈ...
ਰੱਖਿਆ ਯੋਜਨਾ ਦੇ ਅਨੁਸਾਰ, 22 ਜੂਨ, 1941 ਨੂੰ ਸਵੇਰੇ 4 ਤੋਂ 6 ਵਜੇ ਤੱਕ, ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਕਵਰਿੰਗ ਸੈਨਿਕਾਂ ਨੇ ਰਾਜ ਦੀ ਸਰਹੱਦ, ਰੱਖਿਆ ਲਾਈਨਾਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ।
ਸਰਹੱਦ 'ਤੇ ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ, 5, 4 ਫੌਜਾਂ (ਦਸਤਾਵੇਜ਼ ਵਿੱਚ ਨੰਬਰ ਪਾਰ ਕੀਤਾ ਗਿਆ ਹੈ ਅਤੇ ਉੱਪਰ 26 ਲਿਖਿਆ ਗਿਆ ਹੈ) ਅਤੇ 12 ਫੌਜਾਂ ਯੋਜਨਾ ਦੇ ਅਨੁਸਾਰ, ਆਪਣੀਆਂ ਰੱਖਿਆਤਮਕ ਲਾਈਨਾਂ ਨੂੰ ਛੱਡਣ ਅਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਈਆਂ। ਸਰਹੱਦ ਦੇ ਨੇੜੇ RAVA ਰੂਸੀ ਦਿਸ਼ਾ ਵਿੱਚ 6 ਵੀਂ ਫੌਜ ਦੇ ਕਵਰਿੰਗ ਟੁਕੜੀਆਂ ਆਉਣ ਵਾਲੀਆਂ ਲੜਾਈਆਂ ਵਿੱਚ ਦਾਖਲ ਹੋ ਗਈਆਂ। 49
ਕੋਵੋ ਦੀਆਂ ਫ਼ੌਜਾਂ 4 ਤੋਂ 6 ਵਜੇ ਤੱਕ ਦੇਰ ਨਾਲ ਸਰਹੱਦ ਵੱਲ ਵਧਣੀਆਂ ਸ਼ੁਰੂ ਹੋ ਗਈਆਂ। ਸਰਹੱਦੀ ਕਿਲਾਬੰਦੀ ਵੱਲ ਇਸ ਦੇਰ ਨਾਲ ਅੱਗੇ ਵਧਣ ਦੇ ਨਤੀਜੇ ਵਜੋਂ ਕਈ ਦਿਸ਼ਾਵਾਂ ਵਿੱਚ ਜਵਾਬੀ ਲੜਾਈ ਹੋਈ।
1. ਕੋਵੋ ਦੇ ਐੱਮ. ਕਿਰਪਾਨੋਸ ਕਮਾਂਡਰ 2. ਕੋਵੋ ਦੇ ਐੱਮ. ਪੁਰਕਾਏਵ ਚੀਫ਼ ਆਫ਼ ਸਟਾਫ਼ 3. ਪੀ. ਨੋਵਿਚਕੋਵ 62ਵੀਂ ਇਨਫ਼ੈਂਟਰੀ ਡਿਵੀਜ਼ਨ ਦੇ ਚੀਫ਼ ਆਫ਼ ਸਟਾਫ਼
ਕੀਵ ਜ਼ਿਲ੍ਹੇ ਦਾ ਹੈੱਡਕੁਆਰਟਰ 21 ਜੂਨ ਨੂੰ ਟਰਨੋਪਿਲ ਵਿੱਚ ਇੱਕ ਨਵੀਂ ਕਮਾਂਡ ਪੋਸਟ ਵਿੱਚ ਤਬਦੀਲ ਹੋ ਗਿਆ। M. Purkaev:
...ਮੈਂ ਜਲਦੀ ਨਾਲ TERNOPOL ਗਿਆ, ਜਿੱਥੇ ਮੈਂ 6/22/41 ਨੂੰ ਸਵੇਰੇ 3 ਵਜੇ ਪਹੁੰਚਿਆ।
ਮੇਰੇ ਆਉਣ ਨਾਲ, ਜ਼ਿਲ੍ਹਾ ਫੌਜਾਂ ਦੇ ਕਮਾਂਡਰ, ਜਨਰਲ ਕਿਰਪਾਨੋਸ, ਨੂੰ ਪਹਿਲਾਂ ਹੀ ਜਨਰਲ ਸਟਾਫ ਤੋਂ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਆਦੇਸ਼ ਮਿਲ ਗਿਆ ਸੀ, ਪਰ ਉਸਨੇ ਕਿਸੇ ਨੂੰ ਕੋਈ ਆਦੇਸ਼ ਨਹੀਂ ਦਿੱਤਾ ਸੀ।
ਜਰਮਨਾਂ ਦੁਆਰਾ ਸੰਭਾਵਿਤ ਹਮਲੇ ਦੇ ਸਬੰਧ ਵਿੱਚ ਜਨਰਲ ਸਟਾਫ ਦੇ ਆਦੇਸ਼ ਬਾਰੇ ਜਨਰਲ ਕਿਰਪਾਨੋਸ ਤੋਂ ਨਿਰਦੇਸ਼ ਪ੍ਰਾਪਤ ਕਰਨ ਤੋਂ ਬਾਅਦ, ਮੈਂ ਤੁਰੰਤ ਸਾਰੇ ਫੌਜੀ ਕਮਾਂਡਰਾਂ ਨੂੰ ਬੌਡੋਟ ਦੇ ਦਫਤਰ ਵਿੱਚ ਨਿੱਜੀ ਤੌਰ 'ਤੇ ਬੁਲਾਇਆ। ਅਤੇ 3 ਤੋਂ 4 ਘੰਟਿਆਂ ਦੇ ਸਮੇਂ ਵਿੱਚ, ਉਸਨੇ ਨਿੱਜੀ ਤੌਰ 'ਤੇ ਸਾਰਿਆਂ ਨੂੰ ਫੌਜਾਂ ਨੂੰ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਉਣ ਅਤੇ ਯੋਜਨਾ ਅਨੁਸਾਰ ਬਚਾਅ ਕਰਨ ਦਾ ਆਦੇਸ਼ ਦਿੱਤਾ। ਜਦੋਂ ਜਰਮਨ ਰਾਜ ਦੀ ਸਰਹੱਦ ਪਾਰ ਕਰਦੇ ਹਨ, ਤਾਂ ਸਾਰੀਆਂ ਸ਼ਕਤੀਆਂ ਅਤੇ ਸਾਧਨਾਂ ਨਾਲ ਪ੍ਰਤੀਬਿੰਬਤ ਕਰਦੇ ਹਨ, ਖੁਦ ਸਰਹੱਦ ਪਾਰ ਨਾ ਕਰੋ। ਅਗਲੇ ਨੋਟਿਸ ਤੱਕ ਸਾਡੇ ਜਹਾਜ਼ ਸਰਹੱਦ 'ਤੇ ਨਹੀਂ ਉੱਡਣਗੇ। 50
ਡਿਸਟ੍ਰਿਕਟ ਕਮਾਂਡਰ, ਐਮ. ਕਿਰਪਾਨੋਸ, ਨੇ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਤੋਂ ਨਿਰਦੇਸ਼ ਪ੍ਰਾਪਤ ਕਰਨ ਤੋਂ ਬਾਅਦ, 22 ਜੂਨ ਨੂੰ 3 ਵਜੇ ਤੱਕ ਐਮ. ਪੁਰਕਾਏਵ ਦੇ ਆਉਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕਿਉਂ? ਹੈੱਡਕੁਆਰਟਰ 'ਤੇ ਪਹੁੰਚਣ 'ਤੇ, ਬਾਅਦ ਵਾਲੇ ਨੇ ਫੌਜ ਦੇ ਕਮਾਂਡਰਾਂ ਨੂੰ ਬੁਲਾਇਆ ਅਤੇ ਫੌਜਾਂ ਨੂੰ ਲੜਾਈ ਦੀ ਤਿਆਰੀ ਵਿਚ ਲਿਆਉਣ ਲਈ ਆਦੇਸ਼ ਜਾਰੀ ਕਰਨਾ ਸ਼ੁਰੂ ਕਰ ਦਿੱਤਾ। ਫੌਜੀ ਕਮਾਂਡਰ, ਬਦਲੇ ਵਿਚ, ਤਿਆਰੀਆਂ ਨਾਲ ਲੜਨ ਲਈ ਉਨ੍ਹਾਂ ਨੂੰ ਸੌਂਪੀਆਂ ਗਈਆਂ ਇਕਾਈਆਂ ਲੈ ਕੇ ਆਏ। ਨਤੀਜੇ ਵਜੋਂ, ਯੂਨਿਟਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਦੀ ਪ੍ਰਕਿਰਿਆ ਵਿੱਚ ਬਹੁਤ ਦੇਰੀ ਹੋ ਗਈ ਸੀ, ਅਤੇ ਕੁਝ ਡਿਵੀਜ਼ਨਾਂ ਕੋਲ ਆਪਣੀ ਸਥਿਤੀ ਲੈਣ ਦਾ ਸਮਾਂ ਨਹੀਂ ਸੀ।
ਜੀ. ਸ਼ੇਰਸਤਯੁਕ (45ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਕਮਾਂਡਰ):
ਜਿਵੇਂ ਕਿ ਮੈਂ ਉੱਪਰ ਦੱਸਿਆ ਹੈ, sk ਦੇ ਕਮਾਂਡਰ ਦਾ ਆਦੇਸ਼. SD ਦੇ ਹਿੱਸੇ ਲਿਆਉਣ ਬਾਰੇ। ਲੜਾਈ ਦੀ ਤਿਆਰੀ ਵਿੱਚ ਅਤੇ ਉਹਨਾਂ ਨੂੰ ਉਹਨਾਂ ਦੇ ਗੜ੍ਹਾਂ ਵਿੱਚ ਛੱਡਣ ਲਈ, ਮੈਂ 22 ਜੂਨ, 1941 ਨੂੰ ਰਾਤ ਨੌਂ ਵਜੇ ਡਿਵੀਜ਼ਨ ਦੇ ਚੀਫ਼ ਆਫ਼ ਸਟਾਫ਼ ਕਰਨਲ ਚੁਮਾਕੋਵ ਦੁਆਰਾ ਲਿਊਬੋਮਲ ਸ਼ਹਿਰ ਵਿੱਚ ਟੈਲੀਫ਼ੋਨ ਰਾਹੀਂ ਪ੍ਰਾਪਤ ਕੀਤਾ। 51
45ਵੀਂ ਇਨਫੈਂਟਰੀ ਡਿਵੀਜ਼ਨ ਨੂੰ 22 ਜੂਨ ਨੂੰ ਨੌਂ ਵਜੇ ਲੜਾਈ ਦੀ ਤਿਆਰੀ ਵਿੱਚ ਲਿਆਂਦਾ ਗਿਆ ਸੀ, ਜਦੋਂ ਸਰਹੱਦ 'ਤੇ ਲੜਾਈ ਜ਼ੋਰਾਂ 'ਤੇ ਸੀ! ਕੁਝ KOVO ਯੂਨਿਟਾਂ ਨੂੰ 23 ਜੂਨ ਨੂੰ ਵੀ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ।
ਪੀ. ਨੋਵਿਚਕੋਵ (5ਵੀਂ ਫੌਜ ਦੀ 62ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ):
ਜਿਵੇਂ ਕਿ ਪਹਿਲਾਂ ਹੀ ਸੰਕੇਤ ਕੀਤਾ ਗਿਆ ਹੈ, ਡਿਵੀਜ਼ਨ ਦੇ ਹਿੱਸੇ ਇਕਾਗਰਤਾ ਵਾਲੇ ਖੇਤਰਾਂ ਵਿੱਚ ਸਥਿਤ ਸਨ.
3.00 ਵਜੇ, ਸ਼ਟਰ 15 ਦੇ ਆਦੇਸ਼ ਦੁਆਰਾ, ਹੈੱਡਕੁਆਰਟਰ ਨੂੰ ਸੁਚੇਤ ਕੀਤਾ ਗਿਆ ਸੀ, ਆਰਡਰ ਨੇ ਪੈਕੇਜ ਅਤੇ ਨਕਸ਼ਿਆਂ ਨੂੰ ਖੋਲ੍ਹਣ ਬਾਰੇ ਇੱਕ ਪੱਤਰ ਦਾ ਸੰਕੇਤ ਦਿੱਤਾ, ਜਿੱਥੇ ਪਹਿਲਾਂ ਕੀਤੇ ਗਏ ਖੋਜ ਦੇ ਸਬੰਧ ਵਿੱਚ ਇਸ ਵਿੱਚ ਕੋਈ ਅੰਤਰ ਨਹੀਂ ਸਨ;
3.30 22.6 'ਤੇ ਸਾਨੂੰ ਡਿਵੀਜ਼ਨ ਦੀ ਪੱਟੀ ਦੇ ਦੋ ਬਿੰਦੂਆਂ 'ਤੇ ਐਵੇਨਿਊ ਨੂੰ ਪਾਰ ਕਰਨ ਬਾਰੇ ਸਰਹੱਦੀ ਸੈਨਿਕਾਂ ਤੋਂ ਪਹਿਲਾ ਡੇਟਾ ਪ੍ਰਾਪਤ ਹੋਇਆ।
4.00 ਵਜੇ, ਸਰਹੱਦੀ ਸੈਨਿਕਾਂ ਅਤੇ ਸ਼ਟਰ 15 ਤੋਂ ਪੂਰੀ ਸਰਹੱਦ ਦੇ ਨਾਲ ਐਵੇਨਿਊ ਨੂੰ ਪਾਰ ਕਰਨ ਬਾਰੇ ਡਾਟਾ ਪ੍ਰਾਪਤ ਕੀਤਾ ਗਿਆ ਸੀ।
ਇਸ ਸਮੇਂ, ਸਰਹੱਦੀ ਚੌਕੀਆਂ ਨੇ ਭਿਆਨਕ ਲੜਾਈਆਂ ਲੜੀਆਂ ਅਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਕਬਜ਼ੇ ਵਾਲੇ ਬੰਕਰਾਂ ਦਾ ਵਿਰੋਧ ਕੀਤਾ।
5.00-6.00 'ਤੇ ਰੱਖਿਆ ਲਾਈਨ 'ਤੇ ਕਬਜ਼ਾ ਕਰਨ ਲਈ 1st ਏਕੇਲਨ ਦੀਆਂ ਰੈਜੀਮੈਂਟਾਂ ਨੇ ਰਾਜ ਦੀ ਸਰਹੱਦ ਵੱਲ ਵਧਿਆ ਅਤੇ 10.00-11.00 ਤੱਕ ਆਪਣੇ ਸੈਕਟਰਾਂ 'ਤੇ ਕਬਜ਼ਾ ਕਰ ਲਿਆ ਅਤੇ, ਸਰਹੱਦੀ ਚੌਕੀਆਂ ਦੇ ਨਾਲ, ਇਸ ਦਿਨ PR-ku ਅਸਮਰੱਥ ਸੀ; ਨਦੀ ਨੂੰ ਪਾਰ ਕਰਨ ਲਈ. ਜ਼ੈਪ. ਬੱਗ। ਪੂਰੇ ਮੋਰਚੇ 'ਤੇ.
ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਲੜਾਈ 4.00 ਵਜੇ ਸ਼ੁਰੂ ਹੋਈ ਸੀ... ਹਾਲਾਂਕਿ, ਕੁਝ ਕਾਰਨਾਂ ਕਰਕੇ, 10-12.00 ਤੱਕ ਸਾਨੂੰ ਫੀਲਡ ਸੈਨਿਕਾਂ ਅਤੇ ਐਂਟੀ-ਏਅਰਕ੍ਰਾਫਟ ਹਥਿਆਰਾਂ ਨੂੰ ਹਵਾਈ ਜਹਾਜ਼ ਨੂੰ ਨਾ ਖੋਲ੍ਹਣ ਲਈ ਫਾਇਰ ਸ਼ਟਰ ਤੋਂ ਆਦੇਸ਼ ਪ੍ਰਾਪਤ ਹੋਏ ਅਤੇ ਚੇਤਾਵਨੀ ਦਿੱਤੀ ਗਈ ਕਿ ਇਹ ਇੱਕ ਸੀ. ਉਕਸਾਉਣਾ।
ਇਹ ਸਪੱਸ਼ਟ ਤੌਰ 'ਤੇ ਕਿਹਾ ਜਾਣਾ ਚਾਹੀਦਾ ਹੈ ਕਿ 120 ਐਮਐਮ ਮੋਰਟਾਰ ਲਈ ਖਾਣਾਂ ਨੂੰ ਛੱਡ ਕੇ ਗੋਲਾ ਬਾਰੂਦ ਦੀ ਕੋਈ ਕਮੀ ਨਹੀਂ ਸੀ. 52
62ਵੀਂ ਰਾਈਫਲ ਡਿਵੀਜ਼ਨ ਨੇ ਸਵੇਰੇ 10-11 ਵਜੇ (ਅਲਾਰਮ ਵੱਜਣ ਤੋਂ 7-8 ਘੰਟੇ ਬਾਅਦ) ਰੱਖਿਆ ਖੇਤਰਾਂ 'ਤੇ ਕਬਜ਼ਾ ਕਰ ਲਿਆ। ਜਦੋਂ ਕਿ ਉਹਨਾਂ ਨੂੰ ਹਮਲੇ ਤੋਂ ਪਹਿਲਾਂ ਰਾਤ ਦੇ ਦੌਰਾਨ ਅਜਿਹਾ ਕਰਨਾ ਚਾਹੀਦਾ ਸੀ (ਡਾਇਰੈਕਟਿਵ #1)। ਨਿਯਮਾਂ ਅਨੁਸਾਰ ਸਰਹੱਦੀ ਇਕਾਈਆਂ ਨੂੰ ਅਹੁਦਿਆਂ ’ਤੇ ਬਿਰਾਜਮਾਨ ਹੋਣ ਲਈ 2-3 ਘੰਟੇ ਦਿੱਤੇ ਗਏ ਸਨ। ਕੋਵੋ ਹੈੱਡਕੁਆਰਟਰ ਅਤੇ ਫੌਜਾਂ ਦੀਆਂ ਸਾਰੀਆਂ ਕਾਰਵਾਈਆਂ ਵਿੱਚ ਕੁਝ ਕਿਸਮ ਦੀ ਸੁਸਤੀ ਹੈ।
ਸਿਰਫ਼ 72ਵੇਂ ਮਾਊਂਟੇਨ ਰਾਈਫ਼ਲ ਡਿਵੀਜ਼ਨ ਦੇ ਸਾਬਕਾ ਕਮਾਂਡਰ ਪੀ. ਅਬਰਾਮਿਦਜ਼ੇ ਨੇ ਹੀ ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ ਫ਼ੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਬਾਰੇ ਕਿਹਾ:
20 ਜੂਨ, 1941 ਨੂੰ, ਮੈਨੂੰ ਜਨਰਲ ਸਟਾਫ ਤੋਂ ਹੇਠ ਲਿਖਿਆਂ ਐਨਕ੍ਰਿਪਟਡ ਸੁਨੇਹਾ ਮਿਲਿਆ: "ਸਰਹੱਦ 'ਤੇ ਸਥਿਤ ਤੁਹਾਡੇ ਗਠਨ ਦੀਆਂ ਸਾਰੀਆਂ ਇਕਾਈਆਂ ਅਤੇ ਇਕਾਈਆਂ ਨੂੰ ਕਈ ਕਿਲੋਮੀਟਰ ਪਿੱਛੇ ਹਟ ਜਾਣਾ ਚਾਹੀਦਾ ਹੈ, ਯਾਨੀ ਕਿ ਤਿਆਰ ਸਥਿਤੀਆਂ ਦੀ ਲਾਈਨ 'ਤੇ. ਜਰਮਨ ਯੂਨਿਟਾਂ ਦੁਆਰਾ ਕਿਸੇ ਵੀ ਭੜਕਾਹਟ ਦਾ ਜਵਾਬ ਨਾ ਦਿਓ ਜਦੋਂ ਤੱਕ ਉਹ ਰਾਜ ਦੀ ਸਰਹੱਦ ਦੀ ਉਲੰਘਣਾ ਨਹੀਂ ਕਰਦੇ. ਡਿਵੀਜ਼ਨ ਦੀਆਂ ਸਾਰੀਆਂ ਇਕਾਈਆਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਜਾਣਾ ਚਾਹੀਦਾ ਹੈ. 21 ਜੂਨ, 1941 ਨੂੰ 24 ਘੰਟਿਆਂ ਤੱਕ ਫਾਂਸੀ ਦਿੱਤੀ ਜਾਵੇਗੀ। 53
"21 ਜੂਨ ਨੂੰ 24 ਘੰਟੇ ਤੱਕ" ਯੂਨਿਟਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਬਾਰੇ ਰਿਪੋਰਟ! ਸੈਨਿਕਾਂ ਦੀ ਤਿਆਰੀ ਦਾ ਸਮਾਂ ਬਿਲਕੁਲ ਦਰਸਾਇਆ ਗਿਆ ਹੈ।
ਆਮ ਤੌਰ 'ਤੇ, ਕੋਵੋ ਸੈਨਿਕਾਂ ਨੂੰ ਘੱਟੋ-ਘੱਟ ਲੜਾਈ ਦੀ ਤਿਆਰੀ ਵਿੱਚ ਲਿਆਂਦਾ ਗਿਆ ਸੀ, ਹਾਲਾਂਕਿ ਇਹ ਬਹੁਤ ਹੌਲੀ ਹੌਲੀ ਹੋਇਆ ਅਤੇ ਸਾਰੀਆਂ ਇਕਾਈਆਂ ਵਿੱਚ ਨਹੀਂ। ਕੁਝ ਡਿਵੀਜ਼ਨਾਂ ਕੋਲ ਕਵਰ ਯੋਜਨਾਵਾਂ ਦੇ ਅਨੁਸਾਰ ਆਪਣੇ ਸੈਕਟਰਾਂ ਤੱਕ ਪਹੁੰਚਣ ਦਾ ਸਮਾਂ ਨਹੀਂ ਸੀ, ਜਿਸ ਨਾਲ ਉਨ੍ਹਾਂ ਦੀ ਲੜਾਈ ਸਮਰੱਥਾ ਘਟ ਗਈ।
ਫੌਜਾਂ ਦੀ ਸਥਿਤੀ ਦਾ ਵਧੇਰੇ ਵਿਸਥਾਰ ਨਾਲ ਅਧਿਐਨ ਕਰਨਾ ਜ਼ਰੂਰੀ ਹੈ।
ਓਡੇਸਾ ਮਿਲਟਰੀ ਜ਼ਿਲ੍ਹਾ
21 ਜੂਨ, 1941 ਦੀ ਸ਼ਾਮ ਨੂੰ ਓਡੇਸਾ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਨੇ ਜ਼ਿਲ੍ਹੇ ਦੀਆਂ ਫੌਜਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਦਾ ਹੁਕਮ ਦਿੱਤਾ। ਸਰਹੱਦੀ ਗਾਰਡਾਂ ਨਾਲ ਸੰਪਰਕ ਸਥਾਪਤ ਕਰਨ ਅਤੇ ਸਰਹੱਦੀ ਕਿਲਾਬੰਦੀਆਂ 'ਤੇ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇੱਕ ਰਾਏ ਹੈ ਕਿ ਸਟਾਫ਼ ਦੇ ਮੁਖੀ ਐਮ. ਜ਼ਖਾਰੋਵ ਨੇ ਜ਼ਿਲ੍ਹਾ ਕਮਾਂਡਰ ਵਾਈ. ਚੇਰੇਵਿਚੇਨਕੋ ਨੂੰ ਅਜਿਹਾ ਆਦੇਸ਼ ਦੇਣ ਲਈ ਯਕੀਨ ਦਿਵਾਇਆ. ਹਾਲਾਂਕਿ, ਵਾਈ. ਚੇਰੇਵਿਚੇਂਕੋ ਆਪਣੀਆਂ ਯਾਦਾਂ ਵਿੱਚ ਪੀਪਲਜ਼ ਕਮਿਸਰ ਐਸ. ਟਿਮੋਸ਼ੇਂਕੋ ਨਾਲ ਇੱਕ ਗੱਲਬਾਤ ਵੱਲ ਇਸ਼ਾਰਾ ਕਰਦਾ ਹੈ, ਜਿਸ ਤੋਂ ਬਾਅਦ ਫੌਜਾਂ ਨੂੰ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਉਣ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਜ਼ਿਲ੍ਹਾ ਕਮਾਂਡਰ ਨੇ ਸਟਾਫ਼ ਦੇ ਜ਼ਿਲ੍ਹਾ ਮੁਖੀ ਐਮ. ਜ਼ਖਾਰੋਵ ਦੀ ਪਹਿਲਕਦਮੀ ਅਤੇ ਕੁਸ਼ਲਤਾ ਨੂੰ ਨੋਟ ਕੀਤਾ:
ਸਥਿਤੀ ਦੀ ਸੰਖੇਪ ਵਿਆਖਿਆ ਕਰਨ ਤੋਂ ਬਾਅਦ ਅਤੇ ਪੀਪਲਜ਼ ਕਮਿਸਰ ਨਾਲ ਗੱਲਬਾਤ ਦੀ ਸਮੱਗਰੀ ਦੱਸਦਿਆਂ, ਮੈਂ ਜ਼ਖਾਰੋਵ ਨੂੰ ਹੁਕਮ ਦਿੱਤਾ ਕਿ ਉਹ ਸਾਰੀਆਂ ਸਰਹੱਦੀ ਫੌਜਾਂ ਨੂੰ ਅਲਰਟ 'ਤੇ ਖੜ੍ਹਾ ਕਰੇ, ਅਤੇ ਜ਼ਿਲ੍ਹਾ ਫੌਜਾਂ ਨੂੰ ਯੋਜਨਾ ਦੇ ਅਨੁਸਾਰ, ਰੱਖਿਆਤਮਕ ਲਾਈਨਾਂ ਅਪਣਾਉਣ, ਅਤੇ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਤਿਆਰ ਰਹਿਣ। ਅੱਗ. ਐਮ.ਵੀ. ਜ਼ਖਾਰੋਵ ਨੇ ਬੇਮਿਸਾਲ ਕੁਸ਼ਲਤਾ ਅਤੇ ਪਹਿਲਕਦਮੀ ਦਿਖਾਈ...
ਕਵਰਿੰਗ ਯੂਨਿਟਾਂ ਨੂੰ ਆਪਣੇ ਖੇਤਰਾਂ 'ਤੇ ਕਬਜ਼ਾ ਕਰਨ ਅਤੇ ਸਰਹੱਦੀ ਟੁਕੜੀਆਂ ਨਾਲ ਸੰਪਰਕ ਸਥਾਪਤ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਸਭ ਨੇ ਓਡੇਸਾ ਮਿਲਟਰੀ ਡਿਸਟ੍ਰਿਕਟ ਦੀਆਂ ਇਕਾਈਆਂ ਦੇ ਸੰਗਠਿਤ ਵਿਵਹਾਰ ਨੂੰ ਯਕੀਨੀ ਬਣਾਇਆ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਵਿੱਚ. 54
1. ਵਾਈ. ਚੇਰੇਵਿਚੇਨਕੋ, ਓਡੀਵੀਓ 2 ਦਾ ਕਮਾਂਡਰ. ਐਮ. ਜ਼ਖਾਰੋਵ, ਓਡੀਵੀਓ 3 ਦਾ ਚੀਫ਼ ਆਫ਼ ਸਟਾਫ਼ ਰੈਜੀਮੈਂਟ
OdVO ਦੇ ਕਮਾਂਡਰ Y. Cherevichenko ਅਤੇ ZapOVO ਦੇ ਕਮਾਂਡਰ D. Pavlov ਦੋਵਾਂ ਨੇ 21 ਜੂਨ ਦੀ ਸ਼ਾਮ ਨੂੰ ਰੱਖਿਆ ਦੇ ਪੀਪਲਜ਼ ਕਮਿਸਰ S. Timoshenko ਨਾਲ ਗੱਲ ਕੀਤੀ। ਸਿਰਫ ਪਹਿਲੇ ਨੇ, ਗੱਲਬਾਤ ਤੋਂ ਬਾਅਦ, ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਹੁਕਮ ਦਿੱਤਾ (ਗੱਲਬਾਤ ਕਿਸ ਬਾਰੇ ਸੀ?), ਅਤੇ ਦੂਜੇ ਨੂੰ ਕਿਹਾ ਗਿਆ ਸੀ "22 ਜੂਨ ਦੀ ਸਵੇਰ ਨੂੰ ਫੌਜ ਦੇ ਹੈੱਡਕੁਆਰਟਰ ਨੂੰ ਇਕੱਠੇ ਕਰਨ ਲਈ, ਸਿਰਫ ਸਥਿਤੀ ਵਿੱਚ।" ਇਹ ਇਸ ਤੱਥ ਦੇ ਬਾਵਜੂਦ ਕਿ ਸੈਨਿਕਾਂ ਨੂੰ ਪਹਿਲਾਂ ਹੀ ਨਿਰਦੇਸ਼ ਨੰਬਰ 1 ਪ੍ਰਾਪਤ ਹੋ ਚੁੱਕਾ ਹੈ। ਉਨ੍ਹਾਂ ਵਿੱਚੋਂ ਕਿਹੜਾ "ਕਾਫ਼ੀ ਨਹੀਂ ਕਹਿ ਰਿਹਾ" ਹੈ?
Y. Cherevichenko ਦਾ ਜ਼ਿਕਰ ਹੈ ਕਿ M. Zakharov, ਜੰਗ ਤੋਂ ਕੁਝ ਦਿਨ ਪਹਿਲਾਂ, ਨੇ ਜ਼ੋਰ ਦੇ ਕੇ ਕਿਹਾ ਸੀ ਕਿ ਹਵਾਈ ਸੈਨਾ ਨੂੰ ਅਬਾਦੀ ਵਾਲੇ ਖੇਤਰਾਂ ਤੋਂ ਅਲਰਟ 'ਤੇ ਵਾਪਸ ਲੈ ਲਿਆ ਜਾਵੇ ਅਤੇ ਫੀਲਡ ਏਅਰਫੀਲਡਾਂ ਵਿੱਚ ਖਿੰਡਾਇਆ ਜਾਵੇ:
ਮੇਰੇ ਹੁਕਮ ਤੋਂ ਪਹਿਲਾਂ ਹੀ, ਬਲੈਕ ਸਾਗਰ ਨੇਵੀ ਦੀ ਕਮਾਂਡ ਤੋਂ ਆਉਣ ਵਾਲੇ ਖ਼ਤਰੇ ਬਾਰੇ ਜਾਣ ਕੇ, ਉਸਨੇ ਜ਼ਿਲ੍ਹਾ ਹਵਾਈ ਸੈਨਾ ਦੇ ਕਮਾਂਡਰ, ਮੇਜਰ ਜਨਰਲ ਐਫ. ਜੀ. ਮਿਸ਼ੀਗਿਨ ਨੂੰ ਲੜਾਈ ਦੀ ਤਿਆਰੀ ਵਧਾਉਣ ਦੇ ਆਦੇਸ਼ ਜਾਰੀ ਕਰਨ ਦੇ ਨਾਲ, ਕੋਰ ਕਮਾਂਡਰਾਂ ਨੂੰ ਫੌਜਾਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ। ਅਲਰਟ 'ਤੇ ਆਬਾਦੀ ਵਾਲੇ ਖੇਤਰਾਂ ਤੋਂ. 55
ਓਡਵੀਓ ਏਅਰ ਫੋਰਸ ਦਾ ਕਮਾਂਡਰ ਐਫ ਮਿਚੁਗਿਨ ਸੀ। ਇਸ ਲਈ, OdVO ਚੀਫ਼ ਆਫ਼ ਸਟਾਫ਼, ਜਨਰਲ ਐਮ. ਜ਼ਖਾਰੋਵ ਦੇ ਜ਼ੋਰ 'ਤੇ, OdVO ਹਵਾਬਾਜ਼ੀ ਨੂੰ ਫੀਲਡ ਏਅਰਫੀਲਡਾਂ ਵਿੱਚ ਖਿੰਡਾਇਆ ਗਿਆ ਸੀ। ਐੱਫ. ਮਿਚੁਗਿਨ ਨੇ ਇਸ 'ਤੇ ਇਤਰਾਜ਼ ਕੀਤਾ, ਪਰ ਲਿਖਤੀ ਹੁਕਮ ਮਿਲਣ ਤੋਂ ਬਾਅਦ ਉਸ ਨੂੰ ਮੰਨਣ ਲਈ ਮਜਬੂਰ ਕੀਤਾ ਗਿਆ। ਯੁੱਧ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ, ਜਹਾਜ਼ਾਂ ਨੂੰ ਫੀਲਡ ਏਅਰਫੀਲਡਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਛੁਪਿਆ ਹੋਇਆ ਸੀ।
ਭਵਿੱਖ ਦੇ ਏਅਰ ਮਾਰਸ਼ਲ ਏ. ਪੋਕਰਿਸ਼ਕਿਨ, ਜਿਸ ਨੇ ਯੁੱਧ ਤੋਂ ਪਹਿਲਾਂ ਓਡਵੋ ਏਅਰ ਫੋਰਸ ਵਿੱਚ ਸੇਵਾ ਨਿਭਾਈ ਸੀ, ਯਾਦ ਕਰਦੇ ਹਨ ਕਿ ਯੁੱਧ ਤੋਂ ਕਈ ਦਿਨ ਪਹਿਲਾਂ ਉਹ ਬਦਲਵੇਂ ਹਵਾਈ ਖੇਤਰਾਂ ਵਿੱਚ ਜਹਾਜ਼ਾਂ ਨੂੰ ਲੈ ਜਾ ਰਹੇ ਸਨ। ਜਦੋਂ 22 ਜੂਨ ਦੀ ਸਵੇਰ ਨੂੰ, ਜਰਮਨ ਹਵਾਬਾਜ਼ੀ ਨੇ ਉਸਦੀ ਰੈਜੀਮੈਂਟ ਦੇ ਸਥਾਈ ਏਅਰਫੀਲਡ 'ਤੇ ਬੰਬਾਰੀ ਕੀਤੀ, ਤਾਂ ਏਅਰਫੀਲਡ 'ਤੇ ਸਥਿਤ ਇਕਲੌਤਾ ਜਹਾਜ਼ ਤਬਾਹ ਹੋ ਗਿਆ, ਜਿਸ ਨੂੰ ਟੁੱਟਣ ਕਾਰਨ ਇਕ ਦਿਨ ਪਹਿਲਾਂ ਬਦਲਵੇਂ ਏਅਰਫੀਲਡ 'ਤੇ ਉੱਡਣ ਦਾ ਸਮਾਂ ਨਹੀਂ ਮਿਲਿਆ।
ਨਤੀਜੇ ਵਜੋਂ, ਜਰਮਨ ਹਮਲੇ ਦੇ ਸਮੇਂ, OdVO ਏਅਰ ਫੋਰਸ ਦਾ ਜ਼ਿਆਦਾਤਰ ਹਵਾਬਾਜ਼ੀ ਫੀਲਡ ਏਅਰਫੀਲਡਾਂ 'ਤੇ ਸੀ, ਦੁਸ਼ਮਣ ਦੀ ਪਹਿਲੀ ਹੜਤਾਲ ਤੋਂ ਬਚ ਕੇ ਅਤੇ ਇਸਦੇ ਸਾਜ਼-ਸਾਮਾਨ ਨੂੰ ਸੁਰੱਖਿਅਤ ਰੱਖਿਆ। ਇਸ ਤੋਂ ਬਾਅਦ, ਓਡਵੀਓ ਏਅਰ ਫੋਰਸ ਬੇਸ 'ਤੇ ਦੱਖਣੀ ਫਰੰਟ ਏਅਰ ਫੋਰਸ ਦਾ ਗਠਨ ਕੀਤਾ ਗਿਆ ਸੀ।
ਐੱਫ. ਮਿਚੁਗਿਨ ਫਰੰਟ-ਲਾਈਨ ਮਿਲਟਰੀ ਡਿਸਟ੍ਰਿਕਟ ਦੇ ਏਅਰ ਫੋਰਸ ਦੇ ਕੁਝ ਕਮਾਂਡਰਾਂ ਵਿੱਚੋਂ ਇੱਕ ਸੀ ਜਿਸਨੂੰ ਜੰਗ ਦੀ ਸ਼ੁਰੂਆਤ ਵਿੱਚ ਹਵਾਬਾਜ਼ੀ ਦੇ ਨੁਕਸਾਨ ਲਈ ਗੋਲੀ ਨਹੀਂ ਮਾਰੀ ਗਈ ਸੀ!
ਓਡੇਸਾ ਮਿਲਟਰੀ ਡਿਸਟ੍ਰਿਕਟ ਦੇ ਸੈਨਿਕਾਂ ਨੇ ਲੜਾਈ ਦੀ ਤਿਆਰੀ ਵਿੱਚ ਯੁੱਧ ਦੀ ਸ਼ੁਰੂਆਤ ਕੀਤੀ. ਇਸ ਨੇ ਉਨ੍ਹਾਂ ਨੂੰ ਹਾਰ ਤੋਂ ਬਚਣ ਅਤੇ ਇੱਕ ਸੰਗਠਿਤ ਢੰਗ ਨਾਲ ਲੜਾਈ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ।
 
5. "ਇੱਕ ਇਤਫ਼ਾਕ ਜਾਂ ਇਹ ਦੁਸ਼ਮਣਾਂ ਦਾ ਕੰਮ ਸੀ"
22 ਜੂਨ - 8 ਜੁਲਾਈ, 1941 ਦੀ ਸਰਹੱਦੀ ਲੜਾਈ ਵਿੱਚ, ਪੱਛਮੀ ਮੋਰਚੇ ਦੀਆਂ ਫ਼ੌਜਾਂ (ਜ਼ਾਪੋਵੋਵੋ ਤੋਂ ਬਣਾਈਆਂ ਗਈਆਂ) ਨੂੰ ਗੰਭੀਰ ਨੁਕਸਾਨ ਹੋਇਆ ਅਤੇ ਅਸਲ ਵਿੱਚ ਹਾਰ ਗਈ: ਜ਼ਿਆਦਾਤਰ ਮੂਹਰਲੀਆਂ ਫ਼ੌਜਾਂ (ਮਨੁੱਖ ਅਤੇ ਸਾਜ਼ੋ-ਸਾਮਾਨ) ਜਾਂ ਤਾਂ ਤਬਾਹ ਹੋ ਗਈਆਂ ਜਾਂ ਕਬਜ਼ਾ ਕਰ ਲਿਆ ਗਿਆ। ਇਸ ਲਈ, ZapOVO ਨਾਲ ਸੰਬੰਧਿਤ ਯਾਦਾਂ ਸਭ ਤੋਂ ਨਜ਼ਦੀਕੀ ਧਿਆਨ ਦੇ ਹੱਕਦਾਰ ਹਨ.
ਮੈਂ ਇਸ ਬਾਰੇ ਵਿਆਪਕ ਸਬੂਤ ਨਹੀਂ ਦੇਵਾਂਗਾ; ਇਹ ਬਹੁਤ ਸਾਰੀ ਥਾਂ ਲਵੇਗਾ। ਪਰ ਨੇੜਲੇ ਭਵਿੱਖ ਲਈ, ਮੈਂ ਜਨਰਲ ਪੋਕਰੋਵਸਕੀ ਦੇ ਕਮਿਸ਼ਨ ਦੀਆਂ ਸਮੱਗਰੀਆਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਐਸ. ਚੇਕੁਨੋਵ ਦੁਆਰਾ ਪ੍ਰਕਾਸ਼ਿਤ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਇਹ ਪਾਠਕਾਂ ਲਈ ਮੁੱਦਿਆਂ ਦੀ ਪੂਰੀ ਸ਼੍ਰੇਣੀ ਨੂੰ ਕਵਰ ਕਰਨ ਲਈ ਵਧੇਰੇ ਆਰਾਮਦਾਇਕ ਬਣਾ ਦੇਵੇਗਾ।
ਮੈਂ ਸਿਰਫ ਜ਼ੈਪੋਵੋ ਨਾਲ ਸਬੰਧਤ ਸਬੂਤ ਦੇ ਕਈ ਟੁਕੜਿਆਂ ਦਾ ਹਵਾਲਾ ਦੇਣਾ ਚਾਹਾਂਗਾ, ਖਾਸ ਤੌਰ 'ਤੇ ਚੌਥੀ ਫੌਜ ਨਾਲ, ਜੋ ਕਿ ਜਰਮਨ ਫੌਜਾਂ ਦੇ ਮੁੱਖ ਹਮਲੇ ਦੀ ਦਿਸ਼ਾ ਵਿੱਚ ਸਥਿਤ ਸੀ - ਬ੍ਰੈਸਟ ਦਿਸ਼ਾ ਵਿੱਚ।
ਕਈ ਸਬੂਤਾਂ ਦੇ ਆਧਾਰ 'ਤੇ, ਕੋਈ ਵੀ ਫੌਜਾਂ ਦੀ ਲੜਾਈ ਦੀ ਤਿਆਰੀ ਅਤੇ ਸਾਜ਼-ਸਾਮਾਨ ਵਿੱਚ ਕੁਝ ਕਮੀ ਨੂੰ ਨੋਟ ਕਰ ਸਕਦਾ ਹੈ. ਕਰਨਲ ਏ. ਕਿਸਲਿਟਸਿਨ ਦੀਆਂ ਯਾਦਾਂ ਅਨੁਸਾਰ (4ਵੀਂ ਫੌਜ ਦੇ 22ਵੇਂ ਟੈਂਕ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ - ਉਹੀ ਡਿਵੀਜ਼ਨ ਜੋ ਬ੍ਰੈਸਟ ਵਿੱਚ ਤਾਇਨਾਤ ਸੀ):
ਜੰਗ ਤੋਂ ਦੋ ਹਫ਼ਤੇ ਪਹਿਲਾਂ (ਲਗਭਗ), ਚੌਥੀ ਸੈਨਾ ਦੇ ਹੈੱਡਕੁਆਰਟਰ ਤੋਂ ਟੈਂਕਾਂ ਵਿੱਚੋਂ ਗੋਲਾ-ਬਾਰੂਦ ਕੱਢਣ ਅਤੇ ਇਸ ਗੋਲਾ ਬਾਰੂਦ ਨੂੰ NZ ਵੇਅਰਹਾਊਸ ਵਿੱਚ ਸਟੋਰ ਕਰਨ ਲਈ ਇੱਕ ਚੋਟੀ ਦੇ ਗੁਪਤ ਨਿਰਦੇਸ਼ ਅਤੇ ਆਦੇਸ਼ ਪ੍ਰਾਪਤ ਹੋਏ ਸਨ। ਮੈਂ ਇਨ੍ਹਾਂ ਦਸਤਾਵੇਜ਼ਾਂ ਦੀ ਸੂਚਨਾ ਡਿਵੀਜ਼ਨ ਕਮਾਂਡਰ ਮੇਜਰ ਜਨਰਲ ਵਿਕਟਰ ਪਾਵਲੋਵਿਚ ਪੁਗਾਨੋਵ ਨੂੰ ਦਿੱਤੀ ਅਤੇ ਉਸ ਨੂੰ ਟੈਂਕਾਂ ਵਿੱਚੋਂ ਗੋਲਾ-ਬਾਰੂਦ ਕੱਢਣ ਅਤੇ ਉਨ੍ਹਾਂ ਨੂੰ ਬੱਗ ਨਦੀ ਦੇ ਕੰਢੇ 'ਤੇ NZ ਵੇਅਰਹਾਊਸ ਵਿੱਚ ਸਟੋਰ ਕਰਨ ਦੀ ਅਣਉਚਿਤਤਾ ਬਾਰੇ ਫੌਜ ਦੇ ਕਮਾਂਡਰ ਨੂੰ ਤੁਰੰਤ ਲਿਖਣ ਲਈ ਕਿਹਾ, ਕਿਉਂਕਿ ਇਸ ਦਾ ਮਤਲਬ ਹੈ, ਮੇਰੀ ਰਾਏ ਵਿੱਚ, ਡਿਵੀਜ਼ਨ ਦੀ ਲੜਾਈ ਦੀ ਤਿਆਰੀ ਨੂੰ ਖਤਮ ਕਰਨਾ। 57
ਕਵਰ ਯੋਜਨਾਵਾਂ ਦੇ ਅਨੁਸਾਰ ਨਾ ਸਿਰਫ 22ਵੇਂ ਟੈਂਕ ਡਿਵੀਜ਼ਨ ਨੂੰ ਬ੍ਰੈਸਟ ਤੋਂ ਇਸਦੇ ਰੱਖਿਆ ਖੇਤਰ ਵਿੱਚ ਵਾਪਸ ਨਹੀਂ ਲਿਆ ਗਿਆ ਸੀ, ਬਲਕਿ ਇਸਦਾ ਅਸਲਾ ਵੀ ਵਾਪਸ ਲੈ ਲਿਆ ਗਿਆ ਸੀ। ਇਹ ਜ਼ੋਰ ਦੇਣ ਯੋਗ ਹੈ ਕਿ ਡਿਵੀਜ਼ਨ ਸਰਹੱਦ ਦੇ ਨੇੜੇ ਸਥਿਤ ਹੈ, ਜਿਸਦਾ ਮਤਲਬ ਹੈ ਕਿ ਇਹ ਹਮਲੇ ਲਈ ਸਭ ਤੋਂ ਕਮਜ਼ੋਰ ਹੈ। ਏ. ਕਿਸਲਿਟਸਿਨ ਦੇ ਅਨੁਸਾਰ, ਚੌਥੀ ਫੌਜ ਦੇ ਹੈੱਡਕੁਆਰਟਰ ਦੀਆਂ ਕਾਰਵਾਈਆਂ ਨੇ "ਡਿਵੀਜ਼ਨ ਦੀ ਲੜਾਈ ਦੀ ਤਿਆਰੀ" ਨੂੰ ਖਤਮ ਕਰਨ ਦੀ ਅਗਵਾਈ ਕੀਤੀ।
ਪਰ 3 ਆਰਮੀ ਵਿੱਚ ਸਥਿਤੀ. ਕਰਨਲ ਐਨ.ਐਮ. ਕਲਾਨਚੁਕ (ਤੀਜੀ ਫੌਜ ਦੇ 29 ਵੇਂ ਟੈਂਕ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ਼) ਦੀਆਂ ਯਾਦਾਂ ਤੋਂ:
ਹਰ ਕੋਈ ਜਾਣਦਾ ਸੀ ਕਿ ਜੰਗ ਨੇੜੇ ਸੀ, ਕਿ ਇਹ ਅਟੱਲ ਸੀ। ਪਰ ਫੌਜਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਦੇ ਕਿਸੇ ਵੀ ਉਪਾਅ ਦੀ ਮਨਾਹੀ ਸੀ, ਇੱਥੋਂ ਤੱਕ ਕਿ ਯੁੱਧ ਦੇ ਮਾਮਲੇ ਵਿੱਚ ਨਜ਼ਰਬੰਦੀ ਵਾਲੇ ਖੇਤਰਾਂ, ਨਿਰੀਖਣ ਅਤੇ ਕਮਾਂਡ ਪੋਸਟਾਂ ਨੂੰ ਲੈਸ ਕਰਨ ਲਈ, ਨਕਸ਼ਿਆਂ 'ਤੇ ਦੱਸੀਆਂ ਗਈਆਂ ਰੱਖਿਆਤਮਕ ਲਾਈਨਾਂ 'ਤੇ ਰੱਖਿਆਤਮਕ ਢਾਂਚੇ ਦਾ ਜ਼ਿਕਰ ਨਾ ਕਰਨਾ। ਇੱਕ ਵਾਰ ਇੱਕ ਮੀਟਿੰਗ ਵਿੱਚ, ਜਦੋਂ "ਲਾਲ ਪੈਕੇਜ" ਪੂਰੇ ਹੋ ਗਏ ਸਨ, ਮੈਂ ਲਗਾਤਾਰ ਤੀਜੀ ਫੌਜ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਕੋਂਡਰਾਟਯੇਵ ਨੂੰ ਕਿਹਾ ਕਿ ਉਹ ਮੈਨੂੰ ਟੈਂਕਾਂ ਵਿੱਚ ਗੋਲਾ-ਬਾਰੂਦ ਲੋਡ ਨੂੰ 0.5 ਤੱਕ ਦੇ ਕਾਰਤੂਸਾਂ ਦੇ ਨਾਲ ਸ਼ੈੱਲਾਂ ਅਤੇ ਡਿਸਕਾਂ ਨਾਲ ਪੂਰਕ ਕਰਨ ਦੀ ਇਜਾਜ਼ਤ ਦੇਣ। ਗੋਲਾ ਬਾਰੂਦ, ਕਿਉਂਕਿ 0.25 ਗੋਲਾ ਬਾਰੂਦ ਨਿਰਦੇਸ਼ਾਂ ਅਨੁਸਾਰ ਸਟੋਰ ਕੀਤਾ ਗਿਆ ਸੀ। ਅਤੇ ਮੈਨੂੰ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਗਿਆ ਸੀ, ਇਸ ਤੋਂ ਇਲਾਵਾ, ਮੈਨੂੰ ਇਸ ਮੁੱਦੇ ਬਾਰੇ ਦੁਬਾਰਾ ਸੰਪਰਕ ਨਾ ਕਰਨ ਦੀ ਚੇਤਾਵਨੀ ਮਿਲੀ ਸੀ। 58
ਇੱਕ ਬਹੁਤ ਘੱਟ ਜਾਣਿਆ ਤੱਥ: ਬ੍ਰੈਸਟ ਵਿੱਚ ਫੌਜੀ ਸਾਜ਼ੋ-ਸਾਮਾਨ ਦੀ ਇੱਕ ਪ੍ਰਦਰਸ਼ਨੀ ਦੀ ਯੋਜਨਾ ਬਣਾਈ ਗਈ ਸੀ. ਉਸੇ ਏ. ਕਿਸਲਿਟਸਿਨ ਦੀਆਂ ਯਾਦਾਂ ਤੋਂ:
ਸੋਵੀਅਤ ਫੌਜ ਦੇ ਨਾਲ ਸੇਵਾ ਵਿੱਚ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਤਕਨੀਕੀ ਪ੍ਰਦਰਸ਼ਨੀ. ਇਸ ਦਾ ਸਾਜ਼ੋ-ਸਾਮਾਨ 21 ਜੂਨ ਨੂੰ ਪੂਰਾ ਹੋ ਗਿਆ ਸੀ ਅਤੇ 22 ਜੂਨ ਨੂੰ ਸ਼ਾਮ 6 ਵਜੇ ਚੌਥੀ ਫੌਜ ਦੀ ਪੂਰੀ ਅਫਸਰ ਕੋਰ ਨੇ ਇਸ ਦੇ ਨਿਰੀਖਣ ਲਈ ਹਾਜ਼ਰ ਹੋਣਾ ਸੀ। ਨੁਮਾਇਸ਼ ਰਣਨੀਤਕ, ਤਕਨੀਕੀ ਅਤੇ ਲੜਾਕੂ ਵਿਸ਼ੇਸ਼ਤਾਵਾਂ ਦੇ ਪੂਰੇ ਵਰਣਨ ਦੇ ਨਾਲ ਲੜਾਈ ਦੀਆਂ ਸਾਰੀਆਂ ਕਿਸਮਾਂ, ਵਿਸ਼ੇਸ਼ ਅਤੇ ਆਵਾਜਾਈ ਵਾਹਨਾਂ, ਤੋਪਖਾਨੇ ਅਤੇ ਮੋਰਟਾਰ ਪ੍ਰਣਾਲੀਆਂ, ਸ਼ੈੱਲਾਂ, ਖਾਣਾਂ ਅਤੇ ਕਾਰਤੂਸਾਂ, ਫੌਜੀ ਇੰਜੀਨੀਅਰਿੰਗ ਅਤੇ ਫੌਜੀ-ਤਕਨੀਕੀ ਉਪਕਰਣਾਂ 'ਤੇ ਕੇਂਦ੍ਰਿਤ ਸੀ। ਸਾਰੀ ਨੁਮਾਇਸ਼ ਦੁਸ਼ਮਣ ਕੋਲ ਗਈ। ਇਹ ਸਮਝਣਾ ਅਜੇ ਵੀ ਮੁਸ਼ਕਲ ਹੈ ਕਿ ਕੀ ਪ੍ਰਦਰਸ਼ਨੀ ਦਾ ਉਦਘਾਟਨ ਯੁੱਧ ਦੇ ਪਹਿਲੇ ਦਿਨ ਨਾਲ ਇੱਕ ਇਤਫ਼ਾਕ ਸੀ, ਜਾਂ ਕੀ ਇਹ ਦੁਸ਼ਮਣਾਂ ਦਾ ਕੰਮ ਸੀ।
ਭਾਵ, ਜਰਮਨ ਹਮਲੇ ਦੇ ਸਮੇਂ, ਬ੍ਰੈਸਟ ਵਿੱਚ ਇੱਕ ਫੌਜੀ ਪ੍ਰਦਰਸ਼ਨੀ ਲੱਗਣੀ ਸੀ (22 ਜੂਨ ਨੂੰ 6:00 ਵਜੇ ਸ਼ੁਰੂ)! ਮੈਂ ਕਿਵੇਂ ਸਮਝ ਸਕਦਾ ਹਾਂ?
ਬ੍ਰੈਸਟ ਤੋਪਖਾਨੇ ਦੀ ਰੇਂਜ ਨਾਲ ਸਬੰਧਤ ਜਰਮਨ ਤਸਵੀਰਾਂ। ਫੋਟੋ 76-mm Z-K ਐਂਟੀ-ਏਅਰਕ੍ਰਾਫਟ ਗਨ ਦਿਖਾਉਂਦੀ ਹੈ। ਫੋਟੋ ਦੇ ਹੇਠਾਂ ਜਰਮਨ 1 ਫੋਟੋ ਵਿੱਚ ਇੱਕ ਸ਼ਿਲਾਲੇਖ ਹੈ: russ. Geschützstaffel bei Brest – Litowsk Belarus (ਅਨੁਵਾਦ – Brest – Litovsk Belarus ਨੇੜੇ ਰੂਸੀ ਤੋਪਖਾਨਾ), 2 ਫੋਟੋਆਂ: russ। Geschütz beladen auf Wagen bei Brest – Litowsk Be (ਅਨੁਵਾਦ – ਰੂਸੀ ਤੋਪ ਬ੍ਰੇਸਟ ਵਿੱਚ ਇੱਕ ਗੱਡੀ ਉੱਤੇ ਲੱਦੀ ਹੋਈ – ਲਿਟੋਵਸਕ ਬੀ)
ਇਸ ਤੋਂ ਇਲਾਵਾ, "4ਵੀਂ ਫੌਜ ਦੀ ਪੂਰੀ ਅਫਸਰ ਕੋਰ" ਪ੍ਰਦਰਸ਼ਨੀ ਵਿਚ ਮੌਜੂਦ ਹੋਣੀ ਸੀ। ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਉਸ ਸਮੇਂ ਹੋਰ ਜ਼ਿਲ੍ਹੇ ਅਲਰਟ 'ਤੇ ਸਨ, ਇੱਕ ਮੁੱਖ ਹਮਲੇ ਦੀ ਦਿਸ਼ਾ ਵਿੱਚ ਇੱਕ ਸਰਹੱਦੀ ਕਿਲ੍ਹੇ ਵਾਲੇ ਖੇਤਰ ਵਿੱਚ ਇੱਕ ਪ੍ਰਦਰਸ਼ਨੀ ਦਾ ਆਯੋਜਨ ਕਰਨਾ ਕੁਝ ਆਮ ਤੋਂ ਬਾਹਰ ਜਾਪਦਾ ਹੈ! ਅਤੇ ਜ਼ਿਲ੍ਹਾ ਕਮਾਂਡਰ ਮਦਦ ਨਹੀਂ ਕਰ ਸਕਿਆ ਪਰ ਅਜਿਹੀ ਪ੍ਰਦਰਸ਼ਨੀ ਦੇ ਸੰਗਠਨ ਬਾਰੇ ਜਾਣ ਸਕਦਾ ਹੈ.
ਇਹ ਕਿਹਾ ਜਾ ਸਕਦਾ ਹੈ ਕਿ ਚੌਥੀ ਫੌਜ ਨੂੰ ਲੜਾਈ ਦੀ ਤਿਆਰੀ ਵਿੱਚ ਨਹੀਂ ਲਿਆਂਦਾ ਗਿਆ ਸੀ ਅਤੇ ਇਸਦੇ ਲਈ ਅਣਉਚਿਤ ਹਾਲਤਾਂ ਵਿੱਚ ਲੜਾਈ ਵਿੱਚ ਦਾਖਲ ਹੋਇਆ ਸੀ।
ਜੂਨ 1941 ਤੋਂ ਅਪ੍ਰੈਲ 1945 ਤੱਕ ਐਸ. ਗੁਰੋਵ (4ਵੀਂ ਫੌਜ ਦੀ 49ਵੀਂ ਇਨਫੈਂਟਰੀ ਡਿਵੀਜ਼ਨ ਦੇ ਸਾਬਕਾ ਚੀਫ਼ ਆਫ਼ ਸਟਾਫ਼) ਦੀਆਂ ਯਾਦਾਂ ਤੋਂ, ਉਹ ਜਰਮਨ ਦੀ ਕੈਦ ਵਿੱਚ ਸੀ:
ਅਪ੍ਰੈਲ ਵਿੱਚ, ਯੂਨਿਟ ਕਮਾਂਡਰ, ਬਟਾਲੀਅਨ ਕਮਾਂਡਰ, ਅਤੇ ਕਮਾਂਡਰ ਆਪਣੇ ਸੈਕਟਰਾਂ ਅਤੇ ਰੱਖਿਆ ਖੇਤਰਾਂ ਤੋਂ ਜਾਣੂ ਸਨ ...
ਅਸੀਂ UR ਅੱਗ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਫਾਇਰ ਸਿਸਟਮ ਬਣਾਉਣ ਵਿੱਚ ਅਸਮਰੱਥ ਸੀ, ਕਿਉਂਕਿ... UR ਹੈੱਡਕੁਆਰਟਰ ਨੇ ਇੱਕ ਮਜ਼ਬੂਤ ਫਾਇਰ ਸਿਸਟਮ ਜਾਰੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਜ਼ਿਲ੍ਹੇ, ਇਸ ਤੱਥ ਦਾ ਹਵਾਲਾ ਦਿੰਦੇ ਹੋਏ ਕਿ ਉਨ੍ਹਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਇੱਕ ਆਦੇਸ਼ ਹੈ ਜੋ ਉਰ ਬਾਰੇ ਕੋਈ ਵੀ ਜਾਣਕਾਰੀ ਦੇਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਰਿਹਾ ਹੈ।
ਤੋਪਖਾਨਾ ਡਿਵੀਜ਼ਨ ਵਿੱਚ ਸੀ, ਜ਼ੈਡ ਦੇ ਅਪਵਾਦ ਦੇ ਨਾਲ, ਜੋ ਅਸੈਂਬਲੀ ਸਟੇਸ਼ਨ 'ਤੇ ਸੀ। ਕਰੁਪਕੀ।" 59
ਡਿਵੀਜ਼ਨ ਨੂੰ ਇਸਦੇ "ਫਾਇਰ ਸਿਸਟਮ" ਨੂੰ ਜਾਣੇ ਬਿਨਾਂ SD ਦਾ ਬਚਾਅ ਕਰਨਾ ਪਿਆ। ਜ਼ੈਪੋਵੋ ਵਿਚ ਨਾ ਸਿਰਫ ਐਸ. ਗੁਰੋਵ ਦੀਆਂ ਯਾਦਾਂ ਅਨੁਸਾਰ, ਜ਼ਿਆਦਾਤਰ ਐਂਟੀ-ਏਅਰਕ੍ਰਾਫਟ ਤੋਪਖਾਨੇ ਸਿਖਲਾਈ ਕੈਂਪਾਂ ਵਿਚ ਸਨ। ਜੋ ਦੁਸ਼ਮਣ ਦੀ ਹਵਾਬਾਜ਼ੀ ਲਈ ਚੰਗੀ ਮਦਦ ਸੀ।
ਹੋਰ ਐਸ. ਗੁਰੋਵ ਰਿਪੋਰਟ ਕਰਦਾ ਹੈ:
ਡਵੀਜ਼ਨ ਹੈੱਡਕੁਆਰਟਰ ਅੱਜ ਯਾਨੀ. 21.06., 31ਵੇਂ LAP ਦੇ ਹੈੱਡਕੁਆਰਟਰ ਵਿੱਚ, ਇੱਕ ਨਵੇਂ ਸਥਾਨ ਤੇ ਚਲੇ ਗਏ, ਅਤੇ ਉਹ ਯੂਨਿਟ ਕਮਾਂਡਰਾਂ, ਸਟਾਫ ਦੇ ਮੁਖੀਆਂ ਨੂੰ 6.00 22.06 ਤੱਕ ਹੋਣਾ ਚਾਹੀਦਾ ਹੈ। ਬ੍ਰੈਸਟ ਤੋਪਖਾਨੇ ਦੀ ਰੇਂਜ 'ਤੇ ਸਿਖਲਾਈ ਲਈ ਪਹੁੰਚੋ...
ਤਕਨੀਕੀ ਪ੍ਰਦਰਸ਼ਨੀ ਬਾਰੇ ਕੋਈ ਸੁਨੇਹਾ ਨਹੀਂ ਹੈ, ਪਰ ਬ੍ਰੈਸਟ ਸਿਖਲਾਈ ਮੈਦਾਨ ਵਿੱਚ ਸਾਰੇ ਸੀਨੀਅਰ ਅਫਸਰਾਂ ਦੀ ਆਮਦ ਦੀ ਕੁੰਜੀ ਬਣੀ ਹੋਈ ਹੈ। ਇਸ ਨੇ ਚੌਥੀ ਫੌਜ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਿਰ ਵੱਢ ਦਿੱਤਾ ਅਤੇ ਅਗਵਾਈ ਕਰਨਾ ਮੁਸ਼ਕਲ ਬਣਾ ਦਿੱਤਾ। ਜਿਸ ਨੇ ਫੌਜਾਂ ਦੀ ਲੜਾਈ ਦੀ ਪ੍ਰਭਾਵਸ਼ੀਲਤਾ ਨੂੰ ਫਿਰ ਘਟਾ ਦਿੱਤਾ। ਸਰਵੇਖਣ ਦੇ ਅੰਤ ਵਿੱਚ, ਐਸ. ਗੁਰੋਵ ਨੇ ਅੱਗੇ ਕਿਹਾ:
ਮੈਂ ਹੇਠ ਲਿਖਿਆਂ ਨੂੰ ਜੋੜਦਾ ਹਾਂ:
a) 22.06 ਨੂੰ 6.00 ਵਜੇ, ਆਰਮੀ ਹੈੱਡਕੁਆਰਟਰ, ਸਾਰੇ ਯੂਨਿਟ ਕਮਾਂਡਰਾਂ ਅਤੇ ਕਮਾਂਡਰਾਂ ਦੇ ਆਦੇਸ਼ ਦੁਆਰਾ। ਹੈੱਡਕੁਆਰਟਰ ਬ੍ਰੈਸਟ ਤੋਪਖਾਨੇ ਦੀ ਰੇਂਜ 'ਤੇ ਹੋਣਾ ਚਾਹੀਦਾ ਸੀ।
b) ਮੈਨੂੰ 22.06 ਨੂੰ 10.00 ਵਜੇ ਜ਼ਿਲ੍ਹਾ ਹੈੱਡਕੁਆਰਟਰ, ਸੰਗਠਨਾਤਮਕ ਵਿਭਾਗ ਵਿੱਚ, ਭੀੜ ਦੀ ਯੋਜਨਾ ਦੇ ਨਾਲ ਬੁਲਾਇਆ ਗਿਆ ਸੀ।
c) ਐਂਟੀ-ਏਅਰਕ੍ਰਾਫਟ ਡਿਵੀਜ਼ਨ ਨੂੰ ਸੰਗ੍ਰਹਿ ਲਈ ਸਰਹੱਦ ਤੋਂ ਹਟਾ ਦਿੱਤਾ ਗਿਆ ਸੀ - ਕਲਾ. ਕਰੁਪਕੀ।
d) ਸ਼ੁਰੂਆਤ ਫੌਜ ਦੇ ਤੋਪਖਾਨੇ, ਮਈ ਵਿੱਚ ਸ਼ੁਰੂ ਹੋਏ, ਨੇ ਡਿਵੀਜ਼ਨ ਦੇ ਤੋਪਖਾਨੇ ਨੂੰ ਬ੍ਰੈਸਟ ਐਰੋਗੇਸ਼ਨ ਰੇਂਜ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ। ਸਾਡੇ ਇਤਰਾਜ਼ਾਂ ਦੇ ਜਵਾਬ ਵਿੱਚ ਕਿ ਤੋਪਖਾਨੇ ਤੋਂ ਬਿਨਾਂ ਸਰਹੱਦ 'ਤੇ ਡਿਵੀਜ਼ਨ ਨੂੰ ਛੱਡਣਾ ਅਸੰਭਵ ਸੀ, ਉਸਨੇ ਫੌਜ ਦੇ ਕਮਾਂਡਰ, ਮਿਸਟਰ ਕੋਰੋਬਕੋਵ ਨੂੰ ਰਿਪੋਰਟ ਦਿੱਤੀ, ਜਿਸ ਨੇ 21 ਜੂਨ ਨੂੰ, ਅਪਰੇਸ਼ਨਲ ਗੇਮ ਤੋਂ ਬਾਅਦ, ਮੇਰੀ ਜ਼ਿੰਮੇਵਾਰੀ ਦੇ ਅਧੀਨ, ਮੈਨੂੰ ਨਿੱਜੀ ਤੌਰ 'ਤੇ ਹੁਕਮ ਦਿੱਤਾ ਕਿ ਤੋਪਖਾਨੇ 23 ਜੂਨ ਦੀ ਸਵੇਰ ਨੂੰ ਸਿਖਲਾਈ ਦੇ ਮੈਦਾਨ ਵਿੱਚ ਹੋਣਗੇ।
e) 21 ਜੂਨ ਨੂੰ ਡਿਵੀਜ਼ਨ ਹੈੱਡਕੁਆਰਟਰ ਨੂੰ ਨਵੀਂ ਥਾਂ 'ਤੇ ਤਬਦੀਲ ਕਰਨਾ। ਹੈੱਡਕੁਆਰਟਰ ਦੇ ਸੰਚਾਲਨ ਦੇ ਕੰਮ ਵਿੱਚ ਵਿਘਨ ਪਾਇਆ।
f) ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਆਦੇਸ਼ ਦੀ ਬੇਮਿਸਾਲ ਮਹੱਤਤਾ ਦੇ ਬਹੁਤ ਦੇਰੀ ਨਾਲ ਪਹੁੰਚਣਾ।
ਮੈਨੂੰ ਅਜੇ ਵੀ ਸ਼ੱਕ ਹੈ ਕਿ 06/22/41 ਨਾਲ ਸਬੰਧਤ ਉਪਰੋਕਤ ਸਾਰੇ ਤੱਥ ਸਿਰਫ਼ ਇੱਕ ਸਧਾਰਨ ਇਤਫ਼ਾਕ ਹਨ। ਜੇਕਰ ਡਿਵੀਜ਼ਨ ਨੂੰ ਘੱਟੋ-ਘੱਟ ਦਸ ਘੰਟੇ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਤਾਂ ਸਥਿਤੀ ਬਿਲਕੁਲ ਵੱਖਰੀ ਹੋਣੀ ਸੀ। 60
ਐਸ. ਗੁਰੋਵ ਏ. ਕਿਸਲਿਟਸਿਨ ਦੇ ਸ਼ਬਦਾਂ ਦੀ ਪੁਸ਼ਟੀ ਕਰਦਾ ਹੈ ਕਿ 4ਥੀ ਫੌਜ ਦੇ ਯੂਨਿਟ ਕਮਾਂਡਰਾਂ ਅਤੇ ਸਟਾਫ਼ ਦੇ ਮੁਖੀਆਂ ਨੂੰ 22 ਜੂਨ ਨੂੰ 6:00 ਵਜੇ ਬ੍ਰੈਸਟ ਸਿਖਲਾਈ ਮੈਦਾਨ ਵਿੱਚ ਰਿਪੋਰਟ ਕਰਨਾ ਸੀ। ਵਾਸਤਵ ਵਿੱਚ, 49 ਵੀਂ ਇਨਫੈਂਟਰੀ ਡਿਵੀਜ਼ਨ, ਚੌਥੀ ਫੌਜ ਦੀਆਂ ਹੋਰ ਯੂਨਿਟਾਂ ਵਾਂਗ, ਨੂੰ ਲੜਾਈ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ: "ਜੇ ਡਿਵੀਜ਼ਨ ਨੂੰ ਘੱਟੋ ਘੱਟ ਦਸ ਘੰਟੇ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ, ਤਾਂ ਸਥਿਤੀ ਪੂਰੀ ਤਰ੍ਹਾਂ ਵੱਖਰੀ ਹੋਣੀ ਸੀ।" ਇਸ ਤੋਂ ਇਲਾਵਾ, ਜ਼ਿਲ੍ਹੇ ਦੇ ਤੋਪਖਾਨੇ ਦਾ ਇੱਕ ਮਹੱਤਵਪੂਰਨ ਹਿੱਸਾ ਲੜਾਈ ਵਿੱਚ ਹਿੱਸਾ ਲਏ ਬਿਨਾਂ ਦੁਸ਼ਮਣ ਦੇ ਹੱਥਾਂ ਵਿੱਚ ਡਿੱਗ ਗਿਆ।
10ਵੀਂ ਫੌਜ ਵਿੱਚ ਸਥਿਤੀ ਪੀ. ਲੈਪਿਨ (10ਵੀਂ ਫੌਜ ਦਾ ਸਾਬਕਾ ਚੀਫ਼ ਆਫ਼ ਸਟਾਫ) ਆਪਣੀਆਂ ਯਾਦਾਂ ਵਿੱਚ ਲਿਖਦਾ ਹੈ ਕਿ ਫ਼ੌਜਾਂ ਨੇ ਉਨ੍ਹਾਂ ਤੋਂ 4-15 ਕਿਲੋਮੀਟਰ ਦੂਰ ਸਥਿਤ ਕਿਲ੍ਹੇ ਵਾਲੇ ਖੇਤਰਾਂ 'ਤੇ ਕਬਜ਼ਾ ਕਰਨਾ ਸੀ। ਇਹ ਸਪੱਸ਼ਟ ਨਹੀਂ ਸੀ ਕਿ ਫੌਜੀ ਥੋੜ੍ਹੇ ਸਮੇਂ ਵਿੱਚ ਰੱਖਿਆ ਲਾਈਨ 'ਤੇ ਕਿਵੇਂ ਕਬਜ਼ਾ ਕਰ ਸਕਦੇ ਹਨ।
ਕਿਲਾਬੰਦੀ ਵਾਲੇ ਖੇਤਰਾਂ ਵਿੱਚ ਆਪਣੇ ਆਪ ਵਿੱਚ ਸਿਰਫ 1-2 ਬਟਾਲੀਅਨਾਂ ਸਨ ਅਤੇ ਉਹਨਾਂ ਕੋਲ ਪਹਿਲਾਂ ਤੋਂ ਬਣਾਏ ਗਏ ਢਾਂਚੇ ਦੀ ਰਾਖੀ ਕਰਨ ਲਈ ਇੰਨੀ ਤਾਕਤ ਵੀ ਨਹੀਂ ਸੀ, ਅਤੇ ਨਾ ਹੀ ਉਹਨਾਂ ਵਿੱਚ ਇੱਕ ਰੱਖਿਆਤਮਕ ਲੜਾਈ ਕੀਤੀ ਜਾ ਸਕਦੀ ਸੀ। ਜ਼ਿਲ੍ਹਾ ਹੈੱਡਕੁਆਰਟਰ ਤੋਂ ਇਸ ਮੁੱਦੇ 'ਤੇ ਸਪੱਸ਼ਟੀਕਰਨ ਲੈਣ ਦੀਆਂ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਅਸਫਲ ਰਹੀਆਂ। 61
ਸ਼ਾਇਦ ਸਭ ਤੋਂ ਅਜੀਬ ਸੰਦੇਸ਼ ਲੈਫਟੀਨੈਂਟ ਕਰਨਲ ਐਨ. ਕੋਵਲੇਨਕੋ (4ਵੀਂ ਫੌਜ ਦੀ 49ਵੀਂ ਇਨਫੈਂਟਰੀ ਡਿਵੀਜ਼ਨ ਦੀ 212ਵੀਂ ਇਨਫੈਂਟਰੀ ਰੈਜੀਮੈਂਟ ਦੇ ਸਾਬਕਾ ਕਮਾਂਡਰ) ਦੁਆਰਾ ਦਿੱਤਾ ਗਿਆ ਸੀ, ਜੋ ਗੰਭੀਰ ਸਵਾਲ ਉਠਾਉਂਦਾ ਹੈ:
ਹਮਲੇ ਦੀ ਸ਼ੁਰੂਆਤ ਤੋਂ ਲਗਭਗ 2-3 ਹਫ਼ਤੇ ਪਹਿਲਾਂ... ਰਾਈਫਲ ਯੂਨਿਟਾਂ ਨੂੰ ਇੱਕ ਟੈਲੀਗ੍ਰਾਮ ਪ੍ਰਾਪਤ ਹੋਇਆ ਕਿ ਜਰਮਨ ਹਵਾਬਾਜ਼ੀ ਸਕੁਐਡਰਨ ਕੁਝ ਖੇਤਰਾਂ (ਫਾਟਕਾਂ 'ਤੇ) ਉੱਡਣਗੇ ਅਤੇ ਉਨ੍ਹਾਂ ਨੂੰ ਉਨ੍ਹਾਂ 'ਤੇ ਗੋਲੀਬਾਰੀ ਨਹੀਂ ਕਰਨੀ ਚਾਹੀਦੀ। ਇਸ ਸਮੇਂ ਦੀ ਛੁੱਟੀ ਵਾਲੇ ਦਿਨ, ਮੈਂ ਨਿੱਜੀ ਤੌਰ 'ਤੇ 15 ਜਰਮਨ ਪਾਇਲਟਾਂ ਨੂੰ ਅਫਸਰਾਂ ਦੇ ਘਰ ਵਿੱਚ ਦੇਖਿਆ, ਜੋ [ਫਿਰ] ਸ਼ਹਿਰ ਦੇ ਆਲੇ-ਦੁਆਲੇ ਘੁੰਮਦੇ ਸਨ ਅਤੇ ਗੋਲਾਬਾਰੀ ਲਈ ਸਾਡੇ ਟੀਚਿਆਂ ਦਾ ਅਧਿਐਨ ਕਰਦੇ ਸਨ; ਉਹਨਾਂ ਦਾ ਕੋਈ ਹੋਰ ਉਦੇਸ਼ ਨਹੀਂ ਸੀ; ਇਹ ਸਥਿਤੀ ਨਾ ਸਿਰਫ ਬਿਆਲਿਸਟੋਕ ਵਿੱਚ, ਸਗੋਂ ਪੱਛਮੀ ਬੇਲਾਰੂਸ ਦੇ ਹੋਰ ਸ਼ਹਿਰਾਂ ਵਿੱਚ ਵੀ ਮੌਜੂਦ ਸੀ. 62
ਆਮ ਤੌਰ 'ਤੇ, ਇੱਥੇ ਕਿਸੇ ਵੀ ਚੀਜ਼ 'ਤੇ ਟਿੱਪਣੀ ਕਰਨਾ ਮੁਸ਼ਕਲ ਹੈ। N. Kovalenko ਦੇਸ਼ਧ੍ਰੋਹ ਦੇ ਤੱਤ ਦੱਸਦਾ ਹੈ. ਮੇਰਾ ਮਤਲਬ ਹੈ ਕਿ ਇਹ ਜਾਣਬੁੱਝ ਕੇ ਬਹੁਤ ਨਰਮ ਹੈ। ਵਧੇਰੇ ਗੰਭੀਰ ਸਿੱਟੇ ਕੱਢਣ ਲਈ, ਜੰਗ ਲਈ ZapOVO ਦੀ ਤਿਆਰੀ ਨਾਲ ਸਬੰਧਤ ਮੁੱਦਿਆਂ ਦੇ ਪੂਰੇ ਸਪੈਕਟ੍ਰਮ 'ਤੇ ਸਮੱਗਰੀ ਦੇ ਵਿਸਤ੍ਰਿਤ ਅਧਿਐਨ ਦੀ ਲੋੜ ਹੈ। ਪਰ ਕਿਸੇ ਵੀ ਹਾਲਤ ਵਿੱਚ, ZapOVO ਵਿੱਚ ਸਥਿਤੀ ਦੂਜੇ ਜ਼ਿਲ੍ਹਿਆਂ ਨਾਲੋਂ ਕਾਫ਼ੀ ਵੱਖਰੀ ਸੀ.
ਸਵਾਲ: ਕੀ ਇਹ ਹੋ ਸਕਦਾ ਹੈ ਕਿ ਆਈ. ਸਟਾਲਿਨ ਨੇ ਬ੍ਰੇਸਟ ਵਿੱਚ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ ਲਈ, ਬ੍ਰੈਸਟ ਸਿਖਲਾਈ ਦੇ ਮੈਦਾਨ ਵਿੱਚ ਚੌਥੀ ਸੈਨਾ ਦੇ ਅਧਿਕਾਰੀਆਂ ਦੇ ਇਕੱਠ ਲਈ, ਅਤੇ ਜਰਮਨ ਪਾਇਲਟਾਂ ਨੂੰ ਪੱਛਮੀ ਬੇਲਾਰੂਸ ਦੇ ਸ਼ਹਿਰਾਂ ਵਿੱਚ ਵਸਤੂਆਂ ਦਾ ਅਧਿਐਨ ਕਰਨ ਦੀ ਇਜਾਜ਼ਤ ਦੇਣ ਲਈ ਆਦੇਸ਼ ਦਿੱਤੇ ਸਨ? ਮੈਨੂੰ ਪਤਾ ਹੈ ਕਿ ਇਹ ਬੇਤੁਕਾ ਲੱਗਦਾ ਹੈ, ਪਰ ਫਿਰ ਵੀ। ਇਸ ਦੇ ਨਾਲ ਹੀ, ਇਹ ਸਵਾਲ ਪੁੱਛਣਾ ਵੀ ਮਹੱਤਵਪੂਰਣ ਹੈ ਕਿ ਪ੍ਰੀਬੋਵੋ, ਓਡਵੋ ਅਤੇ ਅੰਸ਼ਕ ਤੌਰ 'ਤੇ ਕੋਵੋ (ਨੇਵੀ ਬਾਰੇ ਨਾ ਭੁੱਲੋ) ਵਿਚ ਫੌਜਾਂ ਨੂੰ ਲੜਾਈ ਦੀ ਤਿਆਰੀ ਵਿਚ ਕਿਉਂ ਰੱਖਿਆ ਗਿਆ ਸੀ। ਕੁਝ ਇਸ ਤਰ੍ਹਾਂ।
ਉਹਨਾਂ ਦੀ ਸਰਵੇਖਣ ਸਮੱਗਰੀ ਤੋਂ ਕੁਝ ਅੰਸ਼ਾਂ ਨੂੰ ਯਾਦ ਕਰਨਾ ਉਚਿਤ ਹੈ:
ਐਸ. ਗੁਰੋਵ: "ਮੈਨੂੰ ਅਜੇ ਵੀ ਸ਼ੱਕ ਹੈ ਕਿ 06/22/41 ਨਾਲ ਸਬੰਧਤ ਉਪਰੋਕਤ ਸਾਰੇ ਤੱਥ ਸਿਰਫ਼ ਇੱਕ ਸਧਾਰਨ ਇਤਫ਼ਾਕ ਹਨ।"
ਏ. ਕਿਸਲਿਟਸਿਨ: "ਇਹ ਸਮਝਣਾ ਅਜੇ ਵੀ ਮੁਸ਼ਕਲ ਹੈ ਕਿ ਕੀ ਪ੍ਰਦਰਸ਼ਨੀ ਦਾ ਉਦਘਾਟਨ ਯੁੱਧ ਦੇ ਪਹਿਲੇ ਦਿਨ ਨਾਲ ਇੱਕ ਇਤਫ਼ਾਕ ਸੀ, ਜਾਂ ਕੀ ਇਹ ਦੁਸ਼ਮਣਾਂ ਦਾ ਕੰਮ ਸੀ।"
ZapOVO ਨੂੰ ਕੀ ਹੋਇਆ?
 
6. ਹਵਾਬਾਜ਼ੀ ਬਾਰੇ ਕੁਝ ਸ਼ਬਦ
ਯੁੱਧ ਦੇ ਪਹਿਲੇ ਦਿਨਾਂ ਵਿੱਚ, ਪੱਛਮੀ ਜ਼ਿਲ੍ਹਿਆਂ ਵਿੱਚ ਹਵਾਬਾਜ਼ੀ ਨੂੰ ਬਹੁਤ ਨੁਕਸਾਨ ਹੋਇਆ। PribOVO ਵਿੱਚ ਵੀ. ਇਹ ਕਿਵੇਂ ਹੋਇਆ ਕਿ ਜ਼ਿਲ੍ਹੇ ਦੀਆਂ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਸੀ, ਪਰ ਹਵਾਬਾਜ਼ੀ ਨਹੀਂ ਸੀ? ਇਹ ਸਵਾਲ ਖੁੱਲ੍ਹਾ ਰਹਿੰਦਾ ਹੈ। ਮੈਨੂੰ ਹਵਾਬਾਜ਼ੀ 'ਤੇ ਬਹੁਤ ਸਾਰੇ ਦਸਤਾਵੇਜ਼ ਨਹੀਂ ਮਿਲੇ। ਮੈਂ ਤੁਹਾਨੂੰ ਉਨ੍ਹਾਂ ਵਿੱਚੋਂ ਇੱਕ ਦੇਵਾਂਗਾ। 21 ਜੂਨ ਨੂੰ 8:00 ਵਜੇ, ZapOVO ਦੇ ਏਅਰ ਡਿਵੀਜ਼ਨ ਅਤੇ ਰੈਜੀਮੈਂਟਾਂ ਨੂੰ ਟੈਲੀਗ੍ਰਾਮ ਨੰਬਰ 217 (21) ਪ੍ਰਾਪਤ ਹੋਇਆ:
ਡੀਕ੍ਰਿਪਟਡ ਤਾਰ ਨੰ. 217
ਲਿਡਾ ਤੋਂ 4-08 21.6.41 ਨੂੰ ਸਵੀਕਾਰ ਕੀਤਾ ਗਿਆ 8-00 21.6.41
OSHS 8-05 21.6.41 ਡੀਸੀਫਰਡ 8-15 21.6.41 ਵਿੱਚ ਦਾਖਲ ਹੋਇਆ
ਪਤਾ: AD ਕਮਾਂਡਰ, ਹਵਾਈ-ਅਧਾਰਤ ਖੇਤਰਾਂ ਦੇ ਮੁਖੀ, ਵਿਅਕਤੀਗਤ ਹਵਾਈ ਰੱਖਿਆ ਸਟੇਸ਼ਨਾਂ ਦੇ ਕਮਾਂਡਰ।
ਹਵਾਈ ਸੈਨਾ ਦੇ ਕਮਾਂਡਰ ਨੇ ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ, ਲੋੜੀਂਦੀ ਮਾਤਰਾ ਵਿੱਚ ਗੋਲਾ ਬਾਰੂਦ ਦੀ ਸਪਲਾਈ ਕਰਨ, ਅਤੇ ਏਅਰਫੀਲਡ, ਸਮੱਗਰੀ ਅਤੇ ਆਵਾਜਾਈ ਨੂੰ ਛੁਪਾਉਣ ਲਈ ਲੋੜੀਂਦੇ ਉਪਾਅ ਕਰਨ ਦਾ ਆਦੇਸ਼ ਦਿੱਤਾ। 6/21/41 ਨੂੰ ਐਗਜ਼ੀਕਿਊਸ਼ਨ ਦੀ ਰਿਪੋਰਟ ਕਰੋ, ਮੈਂ 6/21/41 ਨੂੰ ਦੁਹਰਾਉਂਦਾ ਹਾਂ। 18:00 ਤੱਕ।
ਏਅਰਫੀਲਡ 'ਤੇ ਸੋਵੀਅਤ ਜਹਾਜ਼ ਕਰੈਸ਼ ਹੋਏ। ਜੂਨ 1941
21 ਜੂਨ ਨੂੰ 18:00 ਵਜੇ ਤੱਕ ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਅਤੇ ਇਸ ਬਾਰੇ ਰਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਸੀ! ਤੁਸੀਂ ਕਿਸ ਲਈ ਤਿਆਰੀ ਕਰ ਰਹੇ ਸੀ? ਦੁਬਾਰਾ ਇਸ ਨੂੰ ਹੁਕਮ ਦਿੱਤਾ ਗਿਆ ਹੈ ਕਿ "ਏਅਰਫੀਲਡਾਂ, ਸਮੱਗਰੀ ਅਤੇ ਆਵਾਜਾਈ ਨੂੰ ਛੁਪਾਉਣ ਲਈ ਲੋੜੀਂਦੇ ਉਪਾਅ ਕਰਨ।"
ਜਾਂਚ ਦੇ ਦੌਰਾਨ, ਡੀ. ਪਾਵਲੋਵ ਪੁਸ਼ਟੀ ਕਰਦਾ ਹੈ ਕਿ ਜ਼ੈਪੋਵੋ ਨੂੰ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਤੋਂ ਹਵਾਬਾਜ਼ੀ ਅਤੇ ਇਸਦੀ ਛਾਂਗਣ (27) ਦੇ ਪੁਨਰ ਸਥਾਪਿਤ ਕਰਨ ਦਾ ਆਦੇਸ਼ ਪ੍ਰਾਪਤ ਹੋਇਆ ਸੀ:
ਚੇਅਰਮੈਨ. 9 ਜੁਲਾਈ, 1941 ਬਰਫ਼ 'ਤੇ। ਖੰਡ 1 ਦੇ 59 ਤੁਸੀਂ ਹੇਠਾਂ ਦਿੱਤੀ ਗਵਾਹੀ ਦਿੱਤੀ ਹੈ:
"ਹਵਾਬਾਜ਼ੀ ਦੇ ਸਬੰਧ ਵਿੱਚ. ਮੈਂ ਫੀਲਡ ਏਅਰਫੀਲਡਾਂ ਨੂੰ ਹਵਾਬਾਜ਼ੀ ਦੇ ਫੈਲਾਅ ਦੇ ਸ਼ਬਦ 'ਤੇ ਪੂਰੀ ਤਰ੍ਹਾਂ ਭਰੋਸਾ ਕੀਤਾ, ਅਤੇ ਏਅਰਫੀਲਡ ਤੋਂ ਵਿਅਕਤੀਗਤ ਏਅਰਕ੍ਰਾਫਟ' ਤੇ, ਮੈਂ ਏਅਰ ਫੋਰਸ ਕਮਾਂਡਰ ਕੋਪਟਸ ਅਤੇ ਉਸ ਦੇ ਡਿਪਟੀ ਤਾਯੂਰਸਕੀ ਦੀ ਰਿਪੋਰਟ ਦੀ ਸ਼ੁੱਧਤਾ ਦੀ ਜਾਂਚ ਨਹੀਂ ਕੀਤੀ. ਮੈਂ ਇੱਕ ਅਪਰਾਧਿਕ ਗਲਤੀ ਕੀਤੀ ਹੈ ਕਿ ਹਵਾਬਾਜ਼ੀ ਨੂੰ ਸਰਹੱਦ ਦੇ ਨੇੜੇ ਫੀਲਡ ਏਅਰਫੀਲਡਾਂ ਵਿੱਚ ਤਾਇਨਾਤ ਕੀਤਾ ਗਿਆ ਸੀ, ਸਾਡੇ ਹਮਲੇ ਦੀ ਸਥਿਤੀ ਵਿੱਚ ਸਿਖਲਾਈ ਲਈ ਤਿਆਰ ਕੀਤੇ ਗਏ ਹਵਾਈ ਖੇਤਰਾਂ ਵਿੱਚ, ਪਰ ਰੱਖਿਆ ਲਈ ਨਹੀਂ। ”
ਕੀ ਤੁਸੀਂ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ ਪਾਵਲੋਵ. ਇਹ ਬਿਲਕੁਲ ਸਹੀ ਹੈ। ਦੁਸ਼ਮਣੀ ਦੀ ਸ਼ੁਰੂਆਤ ਵਿੱਚ, ਕੋਪੇਟਸ ਅਤੇ ਟੇਯੂਰਸਕੀ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਹਵਾਬਾਜ਼ੀ ਦੀ ਕੇਂਦਰਿਤ ਤੈਨਾਤੀ 'ਤੇ ਯੂਐਸਐਸਆਰ ਦੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਆਦੇਸ਼ ਨੂੰ ਪੂਰਾ ਕੀਤਾ ਹੈ। ਪਰ ਮੈਂ ਸਰੀਰਕ ਤੌਰ 'ਤੇ ਉਨ੍ਹਾਂ ਦੀ ਰਿਪੋਰਟ ਦੀ ਸ਼ੁੱਧਤਾ ਦੀ ਪੁਸ਼ਟੀ ਨਹੀਂ ਕਰ ਸਕਿਆ। ਪਹਿਲੇ ਬੰਬ ਧਮਾਕੇ ਤੋਂ ਬਾਅਦ, ਏਅਰ ਡਿਵੀਜ਼ਨ ਨੂੰ ਤਬਾਹ ਕਰ ਦਿੱਤਾ ਗਿਆ ਸੀ.
ਲੜਾਈ ਦੀ ਤਿਆਰੀ 'ਤੇ ਹਵਾਬਾਜ਼ੀ ਲਗਾਉਣ ਦਾ ਆਦੇਸ਼ ਸੀ. ਡੀ. ਪਾਵਲੋਵ ਇਸ ਗੱਲ ਨੂੰ ਮੰਨਦੇ ਹਨ। ਜ਼ੈਪੋਵੋ ਏਅਰ ਫੋਰਸ ਦੇ ਕਮਾਂਡਰ ਅਤੇ ਉਸਦੇ ਡਿਪਟੀ ਨੇ ਰਿਪੋਰਟ ਕੀਤੀ (ਡੀ. ਪਾਵਲੋਵ ਦੇ ਅਨੁਸਾਰ) ਕਿ ਹਵਾਬਾਜ਼ੀ ਤਿਆਰ ਕੀਤੀ ਗਈ ਸੀ. ਪਰ, ਫਿਰ ਵੀ, ਹਵਾਈ ਡਿਵੀਜ਼ਨ ਨੂੰ ਤਬਾਹ ਕਰ ਦਿੱਤਾ ਗਿਆ ਸੀ. ਕਿਉਂ? ਜੇ ਉਹ ਸੱਚਮੁੱਚ ਲੜਾਈ ਦੀ ਤਿਆਰੀ 'ਤੇ ਰੱਖੇ ਗਏ ਹੁੰਦੇ, ਤਾਂ ਹਾਰ ਅਸੰਭਵ ਸੀ. ਓਡੇਸਾ ਮਿਲਟਰੀ ਡਿਸਟ੍ਰਿਕਟ ਦੀ ਏਅਰ ਫੋਰਸ ਦੀ ਉਦਾਹਰਣ ਸਪੱਸ਼ਟ ਤੌਰ 'ਤੇ ਇਸ ਨੂੰ ਦਰਸਾਉਂਦੀ ਹੈ.
ਇਹ ਕਿਹਾ ਜਾਣਾ ਚਾਹੀਦਾ ਹੈ ਕਿ ਜੰਗ ਤੋਂ ਪਹਿਲਾਂ ਹਵਾਬਾਜ਼ੀ ਯੂਨਿਟਾਂ ਨੂੰ ਲਗਾਤਾਰ ਸਿਖਲਾਈ ਦਿੱਤੀ ਜਾਂਦੀ ਸੀ। ਲੈਫਟੀਨੈਂਟ ਜਨਰਲ ਐਸ. ਡੋਲਗੁਸ਼ਿਨ (1941 ਵਿੱਚ, 180ਵੀਂ ਏਅਰ ਰੈਜੀਮੈਂਟ ਵਿੱਚ ਇੱਕ ਲੜਾਕੂ ਪਾਇਲਟ) ਦੀਆਂ ਯਾਦਾਂ ਵਿੱਚੋਂ:
ਇੰਜ ਜਾਪਦਾ ਹੈ ਕਿ ਅਸੀਂ ਜੰਗ ਦੀ ਪੂਰੀ ਤਿਆਰੀ ਕਰ ਰਹੇ ਸੀ। ਪਰ ਉਹ ਇਸ ਲਈ ਤਿਆਰ ਨਹੀਂ ਸਨ।
1941 ਦੀਆਂ ਸਰਦੀਆਂ ਦੌਰਾਨ, ਅਸੀਂ ਉੱਚੀ-ਉੱਚਾਈ ਦੀਆਂ ਉਡਾਣਾਂ ਵਿੱਚ ਮੁਹਾਰਤ ਹਾਸਲ ਕੀਤੀ, ਕੋਨ ਅਤੇ ਜ਼ਮੀਨ ਦੋਵਾਂ 'ਤੇ ਬਹੁਤ ਸਾਰੀਆਂ ਸ਼ੂਟਿੰਗਾਂ ਕੀਤੀਆਂ, ਅਤੇ ਰਾਤ ਨੂੰ ਉੱਡਣਾ ਸ਼ੁਰੂ ਕੀਤਾ। ਦਸ ਮਈ ਨੂੰ, ਸਾਡੀ ਰੈਜੀਮੈਂਟ ਨੂੰ ਲਿਡਾ ਤੋਂ ਨੋਵੀ ਡਵੋਰ ਏਅਰਫੀਲਡ ਵਿੱਚ ਤਬਦੀਲ ਕਰ ਦਿੱਤਾ ਗਿਆ, ਜੋ ਕਿ ਗ੍ਰੋਡਨੋ ਦੇ ਬਿਲਕੁਲ ਪੱਛਮ ਵਿੱਚ ਹੈ... ਸਾਫ ਮੌਸਮ ਵਿੱਚ, ਦੋ ਹਜ਼ਾਰ ਮੀਟਰ ਦੀ ਉਚਾਈ ਤੋਂ ਅਸੀਂ ਵੱਖ-ਵੱਖ ਵਾਹਨਾਂ ਨਾਲ ਭਰਿਆ ਇੱਕ ਜਰਮਨ ਏਅਰਫੀਲਡ ਦੇਖਿਆ। ਅਸੀਂ ਇੱਕ ਚਿੱਤਰ ਤਿਆਰ ਕੀਤਾ ਅਤੇ ਇਸਨੂੰ ਮੁੱਖ ਦਫ਼ਤਰ ਨੂੰ ਭੇਜਿਆ। 63
ਇਹ ਪਤਾ ਚਲਦਾ ਹੈ ਕਿ ਪਾਇਲਟ ਰਾਤ ਨੂੰ ਉਡਾਣ ਭਰਨ ਵਿੱਚ ਮੁਹਾਰਤ ਰੱਖਦੇ ਸਨ। ਡੀ. ਪਾਵਲੋਵ ਨੇ ਜਾਂਚ ਵਿੱਚ ਕਿਹਾ ਕਿ ਜ਼ਿਲ੍ਹੇ ਦਾ ਹਵਾਬਾਜ਼ੀ ਰਾਤ ਨੂੰ ਉਡਾਣ ਭਰਨ ਵਿੱਚ ਅਸਮਰੱਥਾ ਹੋਣ ਕਾਰਨ ਜਰਮਨਾਂ ਦਾ ਵਿਰੋਧ ਕਰਨ ਵਿੱਚ ਅਸਮਰੱਥ ਸੀ (18).
ਭਾਵ, ਹਵਾਬਾਜ਼ੀ ਲੜਾਈ ਦੀ ਤਿਆਰੀ ਕਰ ਰਹੀ ਸੀ ਅਤੇ, ਤਾਰ ਦੇ ਅਨੁਸਾਰ, 21 ਜੂਨ ਦੀ ਸ਼ਾਮ ਤੱਕ ਲੜਾਈ ਦੀ ਤਿਆਰੀ (ਘੱਟੋ ਘੱਟ ਜ਼ਪੋਵੋਵੋ ਦੀ ਏਅਰ ਫੋਰਸ) 'ਤੇ ਰੱਖੀ ਜਾਣੀ ਚਾਹੀਦੀ ਸੀ। ਪਰ 21 ਜੂਨ ਦੀ ਸ਼ਾਮ ਨੂੰ, ਜਿਵੇਂ ਕਿ ਐਸ. ਡੋਲਗੁਸ਼ਿਨ ਯਾਦ ਕਰਦੇ ਹਨ:
ਅਤੇ 21 ਜੂਨ ਨੂੰ, ਸ਼ਾਮ ਦੇ ਛੇ ਵਜੇ, ਉਡਾਣਾਂ ਖਤਮ ਕਰਨ ਤੋਂ ਬਾਅਦ, ਸਾਨੂੰ ਇੱਕ ਆਰਡਰ ਮਿਲਿਆ: ਜਹਾਜ਼ ਵਿੱਚੋਂ ਤੋਪਾਂ, ਮਸ਼ੀਨ ਗਨ ਅਤੇ ਗੋਲਾ ਬਾਰੂਦ ਦੇ ਬਕਸੇ ਨੂੰ ਹਟਾਉਣ ਅਤੇ ਇਹ ਸਭ ਇੱਕ ਗੋਦਾਮ ਵਿੱਚ ਸਟੋਰ ਕਰਨ ਲਈ।
ਉਦੋਂ ਹਰ ਕੋਈ ਉਲਝਣ ਵਿੱਚ ਸੀ, ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮਾਮਲਾ ਕੀ ਸੀ, ਪਰ ਉਨ੍ਹਾਂ ਨੇ ਸਾਨੂੰ ਸਮਝਾਇਆ: ਇਹ ਜ਼ਿਲ੍ਹਾ ਫੌਜਾਂ ਦੇ ਕਮਾਂਡਰ ਦਾ ਆਦੇਸ਼ ਸੀ, ਅਤੇ ਆਰਡਰਾਂ ਦੀ ਫੌਜ ਵਿੱਚ ਚਰਚਾ ਨਹੀਂ ਕੀਤੀ ਜਾਂਦੀ। ਅਤੇ ਸਵੇਰੇ ਦੋ ਵਜੇ ਅਲਾਰਮ ਦੀ ਘੋਸ਼ਣਾ ਕੀਤੀ ਗਈ, ਅਤੇ ਅਸੀਂ ਹਥਿਆਰਾਂ ਨੂੰ ਜਹਾਜ਼ਾਂ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ। ਅਤੇ ਉਸ ਸਮੇਂ ਜਰਮਨ ਏਅਰਫੀਲਡ ਉੱਤੇ ਦਿਖਾਈ ਦਿੱਤੇ, ਗੋਲੀਬਾਰੀ ਸ਼ੁਰੂ ਕੀਤੀ, ਬੰਬ ਸੁੱਟਣੇ ਸ਼ੁਰੂ ਕਰ ਦਿੱਤੇ... ਸਭ ਕੁਝ ਅੱਗ ਵਿੱਚ ਸੀ, ਪਰ ਸਾਡੀਆਂ ਦੋ ਉਡਾਣਾਂ ਗ੍ਰੋਡਨੋ ਉੱਤੇ ਲੜਾਈ ਵਿੱਚ ਸ਼ਾਮਲ ਹੋਣ ਵਿੱਚ ਕਾਮਯਾਬ ਹੋ ਗਈਆਂ। ਉਸੇ ਦਿਨ ਅਸੀਂ ਇੱਕ ਹੋਰ ਏਅਰਫੀਲਡ ਲਈ ਉਡਾਣ ਭਰੀ, ਜਿੱਥੇ 127ਵੀਂ ਫਾਈਟਰ ਐਵੀਏਸ਼ਨ ਰੈਜੀਮੈਂਟ ਸਥਿਤ ਸੀ... 64
ਏਅਰ ਰੈਜੀਮੈਂਟ ਨੂੰ ਹਥਿਆਰਬੰਦ ਕਰ ਦਿੱਤਾ ਗਿਆ ਸੀ। ਜਹਾਜ਼ਾਂ ਤੋਂ ਹਥਿਆਰ ਹਟਾ ਦਿੱਤੇ ਗਏ ਸਨ, ਜਾਂ ਕਰਮਚਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ. ਕਿਉਂ, ਜੇ ਹਵਾਈ ਸੈਨਾ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਆਦੇਸ਼ ਹੈ? ਅਤੇ ਇਹ ਸਭ ਯੁੱਧ ਦੀ ਪੂਰਵ ਸੰਧਿਆ 'ਤੇ ਹੋਇਆ ਸੀ.
ਨੀਨਾ ਕੋਪੇਕ (ਏਅਰ ਫੋਰਸ ਜ਼ੈਪੋਵੋ ਆਈ. ਕੋਪੇਕ ਦੇ ਕਮਾਂਡਰ ਦੀ ਪਤਨੀ) ਦੇ ਨੋਟਸ ਵਿੱਚ ਪਾਇਲਟ-ਇੰਸਪੈਕਟਰ ਐਫ. ਓਲੀਨੀਕੋਵ ਦੁਆਰਾ ਉਸ ਨਾਲ ਬੋਲੇ ਗਏ ਸ਼ਬਦ ਹਨ:
ਯੁੱਧ ਦੀ ਪੂਰਵ ਸੰਧਿਆ 'ਤੇ, ਮਾਸਕੋ ਤੋਂ ਜਹਾਜ਼ਾਂ ਨੂੰ ਕਿਸੇ ਕਿਸਮ ਦੀ ਪਰੇਡ ਲਈ ਤਿਆਰ ਕਰਨ ਦਾ ਆਦੇਸ਼ ਆਇਆ, ਯਾਨੀ ਉਨ੍ਹਾਂ ਦੇ ਹਥਿਆਰਾਂ ਨੂੰ ਅਸਥਾਈ ਤੌਰ 'ਤੇ ਹਟਾਉਣ ਲਈ, ਅਤੇ ਇਸ ਲਈ ਫਾਸ਼ੀਵਾਦੀ ਹਮਲੇ ਦੇ ਸਮੇਂ ਉਨ੍ਹਾਂ ਨੂੰ ਹਥਿਆਰਬੰਦ ਕਰ ਦਿੱਤਾ ਗਿਆ ਸੀ। ਸ਼ਾਇਦ ਇਹ ਇਵਾਨ ਦੀ ਮੌਤ ਦਾ ਇੱਕ ਕਾਰਨ ਹੈ। 66
ਇਹ ਉਹ ਯਾਦਾਂ ਹਨ ਜਿਨ੍ਹਾਂ ਨੂੰ ਹੋਰ ਯਾਦਾਂ ਅਤੇ ਦਸਤਾਵੇਜ਼ਾਂ ਦੇ ਵਿਰੁੱਧ ਜਾਂਚਣ ਦੀ ਲੋੜ ਹੈ। ਪਰ ਤੱਥ ਇਹ ਹੈ ਕਿ PribOVO, ZapOVO ਅਤੇ KOVO ਦੀਆਂ ਹਵਾਈ ਫੌਜਾਂ ਨੂੰ ਮਹੱਤਵਪੂਰਨ ਨੁਕਸਾਨ ਹੋਇਆ ਹੈ। ਇੱਥੇ ਅਪਵਾਦ ਓਡੀਵੀਓ ਏਅਰ ਫੋਰਸ ਸੀ। ਇਹ ਕਲਪਨਾ ਕਰਨਾ ਅਸੰਭਵ ਹੈ ਕਿ ਜਦੋਂ ਜ਼ਿਲ੍ਹਿਆਂ ਦੀਆਂ ਜ਼ਮੀਨੀ ਫ਼ੌਜਾਂ ਨੂੰ ਲੜਨ ਦੀ ਤਿਆਰੀ ਲਈ ਲਿਆਂਦਾ ਗਿਆ ਸੀ, ਤਾਂ ਇਹਨਾਂ ਜ਼ਿਲ੍ਹਿਆਂ ਦੀ ਹਵਾਬਾਜ਼ੀ ਲੜਾਈ ਦੀ ਤਿਆਰੀ ਲਈ ਨਹੀਂ ਲਿਆਂਦੀ ਗਈ ਸੀ।
ਇਸ ਦੇ ਨਾਲ ਹੀ ਜ਼ਿਲ੍ਹਿਆਂ ਨੂੰ ਇਕਾਈਆਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਦਸਤਾਵੇਜ਼ੀ ਸਬੂਤ ਹਨ। ਪਰ ਇਸ ਦੇ ਨਾਲ ਹੀ, ਕਈ ਯਾਦਾਂ ਹਨ ਜੋ 21 ਜੂਨ ਨੂੰ ਜਹਾਜ਼ਾਂ ਤੋਂ ਹਥਿਆਰਾਂ ਨੂੰ ਹਟਾਉਣ ਅਤੇ ਕਰਮਚਾਰੀਆਂ ਦੀ ਬਰਖਾਸਤਗੀ ਦੀ ਗੱਲ ਕਰਦੀਆਂ ਹਨ। ਅਜਿਹੇ ਸਬੂਤ ਇਕੱਠੇ ਕਰਨ ਅਤੇ ਵਿਵਸਥਿਤ ਕੀਤੇ ਜਾਣ ਦੀ ਲੋੜ ਹੈ। ਇਹ ਸਾਨੂੰ ਪੱਛਮੀ ਜ਼ਿਲ੍ਹਿਆਂ ਦੀ ਹਵਾਈ ਸੈਨਾ ਵਿੱਚ ਯੁੱਧ ਦੀ ਪੂਰਵ ਸੰਧਿਆ 'ਤੇ ਕੀ ਹੋ ਰਿਹਾ ਸੀ, ਇਸ ਬਾਰੇ ਜਿੰਨਾ ਸੰਭਵ ਹੋ ਸਕੇ ਵਿਸਤ੍ਰਿਤ ਤਸਵੀਰ ਪ੍ਰਦਾਨ ਕਰਨ ਦੀ ਇਜਾਜ਼ਤ ਦੇਵੇਗਾ।
ਯੁੱਧ ਦੀ ਸ਼ੁਰੂਆਤ ਵਿੱਚ, ਜ਼ਿਲ੍ਹਿਆਂ ਦੀਆਂ ਹਵਾਈ ਸੈਨਾਵਾਂ ਦੀ ਹਾਰ ਦੇ ਨਾਲ, ਐਨਕੇਵੀਡੀ ਦੇ ਵਿਸ਼ੇਸ਼ ਵਿਭਾਗ ਨੇ ਹਵਾਈ ਸੈਨਾ ਦੀ ਉੱਚ ਕਮਾਂਡ ਵਿੱਚ ਇੱਕ ਝਗੜਾ ਕੀਤਾ, ਜਿਸਨੂੰ "ਹਵਾਬਾਜ਼ਾਂ ਦਾ ਮਾਮਲਾ" ਕਿਹਾ ਜਾਂਦਾ ਹੈ। ਇਸ ਕੇਸ ਦੇ ਤੱਥਾਂ ਵਿੱਚੋਂ ਇੱਕ ਹੈ ਕਿਊਬੀਸ਼ੇਵ ਵਿੱਚ 23 ਫਰਵਰੀ, 1942 ਨੂੰ ਹਵਾਈ ਸੈਨਾ ਦੇ ਜਨਰਲਾਂ ਨੂੰ ਫਾਂਸੀ ਦਿੱਤੀ ਗਈ। ਉਨ੍ਹਾਂ ਦੇ ਵਿੱਚ:
- ਮੇਜਰ ਜਨਰਲ ਏ. ਆਇਨੋਵ, ਪ੍ਰਿਬੋਵੋ ਏਅਰ ਫੋਰਸ ਦੇ ਕਮਾਂਡਰ;
- ਮੇਜਰ ਜਨਰਲ ਏ. ਟੇਯੂਰਸਕੀ, ਜ਼ੈਪੋਵੋ ਏਅਰ ਫੋਰਸ ਦੇ ਡਿਪਟੀ ਕਮਾਂਡਰ (ਜ਼ਿਲ੍ਹਾ ਏਅਰ ਫੋਰਸ ਕਮਾਂਡਰ, ਮੇਜਰ ਜਨਰਲ ਆਈ. ਕੋਪੇਟਸ, ਨੇ ਆਪਣੇ ਆਪ ਨੂੰ ਗੋਲੀ ਮਾਰ ਲਈ);
- ਲੈਫਟੀਨੈਂਟ ਜਨਰਲ ਈ. ਪਟੂਖਿਨ, ਕੋਵੋ ਏਅਰ ਫੋਰਸ ਦੇ ਕਮਾਂਡਰ।
1. ਆਈ. ਕੋਪੇਟਸ, ਹਵਾਈ ਸੈਨਾ ਦਾ ਕਮਾਂਡਰ, ਜ਼ਪੋਵੋ 2. ਏ. ਇਓਨੋਵ, ਹਵਾਈ ਸੈਨਾ ਦਾ ਕਮਾਂਡਰ, ਪ੍ਰਿਬੋਵੋ 3. ਈ. ਪਟੂਖਿਨ, ਹਵਾਈ ਸੈਨਾ ਦਾ ਕਮਾਂਡਰ, ਕੋਵੋ 4. ਏ. ਟੇਯੂਰਸਕੀ, ਹਵਾਈ ਸੈਨਾ ਦਾ ਡਿਪਟੀ ਕਮਾਂਡਰ ਫੋਰਸ, ਜ਼ਪੋਵੋ
ਫਾਂਸੀ ਦਿੱਤੇ ਗਏ ਸਾਰੇ ਵਿਅਕਤੀਆਂ ਨੂੰ ਲੜਾਈ ਦੀ ਤਿਆਰੀ ਅਤੇ ਤੋੜ-ਫੋੜ ਵਿਚ ਯੂਨਿਟਾਂ ਨੂੰ ਲਿਆਉਣ ਦੇ ਆਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਵਿਚ ਓਡਵੀਓ ਏਅਰ ਫੋਰਸ ਦਾ ਕੋਈ ਕਮਾਂਡਰ ਨਹੀਂ ਹੈ - ਐੱਫ. ਮਿਚੁਗਿਨ.
ਹਵਾਈ ਸੈਨਾ ਬਾਰੇ ਬਹੁਤ ਸਾਰੇ ਸਵਾਲ ਅਤੇ ਸੂਖਮ ਹਨ.
 
7. ਸਰਹੱਦੀ ਲੜਾਈ ਦੇ ਨਤੀਜੇ
ਇਹ ਕਿਹਾ ਜਾ ਸਕਦਾ ਹੈ ਕਿ ਪੱਛਮੀ ਫੌਜੀ ਜ਼ਿਲ੍ਹੇ ਯੁੱਧ ਲਈ ਵੱਖਰੇ ਢੰਗ ਨਾਲ ਤਿਆਰ ਸਨ। ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਲੜਾਕੂ ਸਮਰੱਥਾ 'ਤੇ ਪਿਆ। ਇਸ ਆਮ ਸਿੱਟੇ ਦੀ ਪੁਸ਼ਟੀ ਬਹੁਤ ਸਾਰੇ ਜਰਮਨ ਇਤਿਹਾਸਕਾਰਾਂ ਦੀ ਰਾਏ ਦੁਆਰਾ ਕੀਤੀ ਜਾਂਦੀ ਹੈ। "ਵਿਸ਼ਵ ਯੁੱਧ 1939-1945" ਕਿਤਾਬ ਵਿੱਚ ਵਾਨ ਬਟਲਰ (ਸਾਬਕਾ ਜਰਮਨ ਜਨਰਲ) ਨੇ ਲਿਖਿਆ:
ਅੱਜ ਰੂਸ ਵਿਚ ਸਰਹੱਦੀ ਲੜਾਈਆਂ ਦਾ ਆਲੋਚਨਾਤਮਕ ਮੁਲਾਂਕਣ ਕਰਦੇ ਹੋਏ, ਕੋਈ ਇਸ ਸਿੱਟੇ 'ਤੇ ਪਹੁੰਚ ਸਕਦਾ ਹੈ ਕਿ ਸਿਰਫ ਆਰਮੀ ਗਰੁੱਪ ਸੈਂਟਰ ਹੀ ਅਜਿਹੀਆਂ ਸਫਲਤਾਵਾਂ ਪ੍ਰਾਪਤ ਕਰਨ ਦੇ ਯੋਗ ਸੀ, ਜੋ ਕਿ ਸੰਚਾਲਨ ਦੇ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਵਧੀਆ ਜਾਪਦਾ ਹੈ. ਸਿਰਫ ਇਸ ਦਿਸ਼ਾ ਵਿੱਚ ਜਰਮਨ ਅਸਲ ਵਿੱਚ ਵੱਡੀ ਦੁਸ਼ਮਣ ਤਾਕਤਾਂ ਨੂੰ ਹਰਾਉਣ ਅਤੇ ਕਾਰਜਸ਼ੀਲ ਜਗ੍ਹਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ. ਮੋਰਚੇ ਦੇ ਦੂਜੇ ਖੇਤਰਾਂ ਵਿੱਚ, ਰੂਸੀ ਹਰ ਜਗ੍ਹਾ ਹਾਰ ਗਏ ਸਨ, ਪਰ ਜਰਮਨ ਦੁਸ਼ਮਣ ਦੀਆਂ ਵੱਡੀਆਂ ਫੌਜਾਂ ਨੂੰ ਘੇਰਨ ਜਾਂ ਮੋਟਰਾਂ ਦੇ ਨਿਰਮਾਣ ਲਈ ਅਭਿਆਸ ਦੀ ਲੋੜੀਂਦੀ ਆਜ਼ਾਦੀ ਪ੍ਰਦਾਨ ਕਰਨ ਵਿੱਚ ਅਸਮਰੱਥ ਸਨ।
ਫੌਜੀ ਸਮੂਹ "ਉੱਤਰੀ" ਅਤੇ "ਦੱਖਣ" ਇੱਕ ਨਿਯਮ ਦੇ ਤੌਰ 'ਤੇ, ਦੁਸ਼ਮਣ ਨੂੰ ਪਿੱਛੇ ਧੱਕਦੇ ਹੋਏ ਅੱਗੇ ਵਧੇ, ਜਿਨ੍ਹਾਂ ਨੇ ਕੁਸ਼ਲਤਾ ਨਾਲ ਚਾਲਬਾਜ਼ ਬਚਾਅ ਦੀ ਵਰਤੋਂ ਕੀਤੀ, ਅਤੇ ਉਨ੍ਹਾਂ ਦੇ ਮੋਰਚਿਆਂ 'ਤੇ ਫੈਸਲਾਕੁੰਨ ਸੱਟਾਂ ਮਾਰਨ ਦੇ ਕੋਈ ਮੌਕੇ ਵੀ ਨਹੀਂ ਸਨ। 67
1. ਕੇ. ਟਿੱਪਲਸਕਿਰਚ 1941 ਵਿੱਚ, 30ਵੀਂ ਇਨਫੈਂਟਰੀ ਡਿਵੀਜ਼ਨ ਦੇ ਕਮਾਂਡਰ 2. ਈ. ਮੈਨਸਟੀਨ 1941 ਦੀਆਂ ਗਰਮੀਆਂ ਵਿੱਚ, 56ਵੀਂ ਮੋਟਰਾਈਜ਼ਡ ਕੋਰ ਦਾ ਕਮਾਂਡਰ 3. ਡਬਲਯੂ. ਵੌਨ ਲੀਬ, ਆਰਮੀ ਗਰੁੱਪ ਨਾਰਥ ਦਾ ਕਮਾਂਡਰ
ਜੁਲਾਈ 1941 ਦੇ ਅੱਧ ਵਿੱਚ ਹੋਈ ਜੰਗ ਬਾਰੇ ਇਹ ਵੌਨ ਬਟਲਰ ਦੀ ਸੰਖੇਪ ਜਾਣਕਾਰੀ ਹੈ।
ਇੱਕ ਹੋਰ ਜਰਮਨ ਖੋਜਕਾਰ ਕੇ. ਟਿੱਪਲਸਕਿਰਚ (ਇੱਕ ਸਾਬਕਾ ਜਨਰਲ ਵੀ) ਨੇ ਆਪਣੀ ਕਿਤਾਬ “ਹਿਸਟਰੀ ਆਫ਼ ਦ ਸੈਕਿੰਡ ਵਰਲਡ ਵਾਰ” ਵਿੱਚ ਪ੍ਰਿਬੋਵੋ (22 ਜੂਨ, 1941 ਤੋਂ ਉੱਤਰ-ਪੱਛਮੀ ਮੋਰਚੇ ਤੋਂ) ਦੀਆਂ ਫ਼ੌਜਾਂ ਦੀ ਲਚਕੀਲੇਪਣ ਬਾਰੇ ਦੱਸਿਆ ਹੈ ਕਿ:
ਸ਼ੁਰੂ ਤੋਂ ਹੀ, ਮਾਰਸ਼ਲ ਵੋਰੋਸ਼ੀਲੋਵ ਦੀ ਕਮਾਨ ਹੇਠ ਦੁਸ਼ਮਣ ਫੌਜਾਂ ਦਾ ਡੂੰਘਾ ਪ੍ਰਬੰਧ ਸੀ... ਸਪੱਸ਼ਟ ਤੌਰ 'ਤੇ, ਦੁਸ਼ਮਣ ਪੂਰਬੀ ਪ੍ਰਸ਼ੀਆ ਵਿੱਚ ਜਰਮਨ ਬਣਤਰਾਂ ਦੀ ਵੱਡੀ ਇਕਾਗਰਤਾ ਤੋਂ ਜਾਣੂ ਸੀ... ਵੱਡੀ ਦੁਸ਼ਮਣ ਫੌਜਾਂ ਦੇ ਵਿਨਾਸ਼, ਜਿਵੇਂ ਕਿ ਯੋਜਨਾ ਬਣਾਈ ਗਈ ਸੀ। , ਨਹੀਂ ਕੀਤਾ ਗਿਆ ਸੀ ...
ਦੁਸ਼ਮਣ ਦੀ ਦ੍ਰਿੜਤਾ ਯਕੀਨਨ ਸੀ; ਉਸਦੇ ਜਵਾਬੀ ਹਮਲੇ ਵਿੱਚ ਹਿੱਸਾ ਲੈਣ ਵਾਲੇ ਟੈਂਕਾਂ ਦੀ ਗਿਣਤੀ ਹੈਰਾਨੀਜਨਕ ਸੀ। ਇਹ ਇੱਕ ਦ੍ਰਿੜ ਇੱਛਾ ਸ਼ਕਤੀ ਵਾਲਾ ਦੁਸ਼ਮਣ ਸੀ, ਜਿਸ ਨੇ ਬੇਰਹਿਮੀ ਨਾਲ, ਪਰ ਸੰਚਾਲਨ ਕਲਾ ਦੇ ਗਿਆਨ ਤੋਂ ਬਿਨਾਂ, ਆਪਣੀਆਂ ਫੌਜਾਂ ਨੂੰ ਲੜਾਈ ਵਿੱਚ ਸੁੱਟ ਦਿੱਤਾ। 68
ਜਰਮਨ ਜਨਰਲ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ "ਦੁਸ਼ਮਣ ਨੂੰ ਪਤਾ ਸੀ" ਜਰਮਨ ਫੌਜਾਂ ਦੀ ਇਕਾਗਰਤਾ ਬਾਰੇ ਅਤੇ ਤਿਆਰ ਸੀ। ਇਸ ਦਿਸ਼ਾ ਵਿੱਚ ਦੁਸ਼ਮਣ ਨੂੰ ਘੇਰਨਾ ਅਤੇ ਨਸ਼ਟ ਕਰਨਾ ਸੰਭਵ ਨਹੀਂ ਸੀ।
ਇਹੋ ਹੀ ਫੌਜਾਂ, ਦੁਸ਼ਮਣ ਤੋਂ "ਜਾਣੂ" ਸਨ, PribOVO ਫੌਜਾਂ ਨੇ ਈ. ਮਾਨਸਟਾਈਨ (ਜਰਮਨ ਏਅਰ ਫੋਰਸ ਨੂੰ ਵੀ) ਦੀ ਕਮਾਂਡ ਹੇਠ 56ਵੀਂ ਮੋਟਰਾਈਜ਼ਡ ਕੋਰ ਦੇ ਵਿਰੁੱਧ 14-18 ਜੁਲਾਈ, 1941 ਨੂੰ ਸੋਲਟਸੀ ਦੇ ਨੇੜੇ ਪਹਿਲੇ ਸਫਲ ਜਵਾਬੀ ਹਮਲੇ ਵਿੱਚੋਂ ਇੱਕ ਸ਼ੁਰੂ ਕੀਤਾ। ਕੋਰ ਦੇ ਹਿੱਸਿਆਂ ਦੀ ਸਪਲਾਈ ਕਰਨ ਲਈ ਇੱਕ ਹਵਾਈ ਪੁਲ)। ਜਵਾਬੀ ਹਮਲੇ ਦੇ ਨਤੀਜੇ ਵਜੋਂ, ਜਰਮਨ ਫੌਜ ਨੂੰ 40 ਕਿਲੋਮੀਟਰ ਪਿੱਛੇ ਸੁੱਟ ਦਿੱਤਾ ਗਿਆ ਸੀ. ਸੋਵੀਅਤ ਫੌਜਾਂ ਘੇਰਾਬੰਦੀ ਵਾਲੀਆਂ ਇਕਾਈਆਂ ਨੂੰ ਨਸ਼ਟ ਕਰਨ ਵਿੱਚ ਅਸਮਰੱਥ ਸਨ, ਮਹੱਤਵਪੂਰਨ ਨੁਕਸਾਨ ਝੱਲਦਿਆਂ ਕੋਰ ਬਚ ਗਈ (8ਵੀਂ ਪੈਂਜ਼ਰ ਡਿਵੀਜ਼ਨ ਨੂੰ ਮੁੜ ਭਰਨ ਲਈ ਪਿੱਛੇ ਭੇਜਿਆ ਗਿਆ ਸੀ)। ਸੋਲਟਸੀ ਦੇ ਨੇੜੇ, ਟੈਂਕ ਯੂਨਿਟਾਂ ਦੀ ਵਰਤੋਂ ਬਾਰੇ ਕੀਮਤੀ ਜਰਮਨ ਦਸਤਾਵੇਜ਼ ਹਾਸਲ ਕੀਤੇ ਗਏ ਸਨ. ਇਹ 1941 ਦੀਆਂ ਗਰਮੀਆਂ ਦੀਆਂ ਲੜਾਈਆਂ ਦੇ ਐਪੀਸੋਡਾਂ ਵਿੱਚੋਂ ਇੱਕ ਹੈ, ਜਿਸ ਬਾਰੇ ਹਰ ਕੋਈ ਨਹੀਂ ਜਾਣਦਾ।
ਜ਼ੈਪੋਵੋ (ਪੱਛਮੀ ਮੋਰਚੇ ਦਾ ਨਾਮ ਬਦਲਿਆ ਗਿਆ) ਦੀ ਅਸਫਲਤਾ ਨੇ ਭਵਿੱਖ ਵਿੱਚ ਗੁਆਂਢੀ ਮੋਰਚਿਆਂ ਦੀ ਸਥਿਤੀ ਨੂੰ ਕਾਫ਼ੀ ਗੁੰਝਲਦਾਰ ਬਣਾ ਦਿੱਤਾ ਹੈ। ਇਹ ਆਰਮੀ ਗਰੁੱਪ ਸੈਂਟਰ ਦੀਆਂ ਟੁਕੜੀਆਂ ਸਨ ਜਿਨ੍ਹਾਂ ਨੇ ਅਗਸਤ ਵਿੱਚ ਉੱਤਰੀ ਅਤੇ ਦੱਖਣ (ਕੀਵ ਜੇਬ) ਵਿੱਚ ਫਲੈਂਕ ਹਮਲੇ ਕੀਤੇ ਸਨ।
30 ਜੂਨ ਨੂੰ, ਫਰੰਟ ਕਮਾਂਡਰ, ਜਨਰਲ ਡੀ. ਪਾਵਲੋਵ ਨੂੰ ਕਮਾਂਡ ਤੋਂ ਹਟਾ ਦਿੱਤਾ ਗਿਆ ਸੀ, ਅਤੇ 4 ਜੁਲਾਈ ਨੂੰ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਥੋੜ੍ਹੇ ਸਮੇਂ ਵਿੱਚ, ਪੱਛਮੀ ਫਰੰਟ ਦੇ ਕਈ ਕਮਾਂਡਰ ਗ੍ਰਿਫਤਾਰ ਕਰ ਲਏ ਗਏ। ਜਾਂਚ ਦੇ ਨਤੀਜੇ ਵਜੋਂ, ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ:
- ਫਰੰਟ ਦੇ ਚੀਫ਼ ਆਫ਼ ਸਟਾਫ, ਮੇਜਰ ਜਨਰਲ ਵੀ. ਕਲੀਮੋਵਸਕੀਖ;
- ਫਰੰਟ ਕਮਿਊਨੀਕੇਸ਼ਨਜ਼ ਦੇ ਮੁਖੀ, ਮੇਜਰ ਜਨਰਲ ਏ. ਗ੍ਰੀਗੋਰੀਏਵ;
- ਫਰੰਟ ਆਰਟਿਲਰੀ ਦੇ ਮੁਖੀ, ਲੈਫਟੀਨੈਂਟ ਜਨਰਲ ਐਨ. ਕਲਿਚ;
- 14ਵੀਂ ਮਸ਼ੀਨੀ ਕੋਰ ਦੇ ਕਮਾਂਡਰ, ਮੇਜਰ ਜਨਰਲ ਐਸ. ਓਬੋਰਿਨ;
- ਚੌਥੀ ਸੈਨਾ ਦੇ ਕਮਾਂਡਰ, ਮੇਜਰ ਜਨਰਲ ਏ. ਕੋਰੋਬਕੋਵ।
1. ਵੀ. ਕਲੀਮੋਵਸਕੀਖ, ਜ਼ੈਪੋਵੋ 2 ਦੇ ਸਟਾਫ਼ ਦੇ ਮੁਖੀ. ਏ. ਗ੍ਰਿਗੋਰੀਵ, ਜ਼ੈਪੋਵੋ 3 ਦੇ ਸੰਚਾਰ ਦੇ ਮੁਖੀ. ਐਨ. ਕਲੀਚ, ਜ਼ੈਪੋਵੋ 4 ਦੇ ਤੋਪਖਾਨੇ ਦੇ ਮੁਖੀ. ਏ. ਕੋਰੋਬਕੋਵ, 4ਵੀਂ ਸੈਨਾ ਦੇ ਕਮਾਂਡਰ
ਫੌਜੀ-ਸਿਆਸੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਜ਼ਿਲ੍ਹੇ ਦੀ ਅਣਥੱਕਤਾ ਦਾ ਦੋਸ਼ੀ ਮੰਨਿਆ। ਹੋਰ ਮੋਰਚਿਆਂ 'ਤੇ ਕੋਈ ਸਮਾਨ ਜਾਂਚ ਜਾਂ ਫਾਂਸੀ ਨਹੀਂ ਸੀ (ਇਕੱਲੇ ਕੇਸ ਸਨ)। ਜ਼ਾਹਰਾ ਤੌਰ 'ਤੇ ਜੰਗ ਸ਼ੁਰੂ ਹੋਣ 'ਤੇ ਜਨਰਲਾਂ ਨੂੰ ਗੋਲੀ ਮਾਰਨ ਲਈ ਕੁਝ ਬਹੁਤ ਹੀ ਗੰਭੀਰ ਵਾਪਰਿਆ ਸੀ, ਜਿਸ ਨਾਲ ਰੈੱਡ ਆਰਮੀ ਦੇ ਕਮਾਂਡ ਸਟਾਫ ਵਿਚ ਘਬਰਾਹਟ ਵਾਲਾ ਮਾਹੌਲ ਪੈਦਾ ਹੋ ਗਿਆ ਸੀ।
ਯੁੱਧ ਦੀ ਸ਼ੁਰੂਆਤ ਵਿੱਚ, ਬਹੁਤ ਸਾਰੇ ਜਰਨੈਲ ਆਪਣੇ ਫਰਜ਼ਾਂ ਵਿੱਚ ਅਸਫਲ ਰਹੇ। ਇਸ ਲਈ, ਖਾਸ ਤੌਰ 'ਤੇ, ਪ੍ਰਿਬੋਵੋ (ਉੱਤਰੀ-ਪੱਛਮੀ ਫਰੰਟ) ਦੇ ਕਮਾਂਡਰ ਐਫ. ਕੁਜ਼ਨੇਤਸੋਵ ਨੂੰ 3 ਜੁਲਾਈ ਨੂੰ ਕਮਾਂਡ ਤੋਂ ਹਟਾ ਦਿੱਤਾ ਗਿਆ ਸੀ। ਪਰ ਉਸ ਨੂੰ ਗੋਲੀ ਨਹੀਂ ਮਾਰੀ ਗਈ ਸੀ, ਸਗੋਂ ਕਿਸੇ ਹੋਰ ਅਹੁਦੇ 'ਤੇ ਤਬਦੀਲ ਕਰ ਦਿੱਤਾ ਗਿਆ ਸੀ। ਮੈਂ ਇਹ ਮੰਨ ਲਵਾਂਗਾ ਕਿ ਸਜ਼ਾ ਨੇ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜੋ ਘੱਟੋ ਘੱਟ, ਆਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ, ਫੜੇ ਗਏ ਸਨ।
ਜ਼ਮੀਨ 'ਤੇ ਫੌਜ ਲਈ ਕੀ ਸਵਾਲ ਹੋ ਸਕਦੇ ਹਨ ਜਦੋਂ ਜਨਰਲ ਸਟਾਫ ਨੇ ਆਪਣੇ ਆਪ ਨੂੰ ਵੱਧ ਤੋਂ ਵੱਧ ਸੰਭਾਵਿਤ ਤਾਕਤਾਂ (ਜੀ. ਜ਼ੂਕੋਵ ਦੀਆਂ ਯਾਦਾਂ ਤੋਂ) ਦੀ ਵਰਤੋਂ ਕਰਦੇ ਹੋਏ ਅਜਿਹੇ ਸ਼ਕਤੀਸ਼ਾਲੀ ਝਟਕੇ ਦੀ ਉਮੀਦ ਨਹੀਂ ਕੀਤੀ ਸੀ. ਇਸ ਲਈ, ਅਜਿਹੀ ਸਥਿਤੀ ਵਿੱਚ ਲੋੜਾਂ ਬੁਨਿਆਦੀ ਆਦੇਸ਼ਾਂ ਨੂੰ ਪੂਰਾ ਕਰਨ ਅਤੇ ਇਕਾਈਆਂ ਨੂੰ ਤਿਆਰੀ ਵਿੱਚ ਬਣਾਈ ਰੱਖਣ ਦੀਆਂ ਸਨ।
ਮੈਂ ਜੂਨ 1941 ਦੀ ਜਰਮਨ ਫੌਜ ਬਾਰੇ ਵੱਖਰੇ ਤੌਰ 'ਤੇ ਕਹਿਣਾ ਚਾਹਾਂਗਾ। ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਹੋ ਸਕਦਾ, ਪਰ ਇਹ ਉਸ ਸਮੇਂ ਦੀ ਸਭ ਤੋਂ ਵਧੀਆ ਫੌਜ ਸੀ। ਪੈਦਲ ਸੈਨਾ, ਸੈਪਰਸ, ਤੋਪਖਾਨੇ, ਟੈਂਕਾਂ, ਹਵਾਬਾਜ਼ੀ ਅਤੇ ਸਪਲਾਈ ਸੇਵਾਵਾਂ ਵਿਚਕਾਰ ਸੁਚਾਰੂ ਆਪਸੀ ਤਾਲਮੇਲ ਵਿੱਚ ਸਭ ਤੋਂ ਵਧੀਆ। ਉਸ ਸਮੇਂ ਜਰਮਨ ਜਨਰਲਾਂ ਨੂੰ ਪਤਾ ਸੀ ਕਿ ਟੈਂਕ ਬਣਤਰਾਂ ਨੂੰ ਆਪਣੇ ਵਿਰੋਧੀਆਂ ਨਾਲੋਂ ਬਿਹਤਰ ਕਿਵੇਂ ਵਰਤਣਾ ਹੈ। ਅਤੇ ਇਹ ਨਾ ਸਿਰਫ ਲਾਲ ਫੌਜ 'ਤੇ ਲਾਗੂ ਹੁੰਦਾ ਹੈ, ਸਗੋਂ ਗ੍ਰੇਟ ਬ੍ਰਿਟੇਨ ਅਤੇ ਫਰਾਂਸ 'ਤੇ ਵੀ ਲਾਗੂ ਹੁੰਦਾ ਹੈ. ਫਰਾਂਸੀਸੀ ਫੌਜੀ ਸੋਚ ਪਹਿਲੇ ਵਿਸ਼ਵ ਯੁੱਧ ਦੇ ਤਜਰਬੇ ਤੋਂ ਅੱਗੇ ਨਹੀਂ ਜਾ ਸਕੀ। ਪਰ ਦੁਸ਼ਮਣ ਨੂੰ ਡੂੰਘਾਈ ਨਾਲ ਕਵਰ ਕਰਨ ਅਤੇ ਘੇਰਾ ਪਾਉਣ ਲਈ ਇਸ ਸਫਲਤਾ ਵਿੱਚ ਵਿਸ਼ੇਸ਼ ਭੰਡਾਰਾਂ ਦੀ ਸ਼ੁਰੂਆਤ ਦੇ ਨਾਲ ਹਮਲਾਵਰ ਸਮੂਹਾਂ ਦੀ ਵਰਤੋਂ ਕਰਦੇ ਹੋਏ ਮੋਰਚੇ ਦੀ ਇੱਕ ਵਿਸ਼ਾਲ ਸਫਲਤਾ ਵਿੱਚ ਉਸਨੂੰ ਜਰਮਨੀ ਵਾਂਗ ਹੀ ਅਨੁਭਵ ਸੀ। ਜਰਮਨਾਂ ਨੇ ਟੈਂਕ ਅਤੇ ਮੋਬਾਈਲ ਤੋਪਖਾਨੇ ਦੀਆਂ ਇਕਾਈਆਂ ਨੂੰ ਜੋੜ ਕੇ ਇਸ ਰਣਨੀਤੀ ਨੂੰ ਸੁਧਾਰਿਆ। ਫਰਾਂਸ ਇਸ ਨਾਲ ਨਜਿੱਠ ਨਹੀਂ ਸਕਿਆ, ਇਸ ਤੱਥ ਦੇ ਬਾਵਜੂਦ ਕਿ ਇਸ ਵਿਚ ਘਰੇਲੂ ਯੁੱਧ ਨਹੀਂ ਸੀ, ਪਰ ਫੌਜ ਵਿਚ ਦਮਨ ਸੀ। ਯੁੱਧ ਦੇ ਨਵੇਂ ਤਰੀਕਿਆਂ ਬਾਰੇ "ਸੋਚਣ" ਦੀ ਉਨ੍ਹਾਂ ਦੀ ਅਸਮਰੱਥਾ ਲਈ ਸੋਵੀਅਤ ਕਮਾਂਡ ਸਟਾਫ ਨੂੰ ਦੋਸ਼ੀ ਠਹਿਰਾਉਣਾ ਪੂਰੀ ਤਰ੍ਹਾਂ ਉਚਿਤ ਨਹੀਂ ਹੈ। ਇਹ ਹਰ ਕਿਸੇ ਲਈ ਆਮ ਗੱਲ ਸੀ। ਜਰਮਨਾਂ ਕੋਲ ਇੱਕ ਹੱਲ ਲੱਭਣ ਲਈ ਇੱਕ ਬਹੁਤ ਵੱਡਾ ਪ੍ਰੇਰਕ ਸੀ - ਪਹਿਲੇ ਵਿਸ਼ਵ ਯੁੱਧ ਵਿੱਚ ਆਪਣੀ ਹਾਰ ਦਾ ਬਦਲਾ ਲੈਣ ਦੀ ਇੱਛਾ। ਲਾਖਣਿਕ ਤੌਰ 'ਤੇ, ਜਰਮਨਾਂ ਨੇ “ਨਫ਼ਰਤ ਰੱਖੀ।”
ਇਸ ਤੋਂ ਇਲਾਵਾ, ਜੂਨ 1941 ਤੱਕ, ਜਰਮਨ ਫੌਜ ਕੋਲ ਪੋਲਿਸ਼ ਕੰਪਨੀ, ਫਰਾਂਸੀਸੀ ਕੰਪਨੀ, ਅਤੇ ਯੂਰਪ ਦੇ ਉੱਤਰ ਅਤੇ ਦੱਖਣ ਵਿੱਚ ਵਿਅਕਤੀਗਤ ਕੰਪਨੀਆਂ ਦਾ ਵਿਲੱਖਣ ਲੜਾਈ ਦਾ ਤਜਰਬਾ ਸੀ। ਫੌਜੀਆਂ ਅਤੇ ਅਫਸਰਾਂ ਦੀ ਵੱਡੀ ਭੀੜ (ਚਾਰ ਮਿਲੀਅਨ ਤੋਂ ਵੱਧ ਲੋਕ) ਇਹਨਾਂ ਫੌਜੀ ਕੰਪਨੀਆਂ ਵਿੱਚੋਂ ਲੰਘੇ। ਇਸ ਸਭ ਨੇ ਜਰਮਨ ਫੌਜ ਨੂੰ ਇੱਕ ਅਸਲੀ ਫੌਜੀ ਮਸ਼ੀਨ ਬਣਾ ਦਿੱਤਾ ਜੋ ਜਾਣਦੀ ਹੈ ਕਿ ਕੀ ਅਤੇ ਕਿਵੇਂ ਕਰਨਾ ਹੈ. ਲਾਲ ਫੌਜ ਦਾ ਲੜਾਈ ਦਾ ਤਜਰਬਾ ਖਾਲਖਿਨ ਗੋਲ (70 ਹਜ਼ਾਰ ਤੋਂ ਵੱਧ ਲੋਕ ਨਹੀਂ) ਅਤੇ ਵਿੰਟਰ ਵਾਰ (ਲਗਭਗ 400 ਹਜ਼ਾਰ ਲੋਕ) ਦੀਆਂ ਲੜਾਈਆਂ ਤੱਕ ਸੀਮਿਤ ਸੀ। ਇਹ ਤਜਰਬਾ ਹੈ ਜੋ ਫੌਜੀ ਯੂਨਿਟਾਂ ਨੂੰ ਅਸਲ ਵਿੱਚ ਹੁਨਰਮੰਦ ਬਣਾਉਂਦਾ ਹੈ। ਕੋਈ ਵੀ ਅਭਿਆਸ ਜਾਂ ਸਟਾਫ ਦੀਆਂ ਖੇਡਾਂ ਉਸਦੀ ਥਾਂ ਨਹੀਂ ਲੈ ਸਕਦੀਆਂ। ਅਸਲ ਲੜਾਈ ਦਾ ਤਜਰਬਾ ਜੰਗ ਦੇ ਪਹਿਲੇ ਦਿਨਾਂ ਤੋਂ ਲਾਲ ਫੌਜ ਵਿੱਚ ਪ੍ਰਗਟ ਹੋਣਾ ਅਤੇ ਇਕੱਠਾ ਕਰਨਾ ਸ਼ੁਰੂ ਹੋਇਆ.
ਕੀ ਲਾਲ ਫੌਜ 1941 ਵਿਚ ਜਰਮਨਾਂ ਨੂੰ ਹਰਾ ਸਕਦੀ ਸੀ? ਮੇਰੀ ਰਾਏ ਨਹੀਂ ਹੈ। ਉਹ ਜ਼ਿੱਦੀ ਲੜਾਈਆਂ, ਤਾਕਤ ਇਕੱਠੀ ਕਰਨ, ਆਪਸੀ ਤਾਲਮੇਲ ਦੇ ਤਜ਼ਰਬੇ ਅਤੇ ਦੁਸ਼ਮਣ ਨੂੰ ਥਕਾ ਦੇਣ ਦੇ ਨਾਲ ਪਿੱਛੇ ਹਟ ਸਕਦੀ ਸੀ, ਉਸ ਪਲ ਦੀ ਉਡੀਕ ਕਰ ਸਕਦੀ ਸੀ ਜਦੋਂ ਜਰਮਨ ਫੌਜਾਂ ਦਾ ਹਮਲਾ ਖਤਮ ਹੋ ਗਿਆ ਸੀ। ਇਸ ਲਈ ਡੂੰਘੀ ਪੱਧਰੀ ਰੱਖਿਆ ਦੀ ਲੋੜ ਸੀ।
 
ਅਧਿਆਇ 3. ਜਰਮਨ ਜਰਨੈਲ: "ਪਹਿਲਾ ਗੰਭੀਰ ਦੁਸ਼ਮਣ"
 
ਮਹਾਨ ਦੇਸ਼ਭਗਤ ਯੁੱਧ ਦੇ ਇਤਿਹਾਸ 'ਤੇ ਮਹੱਤਵਪੂਰਨ ਦਸਤਾਵੇਜ਼ੀ ਸਰੋਤਾਂ ਵਿੱਚੋਂ ਇੱਕ ਜਰਮਨ ਦਸਤਾਵੇਜ਼, ਵੇਹਰਮਚਟ ਸਿਪਾਹੀਆਂ ਦੇ ਪੱਤਰਾਂ ਦੇ ਨਾਲ-ਨਾਲ ਜਰਮਨ ਜਰਨੈਲਾਂ ਦੀਆਂ ਗਵਾਹੀਆਂ ਅਤੇ ਮੁਲਾਂਕਣ ਹਨ। ਯੂਐਸਐਸਆਰ ਪ੍ਰਤੀ ਕਿਸੇ ਵੀ ਕਿਸਮ ਦੇ ਨਿੱਘੇ ਰਵੱਈਏ ਦੇ ਬਾਅਦ ਵਾਲੇ ਨੂੰ ਸ਼ੱਕ ਕਰਨਾ ਮੁਸ਼ਕਲ ਹੈ, ਇਸ ਲਈ ਕੋਈ ਵੀ ਉਨ੍ਹਾਂ ਦੀਆਂ ਯਾਦਾਂ ਨੂੰ ਸ਼ਿੰਗਾਰ ਨਹੀਂ ਦੇਵੇਗਾ.
ਜੇ ਕੋਈ ਸੋਵੀਅਤ ਡੇਟਾ ਅਤੇ ਦਸਤਾਵੇਜ਼ਾਂ ਨੂੰ ਝੂਠੇ ਅਤੇ ਪ੍ਰਚਾਰ ਵਜੋਂ ਪਰਿਭਾਸ਼ਿਤ ਕਰਦਾ ਹੈ, ਤਾਂ ਜਰਮਨ ਸਮੱਗਰੀ ਨੂੰ ਸੋਵੀਅਤ ਪ੍ਰਚਾਰ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਅਤੇ ਇਸ ਲਈ, ਲਾਲ ਸੈਨਾ ਬਾਰੇ ਉਨ੍ਹਾਂ ਦੇ ਸਬੂਤ ਨੂੰ ਕਾਫ਼ੀ ਉਦੇਸ਼ ਮੰਨਿਆ ਜਾ ਸਕਦਾ ਹੈ.
 
1. ਲਾਲ ਫੌਜ ਕਿਵੇਂ ਲੜੇ
ਮਹਾਨ ਦੇਸ਼ਭਗਤੀ ਯੁੱਧ ਦੀ ਸ਼ੁਰੂਆਤ ਬਾਰੇ ਆਮ ਮਿੱਥਾਂ ਵਿੱਚੋਂ ਇੱਕ ਇਹ ਹੈ ਕਿ ਰੈੱਡ ਆਰਮੀ ਦੀਆਂ ਫੌਜਾਂ ਪਹਿਲੇ ਝਟਕੇ ਨਾਲ ਇੰਨੇ ਨਿਰਾਸ਼ ਹੋ ਗਈਆਂ ਸਨ ਕਿ ਉਨ੍ਹਾਂ ਨੇ ਵਿਵਹਾਰਕ ਤੌਰ 'ਤੇ ਵਿਰੋਧ ਕਰਨਾ ਬੰਦ ਕਰ ਦਿੱਤਾ ਸੀ। ਇਸਦੇ ਕਾਰਨ ਸਿਰਫ ਸਰਹੱਦੀ ਲੜਾਈਆਂ ਵਿੱਚ ਹਾਰ ਨਾਲ ਹੀ ਨਹੀਂ, ਸਗੋਂ "ਜਬਰ, ਅਕਾਲ, ਬੇਦਖਲੀ ਅਤੇ ਆਮ ਤੌਰ 'ਤੇ ਅਪਰਾਧਿਕ ਸ਼ਾਸਨ ਲਈ ਲੜਨ ਲਈ ਸਮਾਜ ਦੇ ਵੱਡੇ ਵਰਗਾਂ ਦੀ ਝਿਜਕ ਕਾਰਨ ਫੌਜਾਂ ਦੇ ਕਮਜ਼ੋਰ ਮਨੋਬਲ ਨਾਲ ਵੀ ਜੁੜੇ ਹੋਏ ਹਨ। "
ਇਸ ਦੌਰਾਨ, ਜਰਮਨ ਜਨਰਲਾਂ ਦੇ ਸਬੂਤ ਹਨ ਜੋ ਇਸ ਰਾਏ ਨਾਲ ਸਹਿਮਤ ਨਹੀਂ ਹਨ ਕਿ ਲਾਲ ਫੌਜ ਨੇ ਵਿਰੋਧ ਬੰਦ ਕਰ ਦਿੱਤਾ ਹੈ. ਜੰਗ ਦੇ ਪਹਿਲੇ ਮਹੀਨਿਆਂ ਬਾਰੇ ਜਰਮਨ ਆਰਮੀ ਦੇ ਚੀਫ਼ ਆਫ਼ ਜਨਰਲ ਸਟਾਫ਼ ਜਨਰਲ ਐੱਫ. ਹੈਲਡਰ ਦੀ ਡਾਇਰੀ ਤੋਂ:
24 ਜੂਨ 1941 ਈ.
ਸਰਹੱਦੀ ਪੱਟੀ ਵਿੱਚ ਦੁਸ਼ਮਣ ਨੇ ਲਗਭਗ ਹਰ ਥਾਂ ਟਾਕਰੇ ਦੀ ਪੇਸ਼ਕਸ਼ ਕੀਤੀ। ਜੇ ਉਸੇ ਸਮੇਂ ਉਹ ਸਥਿਤੀ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ ਸੀ, ਤਾਂ ਇਹ ਰਣਨੀਤਕ ਹੈਰਾਨੀ ਦਾ ਨਤੀਜਾ ਸੀ, ਜਿਸ ਕਾਰਨ ਇਹ ਤੱਥ ਸਾਹਮਣੇ ਆਇਆ ਕਿ ਦੁਸ਼ਮਣ ਦਾ ਵਿਰੋਧ ਅਸੰਗਠਿਤ, ਅਸੰਗਤ ਅਤੇ ਇਸ ਲਈ ਬੇਅਸਰ ਹੋ ਗਿਆ।
26 ਜੂਨ 1941 ਈ.
ਆਰਮੀ ਗਰੁੱਪ ਦੱਖਣ ਹੌਲੀ-ਹੌਲੀ ਅੱਗੇ ਵਧ ਰਿਹਾ ਹੈ, ਬਦਕਿਸਮਤੀ ਨਾਲ ਮਹੱਤਵਪੂਰਨ ਨੁਕਸਾਨ ਹੋ ਰਿਹਾ ਹੈ। ਫੌਜੀ ਸਮੂਹ ਦੱਖਣ ਦੇ ਵਿਰੁੱਧ ਕੰਮ ਕਰ ਰਿਹਾ ਦੁਸ਼ਮਣ ਦ੍ਰਿੜ ਅਤੇ ਊਰਜਾਵਾਨ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਦਾ ਹੈ।
28 ਜੂਨ 1941 ਈ.
1st Panzer ਗਰੁੱਪ ਦੇ ਸੱਜੇ ਪਾਸੇ 'ਤੇ, 8th ਰੂਸੀ ਟੈਂਕ ਕੋਰ ਸਾਡੀ ਸਥਿਤੀ ਦੇ ਅੰਦਰ ਡੂੰਘੇ ਦਾਖਲ ਹੋਏ ਅਤੇ 11th Panzer ਡਿਵੀਜ਼ਨ ਦੇ ਪਿਛਲੇ ਪਾਸੇ ਚਲੇ ਗਏ. ਇਸ ਦੁਸ਼ਮਣ ਦੇ ਘੁਸਪੈਠ ਨੇ ਸਪੱਸ਼ਟ ਤੌਰ 'ਤੇ ਸਾਡੇ ਪਿਛਲੇ ਹਿੱਸੇ ਵਿੱਚ ਬਹੁਤ ਉਲਝਣ ਪੈਦਾ ਕੀਤਾ. ਸਾਹਮਣੇ ਤੋਂ ਜਾਣਕਾਰੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਰੂਸੀ ਹਰ ਜਗ੍ਹਾ ਆਖਰੀ ਆਦਮੀ ਤੱਕ ਲੜ ਰਹੇ ਹਨ. ਸਿਰਫ਼ ਕੁਝ ਥਾਵਾਂ 'ਤੇ ਹੀ ਉਹ ਆਤਮ ਸਮਰਪਣ ਕਰਦੇ ਹਨ।
ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਤੋਪਖਾਨੇ ਦੀਆਂ ਬੈਟਰੀਆਂ ਆਦਿ ਫੜੀਆਂ ਜਾਂਦੀਆਂ ਹਨ, ਸਿਰਫ ਕੁਝ ਹੀ ਸਮਰਪਣ ਕਰਦੇ ਹਨ। ਕੁਝ ਰੂਸੀ ਉਦੋਂ ਤੱਕ ਲੜਦੇ ਹਨ ਜਦੋਂ ਤੱਕ ਉਹ ਮਾਰੇ ਨਹੀਂ ਜਾਂਦੇ, ਦੂਸਰੇ ਭੱਜ ਜਾਂਦੇ ਹਨ, ਆਪਣੀਆਂ ਵਰਦੀਆਂ ਸੁੱਟ ਦਿੰਦੇ ਹਨ ਅਤੇ ਕਿਸਾਨਾਂ ਦੀ ਆੜ ਵਿੱਚ ਘੇਰਾਬੰਦੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ।
4 ਜੁਲਾਈ 1941 ਈ.
ਕੁਝ ਖੇਤਰਾਂ ਵਿੱਚ, ਦੁਸ਼ਮਣ ਦੇ ਟੈਂਕ ਚਾਲਕ ਆਪਣੇ ਵਾਹਨ ਛੱਡ ਦਿੰਦੇ ਹਨ, ਪਰ ਜ਼ਿਆਦਾਤਰ ਮਾਮਲਿਆਂ ਵਿੱਚ ਉਹ ਆਪਣੇ ਆਪ ਨੂੰ ਟੈਂਕਾਂ ਵਿੱਚ ਬੰਦ ਕਰ ਲੈਂਦੇ ਹਨ ਅਤੇ ਆਪਣੇ ਵਾਹਨਾਂ ਸਮੇਤ ਆਪਣੇ ਆਪ ਨੂੰ ਸਾੜਨ ਨੂੰ ਤਰਜੀਹ ਦਿੰਦੇ ਹਨ।
ਲਗਭਗ 54,000 ਲੋਕਾਂ ਦਾ ਕੁੱਲ ਨੁਕਸਾਨ = 2.5 ਮਿਲੀਅਨ ਦਾ 2.15% (13 ਦਿਨਾਂ ਵਿੱਚ)।
1. ਸੋਵੀਅਤ ਸਰਹੱਦੀ ਗੋਲੀਬਾਕਸ 'ਤੇ ਹਮਲਾ 2. ਸੋਵੀਅਤ ਟੈਂਕ ਨੂੰ ਨਸ਼ਟ ਕੀਤਾ ਗਿਆ
ਜਰਮਨ ਸਿਪਾਹੀ
11 ਜੁਲਾਈ 1941 ਈ.
ਦੁਸ਼ਮਣ ਜ਼ਬਰਦਸਤ ਅਤੇ ਕੱਟੜਤਾ ਨਾਲ ਲੜਦਾ ਹੈ। ਟੈਂਕ ਬਣਤਰਾਂ ਨੂੰ ਕਰਮਚਾਰੀਆਂ ਅਤੇ ਸਾਜ਼ੋ-ਸਾਮਾਨ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਫੌਜਾਂ ਥੱਕ ਗਈਆਂ ਹਨ।
ਦੁਸ਼ਮਣ 1st ਟੈਂਕ ਸਮੂਹ ਦੇ ਅੱਗੇ ਵਧ ਰਹੇ ਪਾੜੇ ਦੇ ਵਿਰੁੱਧ ਬਰਡੀਚੇਵ ਖੇਤਰ ਵਿੱਚ ਦੱਖਣ ਅਤੇ ਦੱਖਣ-ਪੱਛਮ ਤੋਂ ਅਤੇ ਜ਼ੀਟੋਮੀਰ ਖੇਤਰ ਵਿੱਚ ਉੱਤਰ ਤੋਂ ਸਖ਼ਤ ਜਵਾਬੀ ਹਮਲੇ ਕਰ ਰਿਹਾ ਹੈ।
15 ਜੁਲਾਈ 1941 ਈ.
ਰੂਸੀ ਫੌਜਾਂ ਪਹਿਲਾਂ ਵਾਂਗ, ਸਭ ਤੋਂ ਵੱਡੀ ਬੇਰਹਿਮੀ ਨਾਲ ਲੜ ਰਹੀਆਂ ਹਨ।
16 ਜੁਲਾਈ 1941 ਈ.
ਆਮ ਤੌਰ 'ਤੇ, ਦੁਸ਼ਮਣ ਦੀ ਹਵਾਬਾਜ਼ੀ ਦੀਆਂ ਕਾਰਵਾਈਆਂ ਵਿੱਚ ਦ੍ਰਿੜ ਅਤੇ ਉਦੇਸ਼ਪੂਰਨ ਲੀਡਰਸ਼ਿਪ ਸਪੱਸ਼ਟ ਤੌਰ 'ਤੇ ਮਹਿਸੂਸ ਕੀਤੀ ਜਾਂਦੀ ਹੈ.
17 ਜੁਲਾਈ 1941 ਈ.
ਨੁਕਸਾਨ: 22 ਜੂਨ ਤੋਂ 13 ਜੁਲਾਈ ਤੱਕ, ਕੁੱਲ 92,120 ਲੋਕ ਕਾਰਵਾਈ ਤੋਂ ਬਾਹਰ ਸਨ, ਜੋ ਕੁੱਲ ਗਿਣਤੀ ਦਾ 3.68% ਹੈ।
18 ਜੁਲਾਈ 1941 ਈ.
Smolensk ਦੁਸ਼ਮਣ ਦਾ ਇੱਕ ਵੱਡਾ ਸਮੂਹ ਘੇਰਾਬੰਦੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਵੱਖ-ਵੱਖ ਦਿਸ਼ਾਵਾਂ ਵਿੱਚ ਜ਼ੋਰਦਾਰ ਹਮਲੇ ਕਰ ਰਿਹਾ ਹੈ।
20 ਜੁਲਾਈ 1941 ਈ.
ਆਰਮੀ ਗਰੁੱਪ ਸੈਂਟਰ ਦੇ ਸਾਹਮਣੇ, ਦੁਸ਼ਮਣ ਨੇਵਲ ਖੇਤਰ ਵਿੱਚ ਘੇਰਾ ਤੋੜਨ ਵਿੱਚ ਕਾਮਯਾਬ ਰਹੇ। ਅੱਜ, ਆਮ ਤੌਰ 'ਤੇ, ਆਰਮੀ ਗਰੁੱਪ ਸੈਂਟਰ ਫਰੰਟ ਦੇ ਕਈ ਸੈਕਟਰਾਂ ਵਿੱਚ ਸਥਿਤੀ ਤੇਜ਼ੀ ਨਾਲ ਵਿਗੜ ਗਈ ਹੈ. ਫੌਜੀ ਸਮੂਹ ਦੇ ਦੱਖਣੀ ਹਿੱਸੇ 'ਤੇ, ਦੁਸ਼ਮਣ ਸਾਡੀ ਲੜਾਈ ਦੀਆਂ ਬਣਤਰਾਂ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਿਆ। ਸਮੋਲੇਨਸਕ ਦੇ ਉੱਤਰੀ ਅਤੇ ਦੱਖਣ ਦੇ ਸਾਹਮਣੇ ਦੇ ਨਵੇਂ ਬਣੇ ਪੂਰਬੀ ਸੈਕਟਰ 'ਤੇ, ਦੁਸ਼ਮਣ ਜ਼ੋਰਦਾਰ ਹਮਲੇ ਕਰ ਰਿਹਾ ਹੈ।
14-18 ਜੂਨ ਨੂੰ, ਸੋਲਟਸੀ ਦੇ ਨੇੜੇ, ਜਰਮਨ ਸੈਨਿਕਾਂ ਦੇ ਇੱਕ ਸਮੂਹ (ਈ. ਮਾਨਸਟਾਈਨ ਦੀ ਅਗਵਾਈ ਵਿੱਚ 56ਵੀਂ ਮਸ਼ੀਨੀ ਕੋਰ) ਸਭ ਤੋਂ ਪਹਿਲਾਂ ਘਿਰਿਆ ਹੋਇਆ ਸੀ।
21 ਜੁਲਾਈ 1941 ਈ.
ਫੌਜੀ ਸਮੂਹ ਦੇ ਉੱਤਰੀ ਹਿੱਸੇ 'ਤੇ, ਸਾਡੀ ਫੌਜਾਂ ਨੂੰ, ਬਦਕਿਸਮਤੀ ਨਾਲ, ਵੇਲੀਕੀਏ ਲੂਕੀ ਛੱਡਣਾ ਪਿਆ।
22 ਜੁਲਾਈ 1941 ਈ.
ਉਮਾਨ ਖੇਤਰ ਵਿੱਚ, 16 ਵੀਂ ਅਤੇ 11 ਵੀਂ ਟੈਂਕ ਡਿਵੀਜ਼ਨ ਦੁਸ਼ਮਣ ਟੈਂਕਾਂ ਦੀਆਂ ਵੱਡੀਆਂ ਫੌਜਾਂ ਨਾਲ ਜ਼ਿੱਦੀ ਲੜਾਈ ਵਿੱਚ ਰੁੱਝੀਆਂ ਹੋਈਆਂ ਹਨ।
23 ਜੁਲਾਈ 1941 ਈ.
ਕੁਝ ਫਾਰਮੇਸ਼ਨਾਂ ਵਿੱਚ, ਅਫਸਰਾਂ ਦਾ ਨੁਕਸਾਨ 50% ਤੱਕ ਪਹੁੰਚਦਾ ਹੈ! .
25 ਜੁਲਾਈ 1941 ਈ.
ਦੁਸ਼ਮਣ ਦੇ ਟੈਂਕ ਸੈਨਿਕਾਂ ਦੀ ਗਿਣਤੀ ਉਮੀਦ ਤੋਂ ਵੱਧ ਨਿਕਲੀ। ਦੁਸ਼ਮਣ ਦੇ ਟਾਕਰੇ ਦੀ ਦ੍ਰਿੜਤਾ ਵਿਸ਼ੇਸ਼ ਤੌਰ 'ਤੇ ਨੋਟ ਕੀਤੀ ਜਾਂਦੀ ਹੈ. ਆਰਮੀ ਗਰੁੱਪ ਦੱਖਣ ਦੇ ਸਾਹਮਣੇ, ਦੁਸ਼ਮਣ ਆਮ ਲੀਡਰਸ਼ਿਪ ਦੇ ਮਾਮਲਿਆਂ ਅਤੇ ਸੰਚਾਲਨ ਪੱਧਰ 'ਤੇ ਅਪਮਾਨਜਨਕ ਕਾਰਵਾਈਆਂ ਕਰਨ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਸੀ। ਫੌਜੀ ਸਮੂਹਾਂ "ਕੇਂਦਰ" ਅਤੇ "ਉੱਤਰੀ" ਦੇ ਸਾਹਮਣੇ, ਦੁਸ਼ਮਣ ਨੇ ਇਸ ਸਬੰਧ ਵਿੱਚ ਆਪਣਾ ਬੁਰਾ ਪੱਖ ਦਿਖਾਇਆ.
26 ਜੁਲਾਈ 1941 ਈ.
ਫੌਜ ਸਮੂਹ ਦੱਖਣ: ਦੁਸ਼ਮਣ ਨੇ ਫਿਰ ਤੋਂ ਉੱਭਰ ਰਹੇ ਘੇਰਾਬੰਦੀ ਦੇ ਖਤਰੇ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਲੈਣ ਦਾ ਤਰੀਕਾ ਲੱਭ ਲਿਆ ਹੈ। ਇਹ, ਇੱਕ ਪਾਸੇ, ਸਾਡੀ 17ਵੀਂ ਫੌਜ ਦੀ ਅਗਾਂਹਵਧੂ ਟੁਕੜੀਆਂ ਦੇ ਵਿਰੁੱਧ ਭਿਆਨਕ ਜਵਾਬੀ ਹਮਲਾ ਹੈ, ਅਤੇ ਦੂਜੇ ਪਾਸੇ, ਉਹ ਮਹਾਨ ਕਲਾ ਜਿਸ ਨਾਲ ਉਹ ਖ਼ਤਰੇ ਵਾਲੇ ਖੇਤਰਾਂ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਲੈ ਲੈਂਦਾ ਹੈ।
ਆਮ ਤੌਰ 'ਤੇ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਦੁਸ਼ਮਣ ਦੀ ਰੱਖਿਆ ਤੇਜ਼ ਹੋ ਗਈ ਹੈ ਅਤੇ ਉਸਦੇ ਟੈਂਕਾਂ ਅਤੇ ਜਹਾਜ਼ਾਂ ਦੀ ਵਰਤੋਂ ਵਿੱਚ ਸੁਧਾਰ ਹੋਇਆ ਹੈ.
31 ਜੁਲਾਈ 1941 ਈ
ਦੁਸ਼ਮਣ ਸਾਡੇ ਸੈਨਿਕਾਂ 'ਤੇ ਅਗਲੇ ਪਾਸੇ ਅਤੇ ਦੱਖਣੀ ਪਾਸੇ 'ਤੇ ਹਮਲਾ ਕਰ ਰਿਹਾ ਹੈ। ਯੇਲਨਯਾ ਖੇਤਰ ਵਿੱਚ ਸਥਿਤੀ ਖਾਸ ਤੌਰ 'ਤੇ ਤਣਾਅਪੂਰਨ ਹੈ, ਜਿੱਥੇ ਦੁਸ਼ਮਣ ਹਰ ਪਾਸਿਓਂ ਲਗਾਤਾਰ ਹਮਲੇ ਸ਼ੁਰੂ ਕਰ ਰਿਹਾ ਹੈ।
2 ਅਗਸਤ 1941 ਈ.
ਆਰਮੀ ਗਰੁੱਪ ਦੱਖਣ ਨੇ 63 ਹਜ਼ਾਰ ਲੋਕ ਗੁਆ ਦਿੱਤੇ ਅਤੇ 10 ਹਜ਼ਾਰ ਲੋਕਾਂ ਦੀ ਮਜ਼ਬੂਤੀ ਪ੍ਰਾਪਤ ਕੀਤੀ। ਆਰਮੀ ਗਰੁੱਪ ਸੈਂਟਰ ਨੇ 74.5 ਹਜ਼ਾਰ ਲੋਕ ਗੁਆ ਦਿੱਤੇ ਅਤੇ 23 ਹਜ਼ਾਰ ਲੋਕਾਂ ਦੀ ਮਜ਼ਬੂਤੀ ਪ੍ਰਾਪਤ ਕੀਤੀ। ਆਰਮੀ ਗਰੁੱਪ ਨਾਰਥ ਨੇ 42 ਹਜ਼ਾਰ ਲੋਕ ਗੁਆ ਦਿੱਤੇ ਅਤੇ 14 ਹਜ਼ਾਰ ਲੋਕਾਂ ਦੀ ਮਜ਼ਬੂਤੀ ਪ੍ਰਾਪਤ ਕੀਤੀ।
4 ਅਗਸਤ 1941 ਈ.
22 ਜੂਨ ਤੋਂ 31 ਜੁਲਾਈ 1941 ਤੱਕ ਨੁਕਸਾਨ: 205,175 ਗੈਰ-ਕਮਿਸ਼ਨਡ ਅਫਸਰ ਅਤੇ ਪ੍ਰਾਈਵੇਟ ਅਤੇ 8,126 ਅਫਸਰ।
6 ਅਗਸਤ 1941 ਈ.
ਦੁਸ਼ਮਣ ਟੈਂਕਾਂ ਦੇ ਸਹਾਰੇ ਜ਼ੋਰਦਾਰ ਜਵਾਬੀ ਹਮਲੇ ਸ਼ੁਰੂ ਕਰਦਾ ਹੈ।
22.6 ਤੋਂ 3.8 ਤੱਕ ਨੁਕਸਾਨ 1941: 9188 ਅਫਸਰ, 231801 ਗੈਰ-ਕਮਿਸ਼ਨਡ ਅਫਸਰ ਅਤੇ ਪ੍ਰਾਈਵੇਟ।
1. ਟੀ-34 ਨੇ ਇੱਕ ਜਰਮਨ ਬੰਦੂਕ ਨੂੰ ਕੁਚਲ ਦਿੱਤਾ 2. ਟੀ-34 ਟੈਂਕ ਰੈਮ
8 ਅਗਸਤ 1941 ਈ.
ਕਲੀਸਟ ਅਤੇ ਸ਼ਵੇਡਲਰ ਦੀਆਂ ਫੌਜਾਂ ਦੇ ਵਿਚਕਾਰ ਦੇ ਜੰਕਸ਼ਨ 'ਤੇ, ਦੁਸ਼ਮਣ ਨੇ ਬੋਗਸਲਾਵ ਨੂੰ ਤੋੜ ਦਿੱਤਾ। ਸਫਲਤਾਪੂਰਵਕ ਕਾਰਵਾਈ ਕਰਦੇ ਸਮੇਂ ਤੁਹਾਨੂੰ ਦੁਸ਼ਮਣ ਦੀ ਹਿੰਮਤ ਵੱਲ ਧਿਆਨ ਦੇਣਾ ਚਾਹੀਦਾ ਹੈ।
ਕਮਾਂਡ ਕਰਮਚਾਰੀਆਂ ਦੇ ਨਾਲ, ਖਾਸ ਤੌਰ 'ਤੇ ਮੋਟਰਾਈਜ਼ਡ ਫਾਰਮੇਸ਼ਨਾਂ ਲਈ ਰੈਜੀਮੈਂਟਲ ਅਤੇ ਬਟਾਲੀਅਨ ਕਮਾਂਡਰਾਂ ਨਾਲ ਇੱਕ ਮੁਸ਼ਕਲ ਸਥਿਤੀ ਪੈਦਾ ਹੋਈ। ਤੋਪਖਾਨੇ ਦੇ ਕਮਾਂਡਰਾਂ ਦੀ ਸਥਿਤੀ ਵੀ ਓਨੀ ਹੀ ਮੁਸ਼ਕਲ ਹੈ।
10 ਅਗਸਤ 1941 ਈ.
ਨੁਕਸਾਨ: 9,898 ਅਫਸਰ, 256,454 ਗੈਰ-ਕਮਿਸ਼ਨਡ ਅਫਸਰ ਅਤੇ ਸੂਚੀਬੱਧ ਆਦਮੀ।
11 ਅਗਸਤ 1941 ਈ.
ਆਮ ਸਥਿਤੀ ਹੋਰ ਅਤੇ ਵਧੇਰੇ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਰੂਸ ਦੇ ਕੋਲੋਸਸ, ਜੋ ਕਿ ਤਾਨਾਸ਼ਾਹੀ ਸ਼ਾਸਨ ਵਾਲੇ ਦੇਸ਼ਾਂ ਵਿੱਚ ਮੌਜੂਦ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਸੁਚੇਤ ਤੌਰ 'ਤੇ ਯੁੱਧ ਦੀ ਤਿਆਰੀ ਕਰ ਰਿਹਾ ਸੀ, ਨੂੰ ਸਾਡੇ ਦੁਆਰਾ ਘੱਟ ਸਮਝਿਆ ਗਿਆ ਸੀ। ਇਸ ਬਿਆਨ ਨੂੰ ਸਾਰੇ ਆਰਥਿਕ ਅਤੇ ਸੰਗਠਨਾਤਮਕ ਪਹਿਲੂਆਂ, ਸੰਚਾਰ ਦੇ ਸਾਧਨਾਂ ਅਤੇ ਖਾਸ ਤੌਰ 'ਤੇ, ਰੂਸੀਆਂ ਦੀ ਪੂਰੀ ਤਰ੍ਹਾਂ ਫੌਜੀ ਸਮਰੱਥਾਵਾਂ ਤੱਕ ਵਧਾਇਆ ਜਾ ਸਕਦਾ ਹੈ।
15 ਅਗਸਤ 1941 ਈ.
ਨੁਕਸਾਨ ਨੂੰ ਪੂਰਾ ਕਰਨ ਬਾਰੇ ਸਵਾਲ. 50 ਦਿਨਾਂ ਦੀ ਲੜਾਈ ਦੌਰਾਨ, 10 ਹਜ਼ਾਰ ਅਫਸਰ ਮਾਰੇ ਗਏ, ਯਾਨੀ ਕਿ ਪ੍ਰਤੀ ਦਿਨ 200 ਲੋਕ।
ਵੌਨ ਲੀਬ ਨੇ ਵਾਨ ਬ੍ਰਾਚਿਟਸ਼ ਨੂੰ ਦੱਖਣ ਤੋਂ ਸਟਾਰਾਇਆ ਰੂਸ ਦੀ ਦਿਸ਼ਾ ਵਿੱਚ ਸ਼ੁਰੂ ਕੀਤੇ ਇੱਕ ਵੱਡੇ ਦੁਸ਼ਮਣ ਹਮਲੇ ਬਾਰੇ ਰਿਪੋਰਟ ਦਿੱਤੀ।
24 ਅਗਸਤ 1941 ਈ.
ਆਰਮੀ ਗਰੁੱਪ ਦੱਖਣ: ਸਾਡੀਆਂ ਇਕਾਈਆਂ ਨੇਪ੍ਰੋਪੇਤ੍ਰੋਵਸਕ ਦੇ ਨੇੜੇ ਬਹੁਤ ਸਖ਼ਤ ਲੜਾਈਆਂ ਲੜ ਰਹੀਆਂ ਹਨ। ਦੁਸ਼ਮਣ ਸਾਰੀਆਂ ਉਪਲਬਧ ਅਤੇ ਨਵੀਆਂ ਬਣੀਆਂ ਇਕਾਈਆਂ ਨੂੰ ਲੜਾਈ ਵਿਚ ਸੁੱਟ ਦਿੰਦਾ ਹੈ, ਤਾਂ ਜੋ ਸਾਡੀ ਟੈਂਕ ਬਣਤਰ, ਜੋ ਇਕੱਲੇ ਇਸ ਖੇਤਰ ਵਿਚ ਲੜ ਰਹੀਆਂ ਹਨ, ਬਹੁਤ ਹੌਲੀ ਹੌਲੀ ਅੱਗੇ ਵਧ ਸਕਦੀਆਂ ਹਨ.
ਪੈਦਲ ਸੈਨਾ ਦੇ ਡਵੀਜ਼ਨਾਂ ਵਿੱਚ ਔਸਤਨ 40% ਅਤੇ ਟੈਂਕ ਡਿਵੀਜ਼ਨਾਂ ਵਿੱਚ ਔਸਤਨ 50% ਦੀ ਲੜਾਈ ਦੀ ਤਾਕਤ ਵਿੱਚ ਕਮੀ।
28 ਅਗਸਤ 1941 ਈ.
10.30 - ਵਾਨ ਬੌਕ ਤੋਂ ਫ਼ੋਨ ਕਾਲ: ਉਸਨੇ ਮੈਨੂੰ ਉਤਸ਼ਾਹ ਨਾਲ ਦੱਸਿਆ ਕਿ ਆਰਮੀ ਗਰੁੱਪ ਦੀ ਵਿਰੋਧ ਕਰਨ ਦੀ ਸਮਰੱਥਾ ਖਤਮ ਹੋ ਰਹੀ ਹੈ। ਜੇ ਰੂਸੀ ਹਮਲਾਵਰ ਕਾਰਵਾਈਆਂ ਜਾਰੀ ਰੱਖਦੇ ਹਨ, ਤਾਂ ਫੌਜੀ ਸਮੂਹ ਦੇ ਮੋਰਚੇ ਦੇ ਪੂਰਬੀ ਸੈਕਟਰ ਨੂੰ ਫੜਨਾ ਸੰਭਵ ਨਹੀਂ ਹੋਵੇਗਾ।
ਫੀਲਡ ਮਾਰਸ਼ਲ ਪੀ. ਵਾਨ ਕਲੀਸਟ, ਪਹਿਲੇ ਪੈਂਜ਼ਰ ਗਰੁੱਪ ਦੇ ਕਮਾਂਡਰ:
ਰੂਸੀ ਫੌਜਾਂ ਦਾ ਵਿਵਹਾਰ, ਪਹਿਲੀਆਂ ਲੜਾਈਆਂ ਵਿੱਚ ਵੀ, ਹਾਰ ਵਿੱਚ ਪੋਲਜ਼ ਅਤੇ ਪੱਛਮੀ ਸਹਿਯੋਗੀਆਂ ਦੇ ਵਿਵਹਾਰ ਦੇ ਉਲਟ ਸੀ। ਘਿਰੇ ਹੋਏ ਵੀ, ਰੂਸੀਆਂ ਨੇ ਜ਼ਿੱਦੀ ਲੜਾਈ ਜਾਰੀ ਰੱਖੀ. ਜਿੱਥੇ ਸੜਕਾਂ ਨਹੀਂ ਸਨ, ਰੂਸੀ ਜ਼ਿਆਦਾਤਰ ਮਾਮਲਿਆਂ ਵਿੱਚ ਪਹੁੰਚ ਤੋਂ ਬਾਹਰ ਰਹੇ। ਉਨ੍ਹਾਂ ਨੇ ਹਮੇਸ਼ਾ ਪੂਰਬ ਵੱਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ... ਰੂਸੀਆਂ ਦਾ ਸਾਡਾ ਘੇਰਾ ਬਹੁਤ ਹੀ ਘੱਟ ਸਫਲ ਰਿਹਾ।
ਰੂਸੀਆਂ ਨੇ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਪਹਿਲੇ ਦਰਜੇ ਦੇ ਯੋਧੇ ਵਜੋਂ ਦਿਖਾਇਆ, ਅਤੇ ਯੁੱਧ ਦੇ ਪਹਿਲੇ ਮਹੀਨਿਆਂ ਵਿੱਚ ਸਾਡੀਆਂ ਸਫਲਤਾਵਾਂ ਸਿਰਫ਼ ਬਿਹਤਰ ਸਿਖਲਾਈ ਦੇ ਕਾਰਨ ਸਨ। ਲੜਾਈ ਦਾ ਤਜਰਬਾ ਹਾਸਲ ਕਰਕੇ ਉਹ ਪਹਿਲੇ ਦਰਜੇ ਦੇ ਸਿਪਾਹੀ ਬਣ ਗਏ। ਉਹ ਬੇਮਿਸਾਲ ਦ੍ਰਿੜਤਾ ਨਾਲ ਲੜੇ ਅਤੇ ਅਦਭੁਤ ਧੀਰਜ ਰੱਖਦੇ ਸਨ... 70
ਰੈੱਡ ਆਰਮੀ ਦੀ ਮਸ਼ੀਨ ਗਨ ਅਤੇ ਤੋਪਖਾਨੇ ਦੇ ਮਰੇ ਹੋਏ ਅਮਲੇ
ਜੇ. ਗੋਏਬਲਜ਼ ਦੇ ਨੋਟਸ ਤੋਂ:
ਹਿੰਮਤ ਰੂਹਾਨੀਅਤ ਦੁਆਰਾ ਪ੍ਰੇਰਿਤ ਸਾਹਸ ਹੈ। ਸੇਵਾਸਟੋਪੋਲ ਵਿੱਚ ਜਿਸ ਦ੍ਰਿੜਤਾ ਨਾਲ ਬੋਲਸ਼ੇਵਿਕਾਂ ਨੇ ਆਪਣੇ ਪਿਲਬਾਕਸ ਵਿੱਚ ਆਪਣਾ ਬਚਾਅ ਕੀਤਾ, ਉਹ ਕਿਸੇ ਕਿਸਮ ਦੀ ਜਾਨਵਰ ਦੀ ਪ੍ਰਵਿਰਤੀ ਦੇ ਸਮਾਨ ਹੈ, ਅਤੇ ਇਸਨੂੰ ਬੋਲਸ਼ੇਵਿਕ ਵਿਸ਼ਵਾਸਾਂ ਜਾਂ ਪਾਲਣ ਪੋਸ਼ਣ ਦਾ ਨਤੀਜਾ ਮੰਨਣਾ ਇੱਕ ਡੂੰਘੀ ਗਲਤੀ ਹੋਵੇਗੀ। ਰੂਸੀ ਹਮੇਸ਼ਾ ਇਸ ਤਰ੍ਹਾਂ ਰਹੇ ਹਨ ਅਤੇ, ਸੰਭਾਵਤ ਤੌਰ 'ਤੇ, ਹਮੇਸ਼ਾ ਇਸ ਤਰ੍ਹਾਂ ਰਹਿਣਗੇ.
ਜਰਮਨ ਜ਼ਮੀਨੀ ਬਲਾਂ ਦੇ ਕਮਾਂਡਰ, ਫੀਲਡ ਮਾਰਸ਼ਲ ਜਨਰਲ ਵੀ. ਬਰੂਚਿਟਸ਼ ਨੇ ਮਹਾਨ ਦੇਸ਼ਭਗਤ ਯੁੱਧ ਦੀ ਸ਼ੁਰੂਆਤ ਤੋਂ ਇੱਕ ਮਹੀਨੇ ਬਾਅਦ ਕਿਹਾ (24 ਜੁਲਾਈ, 1941 ਨੂੰ ਐੱਫ. ਹਲਡਰ ਦੁਆਰਾ ਰਿਕਾਰਡ ਕੀਤਾ ਗਿਆ):
ਦੇਸ਼ ਦੀ ਵਿਲੱਖਣਤਾ ਅਤੇ ਰੂਸੀਆਂ ਦਾ ਵਿਲੱਖਣ ਚਰਿੱਤਰ ਮੁਹਿੰਮ ਨੂੰ ਇੱਕ ਵਿਸ਼ੇਸ਼ ਵਿਸ਼ੇਸ਼ਤਾ ਦਿੰਦਾ ਹੈ. ਪਹਿਲਾ ਗੰਭੀਰ ਵਿਰੋਧੀ। 71
ਜਰਮਨ ਪੈਨਲ ਬਟਾਲੀਅਨਾਂ ਬਾਰੇ
ਇਹ ਜਾਣਿਆ ਜਾਂਦਾ ਹੈ ਕਿ 28 ਜੁਲਾਈ, 1942 ਦੇ ਆਰਡਰ ਨੰਬਰ 227 ਦੇ ਅਨੁਸਾਰ ਲਾਲ ਫੌਜ ਵਿੱਚ ਦੰਡ ਕੰਪਨੀਆਂ ਅਤੇ ਬਟਾਲੀਅਨਾਂ ਬਣਾਈਆਂ ਗਈਆਂ ਸਨ। ਉਹ ਨਾ ਤਾਂ 1941 ਦੀਆਂ ਗਰਮੀਆਂ ਦੀ ਵਾਪਸੀ ਦੌਰਾਨ, ਜਾਂ ਮਾਸਕੋ ਦੀ ਰੱਖਿਆ ਦੌਰਾਨ ਨਹੀਂ ਬਣਾਈਆਂ ਗਈਆਂ ਸਨ, ਹਾਲਾਂਕਿ ਇਹ ਜੰਗ ਦੇ ਦੌਰ ਬਹੁਤ ਔਖੇ ਸਨ।
ਪਰ ਯੂਐਸਐਸਆਰ ਦੰਡ ਬਟਾਲੀਅਨਾਂ ਦੀ ਵਰਤੋਂ ਕਰਨ ਵਾਲਾ ਪਹਿਲਾ ਨਹੀਂ ਸੀ। ਪੂਰਬੀ ਮੋਰਚੇ 'ਤੇ ਅਜਿਹੀਆਂ ਫੌਜੀ ਇਕਾਈਆਂ ਰੱਖਣ ਵਾਲੀਆਂ ਪਹਿਲੀਆਂ ਜਰਮਨ ਫੌਜਾਂ ਸਨ (ਆਰਡਰ ਨੰਬਰ 227 ਨੇ ਕਿਹਾ ਕਿ ਇਹ ਸੋਵੀਅਤ ਪੱਖ ਨਹੀਂ ਸੀ ਜਿਸ ਨੇ ਉਨ੍ਹਾਂ ਦੀ ਖੋਜ ਕੀਤੀ ਸੀ)। ਮੈਨੂੰ ਜਰਮਨ ਪੈਨਲ ਬਟਾਲੀਅਨਾਂ ਦੀ ਮੌਜੂਦਗੀ ਦੀ ਸਹੀ ਤਾਰੀਖ ਨਹੀਂ ਮਿਲੀ। ਜਾਣਕਾਰੀ ਹੈ ਕਿ ਉਹ ਮਾਸਕੋ ਦੇ ਨੇੜੇ ਹਾਰ ਤੋਂ ਤੁਰੰਤ ਬਾਅਦ ਪ੍ਰਗਟ ਹੋਏ। ਪਰ ਐਫ. ਹੈਲਡਰ ਨੇ 9 ਜੁਲਾਈ ਨੂੰ ਆਪਣੀ ਡਾਇਰੀ ਵਿੱਚ, ਓ.ਕੇ.ਐਚ. ਦੇ ਸੰਗਠਨਾਤਮਕ ਵਿਭਾਗ ਦੇ ਮੁਖੀ, ਮੇਜਰ ਜਨਰਲ ਵਾਲਟਰ ਬੁਲੇ ਦੀ ਰਿਪੋਰਟ ਦੌਰਾਨ, ਦੰਡ ਬਟਾਲੀਅਨ ਬਾਰੇ ਇੱਕ ਨੋਟ ਕੀਤਾ:
9 ਜੁਲਾਈ 1941 ਈ.
"ਪੈਨਲ ਬਟਾਲੀਅਨਾਂ" ਦਾ ਆਯੋਜਨ ਕਰਨਾ ਇੱਕ ਚੰਗਾ ਵਿਚਾਰ ਸਾਬਤ ਹੋਇਆ।
1 ਅਗਸਤ 1941 ਈ.
ਪੈਨਲ ਬਟਾਲੀਅਨ ਨੂੰ ਹੁਣ ਤੱਕ 25 ਪ੍ਰਤੀਸ਼ਤ ਨੁਕਸਾਨ ਹੋਇਆ ਹੈ; 170 ਲੋਕਾਂ ਨੂੰ ਬਦਲੀਆਂ ਵਜੋਂ ਭਰਤੀ ਕੀਤਾ ਗਿਆ ਹੈ।
25 ਸਤੰਬਰ 1941 ਈ.
ਦਿਨ 24.9 OKW ਲਈ ਇੱਕ ਬਹੁਤ ਹੀ ਨਾਜ਼ੁਕ ਦਿਨ ਸੀ। ਇਹ ਲਾਡੋਗਾ ਝੀਲ 'ਤੇ 16 ਵੀਂ ਫੌਜ ਦੇ ਹਮਲੇ ਦੀ ਅਸਫਲਤਾ ਦੇ ਕਾਰਨ ਹੈ, ਜਿੱਥੇ ਸਾਡੀਆਂ ਫੌਜਾਂ ਨੇ ਦੁਸ਼ਮਣ ਦੇ ਇੱਕ ਗੰਭੀਰ ਜਵਾਬੀ ਹਮਲੇ ਦਾ ਸਾਹਮਣਾ ਕੀਤਾ, ਜਿਸ ਦੌਰਾਨ 8 ਵੀਂ ਪੈਨਜ਼ਰ ਡਿਵੀਜ਼ਨ ਨੂੰ ਵਾਪਸ ਭਜਾ ਦਿੱਤਾ ਗਿਆ ਸੀ ਅਤੇ ਨੇਵਾ ਦੇ ਪੂਰਬੀ ਕੰਢੇ 'ਤੇ ਜਿਸ ਖੇਤਰ 'ਤੇ ਅਸੀਂ ਕਬਜ਼ਾ ਕੀਤਾ ਸੀ, ਉਸ ਨੂੰ ਤੰਗ ਕਰ ਦਿੱਤਾ ਗਿਆ ਸੀ।
ਇਸ ਸਬੰਧ ਵਿੱਚ, ਫੁਹਰਰ ਨੇ ਤੁਰੰਤ ਹੇਠ ਲਿਖੇ ਫੈਸਲੇ ਲਏ: ... f) ਰਿਜ਼ਰਵ ਬਟਾਲੀਅਨ (ਦੰਡਿਤ ਬਟਾਲੀਅਨ) ਨੂੰ ਆਰਮੀ ਗਰੁੱਪ ਉੱਤਰੀ ਦੇ ਖੇਤਰ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। 72
ਜਰਮਨ ਸੈਨਿਕਾਂ ਜਿਨ੍ਹਾਂ ਨੇ ਅਜੇ ਤੱਕ ਹਾਰ ਦਾ ਅਨੁਭਵ ਨਹੀਂ ਕੀਤਾ ਹੈ, ਸਾਰੀਆਂ ਦਿਸ਼ਾਵਾਂ ਵਿੱਚ ਸਫਲ ਹਮਲੇ ਦੀ ਅਗਵਾਈ ਕਰਦੇ ਹੋਏ, ਦੰਡਕਾਰੀ ਬਟਾਲੀਅਨਾਂ ਦਾ ਪ੍ਰਬੰਧ ਕਰਦੇ ਹਨ। ਕਿਸ ਕਾਰਨ ਕਰਕੇ? ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਔਖੇ ਫੌਜੀ ਦੌਰ ਦੌਰਾਨ ਫੌਜੀ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਪੈਨਲ ਬਟਾਲੀਅਨਾਂ ਨੂੰ ਬੁਲਾਇਆ ਗਿਆ ਸੀ।
ਸੋਵੀਅਤ ਕਮਾਂਡ ਦੀਆਂ ਕਾਬਲੀਅਤਾਂ ਬਾਰੇ
ਓਬਰਸਟ ਜਨਰਲ ਜੀ. ਗੁਡੇਰੀਅਨ:
...ਦੂਜੇ ਵਿਸ਼ਵ ਯੁੱਧ ਵਿੱਚ ਇਹ ਸਪੱਸ਼ਟ ਹੋ ਗਿਆ ਸੀ ਕਿ ਸੋਵੀਅਤ ਹਾਈ ਕਮਾਂਡ ਕੋਲ ਰਣਨੀਤੀ ਦੇ ਖੇਤਰ ਵਿੱਚ ਵੀ ਉੱਚ ਯੋਗਤਾਵਾਂ ਸਨ...
ਰੂਸੀ ਜਰਨੈਲ ਅਤੇ ਸਿਪਾਹੀ ਆਗਿਆਕਾਰੀ ਦੁਆਰਾ ਦਰਸਾਏ ਗਏ ਹਨ. 1941 ਦੇ ਔਖੇ ਹਾਲਾਤਾਂ ਵਿੱਚ ਵੀ ਉਨ੍ਹਾਂ ਨੇ ਆਪਣੀ ਹੋਂਦ ਨਹੀਂ ਗੁਆਈ।
ਬੇਲਾਰੂਸ ਵਿੱਚ ਅੱਗੇ ਵਧ ਰਹੀ ਚੌਥੀ ਫੌਜ ਦੇ ਚੀਫ਼ ਆਫ਼ ਸਟਾਫ਼ ਜਨਰਲ ਜੀ ਬਲੂਮੇਨਟ੍ਰੀਟ:
ਸਾਡਾ ਸਾਹਮਣਾ ਇੱਕ ਅਜਿਹੀ ਫੌਜ ਨਾਲ ਹੋਇਆ ਜਿਸ ਦੇ ਲੜਨ ਦੇ ਗੁਣ ਬਾਕੀ ਸਾਰੀਆਂ ਫੌਜਾਂ ਨਾਲੋਂ ਕਿਤੇ ਉੱਤਮ ਸਨ ਜਿਨ੍ਹਾਂ ਦਾ ਅਸੀਂ ਕਦੇ ਯੁੱਧ ਦੇ ਮੈਦਾਨ ਵਿੱਚ ਸਾਹਮਣਾ ਕੀਤਾ ਸੀ...
ਪਹਿਲਾਂ ਹੀ ਜੂਨ 1941 ਦੀਆਂ ਲੜਾਈਆਂ ਨੇ ਸਾਨੂੰ ਦਿਖਾਇਆ ਕਿ ਨਵੀਂ ਸੋਵੀਅਤ ਫੌਜ ਕਿਹੋ ਜਿਹੀ ਸੀ। ਅਸੀਂ ਲੜਾਈਆਂ ਵਿੱਚ ਆਪਣੇ ਪੰਜਾਹ ਪ੍ਰਤੀਸ਼ਤ ਜਵਾਨ ਗੁਆ ਦਿੱਤੇ। ਬਾਰਡਰ ਗਾਰਡਾਂ ਅਤੇ ਔਰਤਾਂ ਨੇ ਸਾਡੀਆਂ ਭਾਰੀ ਤੋਪਾਂ ਅਤੇ ਹਵਾਈ ਬੰਬਾਰੀ ਦੇ ਬਾਵਜੂਦ, ਆਖਰੀ ਸੀਮਾ ਤੱਕ ਲੜਦੇ ਹੋਏ, ਬ੍ਰੇਸਟ ਦੇ ਪੁਰਾਣੇ ਕਿਲੇ ਦੀ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਬਚਾਅ ਕੀਤਾ। ਸਾਡੀਆਂ ਫੌਜਾਂ ਨੇ ਜਲਦੀ ਹੀ ਸਿੱਖ ਲਿਆ ਕਿ ਰੂਸੀਆਂ ਦੇ ਖਿਲਾਫ ਲੜਨ ਦਾ ਕੀ ਮਤਲਬ ਹੈ... 73
1. ਜੀ. ਫ੍ਰੀਜ਼ਨਰ, ਆਰਮੀ ਗਰੁੱਪ "ਦੱਖਣੀ ਯੂਕਰੇਨ" ਦੇ ਕਮਾਂਡਰ 2. ਜੀ. ਬਲੂਮੇਨਟ੍ਰੀਟ, 4ਵੀਂ ਆਰਮੀ ਦੇ ਚੀਫ਼ ਆਫ਼ ਸਟਾਫ਼ 3. ਪੀ. ਵਾਨ ਕਲੀਸਟ, ਪਹਿਲੇ ਪੈਂਜ਼ਰ ਗਰੁੱਪ ਦੇ ਕਮਾਂਡਰ 4. ਜੇ. ਗੋਏਬਲਜ਼, ਪ੍ਰਚਾਰ ਮੰਤਰੀ ਜਰਮਨੀ
ਜੇ. ਗੋਏਬਲਜ਼ ਦੀ ਡਾਇਰੀ ਤੋਂ:
5 ਮਾਰਚ 1945 ਈ.
ਫੁਹਰਰ ਨੇ ਫਿਰ ਤੋਂ ਜਨਰਲ ਸਟਾਫ ਦੀ ਤਿੱਖੀ ਆਲੋਚਨਾ ਕੀਤੀ... ਫੁਹਰਰ ਸਹੀ ਹੈ ਜਦੋਂ ਉਹ ਕਹਿੰਦਾ ਹੈ ਕਿ ਫਰਾਂਸ ਵਿੱਚ ਫੌਜੀ ਸੁਧਾਰ ਫਰਾਂਸੀਸੀ ਕ੍ਰਾਂਤੀ ਦੌਰਾਨ ਨਹੀਂ, ਸਗੋਂ ਸਿਰਫ ਨੈਪੋਲੀਅਨ ਯੁੱਧਾਂ ਦੌਰਾਨ ਕੀਤੇ ਗਏ ਸਨ। ਸਟਾਲਿਨ ਨੇ ਇਸ ਸੁਧਾਰ ਨੂੰ ਸਮੇਂ ਸਿਰ ਕੀਤਾ [ਮਤਲਬ ਰੈੱਡ ਆਰਮੀ ਦੇ ਕਮਾਂਡ ਸਟਾਫ ਨੂੰ ਖਤਮ ਕਰਨਾ] ਅਤੇ ਇਸਲਈ ਹੁਣ ਉਹ ਇਸਦਾ ਲਾਭ ਲੈ ਰਿਹਾ ਹੈ। ਜੇਕਰ ਅੱਜ ਸਾਡੀਆਂ ਹਾਰਾਂ ਦੁਆਰਾ ਅਜਿਹਾ ਸੁਧਾਰ ਸਾਡੇ ਉੱਤੇ ਮਜ਼ਬੂਰ ਕੀਤਾ ਜਾਂਦਾ ਹੈ, ਤਾਂ ਅੰਤਮ ਸਫਲਤਾ ਲਈ ਬਹੁਤ ਦੇਰ ਹੋ ਜਾਵੇਗੀ।
16 ਮਾਰਚ 1945 ਈ.
ਜਨਰਲ ਸਟਾਫ ਮੈਨੂੰ ਜੀਵਨੀ ਸੰਬੰਧੀ ਜਾਣਕਾਰੀ ਅਤੇ ਸੋਵੀਅਤ ਜਨਰਲਾਂ ਅਤੇ ਮਾਰਸ਼ਲਾਂ ਦੀਆਂ ਤਸਵੀਰਾਂ ਵਾਲੀ ਇੱਕ ਕਿਤਾਬ ਪ੍ਰਦਾਨ ਕਰਦਾ ਹੈ। ਇਸ ਕਿਤਾਬ ਤੋਂ ਇਸ ਬਾਰੇ ਵੱਖ-ਵੱਖ ਜਾਣਕਾਰੀ ਇਕੱਠੀ ਕਰਨੀ ਔਖੀ ਨਹੀਂ ਹੈ ਕਿ ਅਸੀਂ ਪਿਛਲੇ ਸਾਲਾਂ ਵਿੱਚ ਕਿਹੜੀਆਂ ਗਲਤੀਆਂ ਕੀਤੀਆਂ ਹਨ। ਇਹ ਮਾਰਸ਼ਲ ਅਤੇ ਜਰਨੈਲ, ਔਸਤਨ, ਬੇਮਿਸਾਲ ਤੌਰ 'ਤੇ ਨੌਜਵਾਨ ਹਨ, ਜਿਨ੍ਹਾਂ ਵਿੱਚੋਂ ਲਗਭਗ ਕੋਈ ਵੀ 50 ਸਾਲ ਤੋਂ ਵੱਧ ਉਮਰ ਦਾ ਨਹੀਂ ਹੈ। ਉਹ ਬਹੁਤ ਹੀ ਊਰਜਾਵਾਨ ਲੋਕ ਹਨ, ਅਤੇ ਉਹਨਾਂ ਦੇ ਚਿਹਰਿਆਂ 'ਤੇ ਤੁਸੀਂ ਪੜ੍ਹ ਸਕਦੇ ਹੋ ਕਿ ਉਹਨਾਂ ਦਾ ਇੱਕ ਚੰਗਾ ਲੋਕ ਪਿਛੋਕੜ ਹੈ... ਸੰਖੇਪ ਵਿੱਚ, ਮੈਂ ਇਹ ਕੋਝਾ ਸਿੱਟਾ ਕੱਢਣ ਲਈ ਮਜ਼ਬੂਰ ਹਾਂ ਕਿ ਸੋਵੀਅਤ ਯੂਨੀਅਨ ਦੇ ਨੇਤਾ ਬਿਹਤਰ ਰਾਸ਼ਟਰੀ ਤੋਂ ਆਏ ਹਨ। ਸਾਡੇ ਆਪਣੇ ਨਾਲੋਂ ਵਰਗ...
ਮੈਂ ਫਿਊਹਰਰ ਨੂੰ ਸੋਵੀਅਤ ਮਾਰਸ਼ਲਾਂ ਅਤੇ ਜਨਰਲਾਂ ਬਾਰੇ ਜਨਰਲ ਸਟਾਫ ਦੀ ਕਿਤਾਬ ਬਾਰੇ ਸੂਚਿਤ ਕਰਦਾ ਹਾਂ ਜੋ ਮੈਨੂੰ ਸਮੀਖਿਆ ਲਈ ਦਿੱਤੀ ਗਈ ਸੀ, ਇਹ ਜੋੜਦੇ ਹੋਏ ਕਿ ਮੈਨੂੰ ਇਹ ਪ੍ਰਭਾਵ ਹੈ ਕਿ ਅਸੀਂ ਅਜਿਹੇ ਨੇਤਾਵਾਂ ਦਾ ਮੁਕਾਬਲਾ ਕਰਨ ਦੇ ਬਿਲਕੁਲ ਯੋਗ ਨਹੀਂ ਹਾਂ। ਫਿਊਹਰਰ ਮੇਰੀ ਰਾਏ ਪੂਰੀ ਤਰ੍ਹਾਂ ਸਾਂਝਾ ਕਰਦਾ ਹੈ. ਸਾਡੇ ਜਰਨੈਲ ਬਹੁਤ ਪੁਰਾਣੇ ਹਨ, ਉਹਨਾਂ ਨੇ ਆਪਣੀ ਉਪਯੋਗਤਾ <...> ਤੋਂ ਬਾਹਰ ਕਰ ਦਿੱਤੀ ਹੈ, ਜੋ ਸੋਵੀਅਤ ਜਰਨੈਲਾਂ ਦੀ ਵਿਸ਼ਾਲ ਉੱਤਮਤਾ ਦੀ ਗੱਲ ਕਰਦੀ ਹੈ। 74
ਮਹਾਨ ਦੇਸ਼ਭਗਤ ਯੁੱਧ ਦੇ ਮੋਰਚਿਆਂ ਦੇ ਕਮਾਂਡਰਾਂ ਦਾ ਸਮੂਹ ਪੋਰਟਰੇਟ। ਬੈਠੇ ਹੋਏ, ਖੱਬੇ ਤੋਂ ਸੱਜੇ: I. S. Konev, A. M. Vasilevsky, G. K. Zhukov, K. K. Rokossovsky, K. A. Meretskov। ਖੜਾ, ਖੱਬੇ ਤੋਂ ਸੱਜੇ: ਐਫ.ਆਈ. ਟੋਲਬੁਕਿਨ, ਆਰ.ਵਾਈ. ਮਾਲਿਨੋਵਸਕੀ, ਏ.ਏ. ਗੋਵੋਰੋਵ, ਏ.ਆਈ. ਏਰੇਮੇਂਕੋ, ਆਈ. ਖ.
ਓਬਰਸਟ ਜਨਰਲ ਜੀ. ਫ੍ਰੀਸਨਰ, ਆਰਮੀ ਗਰੁੱਪ "ਦੱਖਣੀ ਯੂਕਰੇਨ" ਦੇ ਕਮਾਂਡਰ:
...ਯੁੱਧ ਦੇ ਦੌਰਾਨ, ਮੈਂ ਦੇਖਿਆ ਕਿ ਸੋਵੀਅਤ ਕਮਾਂਡ ਵੱਧ ਤੋਂ ਵੱਧ ਅਨੁਭਵੀ ਹੁੰਦੀ ਗਈ...
...ਇਹ ਬਿਲਕੁਲ ਸੱਚ ਹੈ ਕਿ ਸਟਾਲਿਨਗ੍ਰਾਡ ਤੋਂ ਸ਼ੁਰੂ ਹੋਈ ਉੱਚ ਸੋਵੀਅਤ ਕਮਾਂਡ ਨੇ ਅਕਸਰ ਸਾਡੀਆਂ ਸਾਰੀਆਂ ਉਮੀਦਾਂ ਨੂੰ ਪਾਰ ਕੀਤਾ। ਇਸ ਨੇ ਕੁਸ਼ਲਤਾ ਨਾਲ ਤੇਜ਼ ਅਭਿਆਸ ਅਤੇ ਫੌਜਾਂ ਦੇ ਤਬਾਦਲੇ ਨੂੰ ਅੰਜਾਮ ਦਿੱਤਾ, ਮੁੱਖ ਹਮਲੇ ਦੀ ਦਿਸ਼ਾ ਨੂੰ ਬਦਲਿਆ, ਬ੍ਰਿਜਹੈੱਡ ਬਣਾਉਣ ਅਤੇ ਉਨ੍ਹਾਂ 'ਤੇ ਸ਼ੁਰੂਆਤੀ ਪੁਜ਼ੀਸ਼ਨਾਂ ਨੂੰ ਲੈਸ ਕਰਨ ਵਿੱਚ ਹੁਨਰ ਦਿਖਾਇਆ ...
ਫੀਲਡ ਮਾਰਸ਼ਲ ਪੀ. ਵਾਨ ਕਲੀਸਟ:
ਉਨ੍ਹਾਂ ਦੇ ਕਮਾਂਡਰਾਂ ਨੇ ਪਹਿਲੀਆਂ ਹਾਰਾਂ ਤੋਂ ਤੁਰੰਤ ਸਬਕ ਸਿੱਖ ਲਿਆ ਅਤੇ ਥੋੜ੍ਹੇ ਸਮੇਂ ਵਿੱਚ ਹੀ ਹੈਰਾਨੀਜਨਕ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।
 
2. ਜਰਮਨ ਦੇ ਨੁਕਸਾਨ ਬਾਰੇ
ਯੁੱਧ ਦੇ ਪਹਿਲੇ ਮਹੀਨਿਆਂ ਵਿੱਚ ਜਰਮਨ ਫੌਜੀ ਨੁਕਸਾਨ ਨੂੰ ਆਮ ਤੌਰ 'ਤੇ ਛੋਟਾ ਮੰਨਿਆ ਜਾਂਦਾ ਹੈ। ਐਫ. ਹਲਦਰ ਦੀ ਗਵਾਹੀ ਦਾ ਅਕਸਰ ਇੱਥੇ ਹਵਾਲਾ ਦਿੱਤਾ ਜਾਂਦਾ ਹੈ:
14 ਦਸੰਬਰ 1941 ਈ.
22.6 ਤੋਂ 10.12 ਤੱਕ ਨੁਕਸਾਨ. 1941: ਜ਼ਖਮੀ - 18,220 ਅਫਸਰ, 561,575 ਗੈਰ-ਕਮਿਸ਼ਨਡ ਅਫਸਰ ਅਤੇ ਪ੍ਰਾਈਵੇਟ; ਮਾਰੇ ਗਏ - 6,827 ਅਫਸਰ, 155,972 ਗੈਰ-ਕਮਿਸ਼ਨਡ ਅਫਸਰ ਅਤੇ ਪ੍ਰਾਈਵੇਟ; ਲਾਪਤਾ - 562 ਅਫਸਰ, 31,922 ਗੈਰ-ਕਮਿਸ਼ਨਡ ਅਫਸਰ ਅਤੇ ਪ੍ਰਾਈਵੇਟ।
ਕੁੱਲ 25,609 ਅਫਸਰ ਅਤੇ 749,469 ਗੈਰ-ਕਮਿਸ਼ਨਡ ਅਫਸਰ ਅਤੇ ਸੂਚੀਬੱਧ ਪੁਰਸ਼ ਗੁਆਚ ਗਏ ਸਨ।
ਕੁੱਲ ਨੁਕਸਾਨ, ਬਿਮਾਰਾਂ ਦੀ ਗਿਣਤੀ ਨਾ ਕਰਦੇ ਹੋਏ, 775,078 ਲੋਕ, ਜਾਂ ਪੂਰਬੀ ਮੋਰਚੇ 'ਤੇ ਕੁੱਲ ਫੌਜੀ ਤਾਕਤ ਦਾ 24.22% (ਔਸਤਨ 3.2 ਮਿਲੀਅਨ ਲੋਕ) ... 75
ਐਫ. ਹੈਲਡਰ ਨੇ 22 ਜੂਨ ਤੋਂ 10 ਦਸੰਬਰ, 1941 ਤੱਕ ਵੇਹਰਮਾਚਟ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਹੈ ਕਿ 195,283 ਲੋਕ ਮਾਰੇ ਗਏ ਅਤੇ ਲਾਪਤਾ ਹੋਏ। ਅਤੇ ਬੀ. ਮੁਲਰ-ਹਿਲੇਬ੍ਰਾਂਡ ਦੇ ਅਨੁਸਾਰ, 22 ਜੂਨ ਤੋਂ ਨਵੰਬਰ 1941 ਦੇ ਅੰਤ ਤੱਕ 244 ਹਜ਼ਾਰ ਲੋਕਾਂ ਦਾ ਨੁਕਸਾਨ ਹੋਇਆ। ਫਰਕ 50 ਹਜ਼ਾਰ ਲੋਕਾਂ ਦਾ ਹੈ।
ਸੰਖਿਆ ਮਹੱਤਵਪੂਰਨ ਤੌਰ 'ਤੇ ਵੱਖ-ਵੱਖ ਹੁੰਦੀ ਹੈ (ਮੈਂ ਜਾਣਬੁੱਝ ਕੇ ਜਰਮਨ ਨੁਕਸਾਨ ਦੇ ਸੋਵੀਅਤ ਅੰਦਾਜ਼ੇ ਨਹੀਂ ਦਿੰਦਾ). ਅੱਜ ਤੱਕ, ਜਰਮਨ ਫੌਜ ਦੇ ਨੁਕਸਾਨ ਲਈ ਕੋਈ ਭਰੋਸੇਮੰਦ ਅੰਕੜੇ ਨਹੀਂ ਹਨ, ਸਿੱਧੇ ਅੰਕੜਾ ਗਣਨਾ ਦੁਆਰਾ ਪ੍ਰਾਪਤ ਕੀਤੇ ਗਏ ਹਨ (ਹਾਲਾਂਕਿ ਕੋਈ ਇਸ ਨਾਲ ਅਸਹਿਮਤ ਹੋ ਸਕਦਾ ਹੈ)। ਇਹ ਫੌਜ ਅਤੇ ਡਿਵੀਜ਼ਨ ਪੱਧਰ 'ਤੇ ਜਰਮਨ ਨੁਕਸਾਨ ਦੇ ਪੂਰੇ ਅੰਕੜਿਆਂ ਦੀ ਘਾਟ ਦੁਆਰਾ ਵਿਖਿਆਨ ਕੀਤਾ ਗਿਆ ਹੈ। ਇਹਨਾਂ ਸਮੱਗਰੀਆਂ ਦੇ ਟੁਕੜੇ ਹਨ, ਜਿਸ ਵਿੱਚ ਰੈੱਡ ਆਰਮੀ ਦੁਆਰਾ ਹਾਸਲ ਕੀਤੇ ਗਏ ਦਸਤਾਵੇਜ਼ਾਂ ਵਿੱਚੋਂ ਵੀ ਸ਼ਾਮਲ ਹਨ (ਉਨ੍ਹਾਂ ਦਾ ਅਧਿਐਨ ਦਿਲਚਸਪ ਜਾਣਕਾਰੀ ਪ੍ਰਦਾਨ ਕਰਦਾ ਹੈ)। ਇਸ ਤੋਂ ਇਲਾਵਾ, ਅਧਿਕਾਰਤ ਜਰਮਨ ਹਾਨੀਕਾਰਕ ਅੰਕੜਿਆਂ ਅਤੇ ਜਰਮਨ ਜਰਨੈਲਾਂ ਦੇ ਅਨੁਮਾਨਾਂ ਵਿਚਕਾਰ ਬਹੁਤ ਸਾਰੀਆਂ ਅੰਤਰ ਹਨ।
ਬੀ. ਮੁਲਰ-ਹਿਲੇਬ੍ਰਾਂਡ ਦੁਆਰਾ ਕਿਤਾਬ ਦੇ ਅੰਸ਼ "ਜਰਮਨ ਲੈਂਡ ਆਰਮੀ, 1933-1945":
ਸੋਵੀਅਤ ਯੂਨੀਅਨ ਨਾਲ ਜੰਗ ਤੋਂ ਪਹਿਲਾਂ, ਜਰਮਨ ਫੌਜ ਨੂੰ ਹੈਰਾਨੀਜਨਕ ਤੌਰ 'ਤੇ ਕੁਝ ਨੁਕਸਾਨ ਹੋਇਆ ਸੀ। ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੀਆਂ ਸਾਰੀਆਂ ਫੌਜੀ ਮੁਹਿੰਮਾਂ ਵਿੱਚ, ਜਰਮਨ ਜ਼ਮੀਨੀ ਫੌਜਾਂ ਨੇ ਕੁੱਲ 100 ਹਜ਼ਾਰ ਤੋਂ ਘੱਟ ਲੋਕ ਮਾਰੇ ਅਤੇ ਲਾਪਤਾ ਹੋਏ। ਸੋਵੀਅਤ ਯੂਨੀਅਨ ਵਿਰੁੱਧ ਜੰਗ ਦੇ ਪਹਿਲੇ ਅੱਠ ਹਫ਼ਤਿਆਂ ਵਿੱਚ ਮਾਰੇ ਗਏ ਲੋਕਾਂ ਵਿੱਚ ਵੀ ਇਹੀ ਗਿਣਤੀ ਖਤਮ ਹੋਈ ਸੀ। OKH ਦਾ ਮੰਨਣਾ ਸੀ ਕਿ ਇਸ ਮੁਹਿੰਮ ਵਿੱਚ ਭਾਰੀ ਨੁਕਸਾਨ ਹੋਵੇਗਾ। ਇਸ ਲਈ, ਇਸਨੇ ਸੋਵੀਅਤ ਰਾਜ ਦੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਲਗਭਗ ਸਾਰੀਆਂ ਡਿਵੀਜ਼ਨਾਂ ਵਿੱਚ ਫੀਲਡ ਰਿਜ਼ਰਵ ਬਟਾਲੀਅਨਾਂ ਦਾ ਗਠਨ ਕੀਤਾ।
ਜੂਨ 1941 ਵਿੱਚ, ਜ਼ਮੀਨੀ ਬਲਾਂ ਕੋਲ 1922 ਵਿੱਚ ਪੈਦਾ ਹੋਏ ਕੰਸਕ੍ਰਿਪਟ ਦਲ ਦੀ ਗਿਣਤੀ ਨਹੀਂ ਸੀ, ਜੋ ਕਿ 1 ਮਈ, 1941 ਨੂੰ ਰਿਜ਼ਰਵ ਫੌਜ ਵਿੱਚ ਦਾਖਲ ਹੋਏ ਸਨ, 400 ਹਜ਼ਾਰ ਤੋਂ ਵੱਧ ਸਿਖਲਾਈ ਪ੍ਰਾਪਤ ਰਿਜ਼ਰਵ, ਜਿਨ੍ਹਾਂ ਵਿੱਚ 1921 ਵਿੱਚ ਪੈਦਾ ਹੋਏ ਕੰਸਕ੍ਰਿਪਟ ਦਲ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਲਗਭਗ 80 ਸਨ। ਹਜ਼ਾਰਾਂ ਲੋਕਾਂ ਨੂੰ ਡਿਵੀਜ਼ਨਾਂ ਦੀਆਂ ਫੀਲਡ ਰਿਜ਼ਰਵ ਬਟਾਲੀਅਨਾਂ ਦੇ ਹਿੱਸੇ ਵਜੋਂ ਸਿਖਲਾਈ ਦਿੱਤੀ ਗਈ ਸੀ, ਅਤੇ ਬਾਕੀ ਰਿਜ਼ਰਵ ਫੌਜ ਦੇ ਹਿੱਸੇ ਵਜੋਂ ਪੂਰੀ ਤਰ੍ਹਾਂ ਤਿਆਰ ਸਨ। ਹਾਲਾਂਕਿ, ਇਹ ਜਲਦੀ ਹੀ ਸਪੱਸ਼ਟ ਹੋ ਗਿਆ ਕਿ ਅਜਿਹੀ ਪੂਰਵ-ਵਿਚਾਰ ਨਾਕਾਫ਼ੀ ਸੀ। ਭਾਰੀ ਨੁਕਸਾਨ ਜੋ ਸਿਰਫ ਮੁਹਿੰਮ ਦੀ ਸ਼ੁਰੂਆਤ ਵਿੱਚ ਉਮੀਦ ਕੀਤੇ ਗਏ ਸਨ, ਗਰਮੀਆਂ ਦੇ ਮਹੀਨਿਆਂ ਦੌਰਾਨ ਲਗਭਗ ਬਰਾਬਰ ਹੀ ਰਹੇ। ਪਹਿਲਾਂ ਹੀ ਪਹਿਲੇ ਚਾਰ ਹਫ਼ਤਿਆਂ ਵਿੱਚ, ਡਵੀਜ਼ਨਾਂ ਦੀਆਂ ਫੀਲਡ ਰਿਜ਼ਰਵ ਬਟਾਲੀਅਨਾਂ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਸਰਗਰਮ ਯੂਨਿਟਾਂ ਵਿੱਚ ਤਬਦੀਲ ਕਰ ਦਿੱਤਾ ਹੈ।
...ਅਗਸਤ ਦੇ ਅੰਤ ਵਿੱਚ ਕਰਮਚਾਰੀਆਂ ਦੀ ਕਮੀ ਸੀ: 14 ਡਿਵੀਜ਼ਨਾਂ ਵਿੱਚ - 4,000 ਤੋਂ ਵੱਧ ਲੋਕ, 40 ਵਿੱਚ - 3,000 ਤੋਂ ਵੱਧ ਲੋਕ, 30 ਵਿੱਚ - 2,000 ਤੋਂ ਵੱਧ ਲੋਕ ਅਤੇ 58 ਵਿੱਚ - 2,000 ਤੋਂ ਥੋੜ੍ਹਾ ਘੱਟ ਲੋਕ।
ਪੂਰਬੀ ਮੋਰਚੇ 'ਤੇ ਵੇਹਰਮਾਚਟ ਵਿੱਚ ਅੰਤਿਮ ਸੰਸਕਾਰ
ਮੁਹਿੰਮ ਦੌਰਾਨ ਪ੍ਰਾਪਤ ਕੀਤੀਆਂ ਵੱਡੀਆਂ ਸਫਲਤਾਵਾਂ (ਨਵੰਬਰ 1941 ਦੇ ਅੰਤ ਤੱਕ) ਵਿੱਚ ਲਗਭਗ 230 ਹਜ਼ਾਰ ਲੋਕਾਂ ਦੀ ਮੌਤ ਅਤੇ 14 ਹਜ਼ਾਰ ਲਾਪਤਾ ਹੋਣ ਦਾ ਨੁਕਸਾਨ ਹੋਇਆ। ਜੇ ਅਸੀਂ ਇਹ ਵੀ ਧਿਆਨ ਵਿਚ ਰੱਖੀਏ ਕਿ ਜ਼ਖਮੀਆਂ ਦੀ ਗਿਣਤੀ ਮਾਰੇ ਗਏ ਅਤੇ ਲਾਪਤਾ ਹੋਏ ਕੁੱਲ ਨੁਕਸਾਨ ਨਾਲੋਂ ਤਿੰਨ ਗੁਣਾ ਵੱਧ ਸੀ ਅਤੇ ਜੇ ਕੁਝ ਜ਼ਖਮੀ ਠੀਕ ਹੋਣ ਤੋਂ ਬਾਅਦ ਮੋਰਚੇ 'ਤੇ ਪਰਤ ਆਏ, ਤਾਂ ਨਵੰਬਰ 1941 ਦੇ ਅੰਤ ਤੱਕ ਲਗਭਗ 740 ਹਜ਼ਾਰ ਲੋਕ ਬਾਹਰ ਹੋ ਗਏ ਸਨ। ਦੀ ਕਾਰਵਾਈ, ਅਤੇ ਇਹ ਸਿਰਫ 400 ਹਜ਼ਾਰ ਲੋਕਾਂ ਦੇ ਇਸ ਨੁਕਸਾਨ ਦੀ ਭਰਪਾਈ ਕਰਨਾ ਸੰਭਵ ਸਾਬਤ ਹੋਇਆ.
ਨਵੀਂ ਮਜ਼ਬੂਤੀ ਨੂੰ ਸੰਗਠਿਤ ਕਰਨ ਲਈ, 15 ਅਗਸਤ, 1941 ਨੂੰ ਰਿਜ਼ਰਵ ਫੌਜ ਦੇ ਕਮਾਂਡਰ ਨੇ ਕਰਮਚਾਰੀਆਂ ਨੂੰ ਮੁੜ ਵੰਡਣ ਲਈ ਇੱਕ ਕਾਰਵਾਈ ਸ਼ੁਰੂ ਕੀਤੀ। ਉਸੇ ਸਾਲ 22 ਅਕਤੂਬਰ ਨੂੰ, ਉਸਨੇ ਸਥਾਪਿਤ ਕੀਤਾ ਕਿ ਜੂਨੀਅਰ ਭਰਤੀ ਦਲਾਂ ਦੇ 250 ਹਜ਼ਾਰ ਲੋਕਾਂ ਨੂੰ ਮੋਰਚੇ ਲਈ ਛੱਡਿਆ ਜਾ ਸਕਦਾ ਹੈ ਜਦੋਂ ਉਹਨਾਂ ਨੂੰ ਸੀਨੀਅਰ ਭਰਤੀ ਦਲਾਂ ਦੁਆਰਾ ਬਦਲਿਆ ਗਿਆ ਸੀ, ਅਤੇ ਨਾਲ ਹੀ ਉਹ ਸਿਪਾਹੀ ਜੋ ਸਰਗਰਮ ਯੂਨਿਟਾਂ ਵਿੱਚ ਸੇਵਾ ਲਈ ਪੂਰੀ ਤਰ੍ਹਾਂ ਯੋਗ ਨਹੀਂ ਸਨ। ਇਹ ਮੁੜ ਵੰਡ ਪੂਰਬ ਅਤੇ ਖਾਸ ਕਰਕੇ ਪੱਛਮ ਵਿੱਚ ਸਰਗਰਮ ਜ਼ਮੀਨੀ ਫੌਜਾਂ ਅਤੇ ਰਿਜ਼ਰਵ ਫੌਜ ਦੇ ਅੰਦਰ ਕੀਤੀ ਗਈ ਸੀ। ਮੁੱਖ ਤੌਰ 'ਤੇ ਰਿਜ਼ਰਵ ਫੌਜ ਦੇ ਪਿੱਛੇ ਨੂੰ ਸਾਫ ਕਰਨ ਦੇ ਉਪਾਵਾਂ ਲਈ ਧੰਨਵਾਦ, ਪੂਰਬ ਵਿਚ ਫੌਜਾਂ ਦੇ ਨਿਪਟਾਰੇ 'ਤੇ ਵਾਧੂ 25 ਹਜ਼ਾਰ ਗੈਰ-ਕਮਿਸ਼ਨਡ ਅਫਸਰਾਂ ਅਤੇ ਪ੍ਰਾਈਵੇਟਾਂ ਨੂੰ ਛੱਡ ਦਿੱਤਾ ਗਿਆ ਸੀ।
ਨਵੰਬਰ 1941 ਦੇ ਅੰਤ ਤੱਕ, ਪੂਰਬ ਵਿੱਚ ਸਰਗਰਮ ਫੌਜ ਵਿੱਚ ਕਮੀ 340 ਹਜ਼ਾਰ ਲੋਕਾਂ ਤੱਕ ਪਹੁੰਚ ਗਈ। ਇਸਦਾ ਮਤਲਬ ਇਹ ਸੀ ਕਿ ਜਦੋਂ ਭਾਰੀ ਸਰਦੀਆਂ ਦੀ ਲੜਾਈ ਸ਼ੁਰੂ ਹੋਈ ਤਾਂ ਪੈਦਲ ਫੌਜ ਨੇ ਔਸਤਨ ਆਪਣੀ ਅਸਲ ਤਾਕਤ ਦਾ ਇੱਕ ਚੌਥਾਈ ਹਿੱਸਾ ਗੁਆ ਦਿੱਤਾ।
ਅਕਤੂਬਰ, ਨਵੰਬਰ ਅਤੇ ਦਸੰਬਰ 1941 ਵਿੱਚ, "ਪੂਰਬੀ ਮਾਡਲ" (81, 212, 215, 223 ਅਤੇ 227) ਦੇ ਅਨੁਸਾਰ ਪੁਨਰਗਠਿਤ ਪੰਜ ਇਨਫੈਂਟਰੀ ਡਿਵੀਜ਼ਨਾਂ ਨੂੰ ਪੱਛਮ ਤੋਂ ਵਾਪਸ ਬੁਲਾਇਆ ਗਿਆ ਅਤੇ ਪੂਰਬੀ ਮੋਰਚੇ ਦੇ ਉੱਤਰੀ ਸੈਕਟਰ ਵਿੱਚ ਤਬਦੀਲ ਕਰ ਦਿੱਤਾ ਗਿਆ। ਬਦਲੇ ਵਿੱਚ, ਪੂਰਬੀ ਮੋਰਚੇ ਤੋਂ ਪੱਛਮ ਵਿੱਚ ਚਾਰ ਬੁਰੀ ਤਰ੍ਹਾਂ ਖਰਾਬ ਹੋਈਆਂ ਡਿਵੀਜ਼ਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਦੁਬਾਰਾ ਭਰਨਾ ਪਿਆ ਸੀ ਅਤੇ ਨਾਲ ਹੀ ਪੁਨਰਗਠਿਤ ਕੀਤਾ ਗਿਆ ਸੀ: 5ਵੀਂ, 8ਵੀਂ ਅਤੇ 28ਵੀਂ ਇਨਫੈਂਟਰੀ ਡਿਵੀਜ਼ਨ ... 71ਵੀਂ ਇਨਫੈਂਟਰੀ ਡਿਵੀਜ਼ਨ ... 99ਵੀਂ ਲਾਈਟ ਇਨਫੈਂਟਰੀ ਡਿਵੀਜ਼ਨ ਸੀ। ਨਵੰਬਰ ਵਿੱਚ ਪੂਰਬੀ ਮੋਰਚੇ ਤੋਂ ਸਰਬੀਆ ਵਿੱਚ ਤਬਦੀਲ ਕੀਤਾ ਗਿਆ...
6 ਨਵੰਬਰ, 1941 ਨੂੰ, ਗਰਾਊਂਡ ਫੋਰਸਿਜ਼ ਦੇ ਜਨਰਲ ਸਟਾਫ਼ ਦੇ ਸੰਗਠਨਾਤਮਕ ਵਿਭਾਗ ਨੇ, "ਪੂਰਬ ਵਿੱਚ ਮੌਜੂਦਾ ਜ਼ਮੀਨੀ ਫੌਜ ਦੀ ਲੜਾਈ ਸਮਰੱਥਾ ਦਾ ਮੁਲਾਂਕਣ" ਪੇਸ਼ ਕੀਤੇ ਨੋਟ ਵਿੱਚ ਕਿਹਾ ਕਿ ਪੈਦਲ ਡਿਵੀਜ਼ਨਾਂ ਵਿੱਚ ਔਸਤਨ 65% ਸ਼ੁਰੂਆਤੀ ਹਨ। ਲੜਾਈ ਦੀ ਸਮਰੱਥਾ, ਟੈਂਕ ਡਿਵੀਜ਼ਨ - ਲਗਭਗ 35%. 77
1941 ਵਿੱਚ ਜਰਮਨ ਫੌਜੀ ਗਤੀਵਿਧੀਆਂ ਨੂੰ ਨੋਟ ਕਰੋ:
- ਕਰਮਚਾਰੀਆਂ ਦੇ ਪੂਰੇ ਆਰਮੀ ਰਿਜ਼ਰਵ ਦੀ ਚੋਣ ਕੀਤੀ ਗਈ ਸੀ, ਜਿਸ ਵਿੱਚ 1921 ਅਤੇ 1922 ਦੀਆਂ ਟੁਕੜੀਆਂ ਸ਼ਾਮਲ ਸਨ;
- ਪੱਛਮ ਤੋਂ ਪੂਰਬ ਵੱਲ ਪੰਜ ਪੂਰੀ ਤਰ੍ਹਾਂ ਦੀਆਂ ਡਿਵੀਜ਼ਨਾਂ ਅਤੇ ਪੂਰਬ ਤੋਂ ਪੱਛਮ ਤੱਕ ਚਾਰ "ਗੰਭੀਰ ਤੌਰ 'ਤੇ ਪ੍ਰਭਾਵਿਤ ਡਿਵੀਜ਼ਨਾਂ" ਦਾ ਤਬਾਦਲਾ (ਇਹ ਅਸਲ ਵਿੱਚ ਕਰਮਚਾਰੀਆਂ ਦੀ ਭਰਪਾਈ ਹੈ - ਕਿੰਨੀ ਭਰਾਈ ਗਈ?);
- ਕਰਮਚਾਰੀਆਂ ਦੀ ਮੁੜ ਵੰਡ (ਸੀਨੀਅਰ ਦਸਤਿਆਂ ਨਾਲ ਬਦਲੀ, ਗੈਰ-ਜਰਮਨ ਕੌਮੀਅਤਾਂ ਦੀ ਪਿਛਲੀ ਅਤੇ ਸਪਲਾਈ ਇਕਾਈਆਂ ਵਜੋਂ ਵਰਤੋਂ)। ਇਸ ਨਾਲ ਫ਼ੌਜਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ।
ਜੇ 200-300 ਹਜ਼ਾਰ ਜਰਮਨ ਮਾਰੇ ਗਏ ਅੰਕੜੇ ਅਸਲੀਅਤ ਨਾਲ ਮੇਲ ਖਾਂਦੇ ਹਨ, ਤਾਂ ਇਸਦਾ ਮਤਲਬ ਹੈ ਕਿ ਜਰਮਨ ਫੌਜ ਦਾ ਵੱਡਾ ਹਿੱਸਾ ਸੇਵਾ ਵਿੱਚ ਸੀ. ਜ਼ਖਮੀਆਂ ਦੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਵੀ, ਜਰਮਨ ਫੌਜ ਦੀ ਘਾਟ 340 ਹਜ਼ਾਰ ਲੋਕ ਸੀ. ਮੇਰਾ ਮੰਨਣਾ ਹੈ ਕਿ ਜਰਮਨ ਫੌਜ ਲਈ ਇਹ ਕੋਈ ਗੰਭੀਰ ਕਮੀ ਨਹੀਂ ਹੈ। ਫਿਰ ਕਿਉਂ ਨਵੰਬਰ-ਦਸੰਬਰ ਵਿੱਚ ਵੈਹਰਮਾਕਟ ਯੁੱਧ ਦੀਆਂ ਕਲਾਸੀਕਲ ਸਿਧਾਂਤਾਂ ਦੇ ਅਨੁਸਾਰ, ਮੁੱਖ ਹਮਲੇ ਦੀਆਂ ਦਿਸ਼ਾਵਾਂ ਵਿੱਚ ਫੌਜਾਂ ਵਿੱਚ ਤਿੰਨ ਗੁਣਾ ਉੱਤਮਤਾ ਕੇਂਦਰਿਤ ਕਰਨ ਵਿੱਚ ਅਸਮਰੱਥ ਸੀ? ਇਸ ਤੋਂ ਇਲਾਵਾ, ਜਰਮਨੀ ਦੇ ਬਹੁਤ ਸਾਰੇ ਸਹਿਯੋਗੀ ਸਨ (ਜਰਮਨੀ ਨੇ ਇਕੱਲੇ ਯੂਐਸਐਸਆਰ ਨਾਲ ਨਹੀਂ ਲੜਿਆ!), ਜਿਨ੍ਹਾਂ ਦੇ ਨੁਕਸਾਨ ਨੂੰ ਵੀ ਸਮੁੱਚੀ ਗਿਣਤੀ ਵਿੱਚ ਸ਼ਾਮਲ ਕਰਨ ਦੀ ਲੋੜ ਹੈ।
ਜਰਮਨ ਜਰਨੈਲ ਖੁਦ ਆਪਣੇ ਨੁਕਸਾਨ ਬਾਰੇ ਕੀ ਕਹਿੰਦੇ ਹਨ? ਉਨ੍ਹਾਂ ਨੇ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਿਵੇਂ ਕੀਤਾ?
ਨਵੰਬਰ 1941 ਦੇ ਅੰਤ ਵਿੱਚ ਜਰਮਨ ਜਨਰਲ ਸਟਾਫ਼ ਦੇ ਚੀਫ਼ ਐਫ. ਹੈਲਡਰ ਨੇ ਵੇਹਰਮਚਟ ਦੀ ਲੜਾਈ ਸਮਰੱਥਾ ਦੀ ਸਥਿਤੀ ਦਾ ਮੁਲਾਂਕਣ ਇਸ ਤਰ੍ਹਾਂ ਕੀਤਾ:
27 ਨਵੰਬਰ 1941 ਈ.
ਸਾਡੀਆਂ ਫੌਜਾਂ ਭੌਤਿਕ ਅਤੇ ਮਨੁੱਖੀ ਸ਼ਕਤੀਆਂ ਦੇ ਪੂਰੀ ਤਰ੍ਹਾਂ ਥਕਾਵਟ ਦੀ ਪੂਰਵ ਸੰਧਿਆ 'ਤੇ ਹਨ। 78
ਨਾ ਪੂਰਾ ਹੋਣ ਵਾਲਾ ਨੁਕਸਾਨ ਸਿਰਫ 200 ਹਜ਼ਾਰ ਸਿਪਾਹੀਆਂ ਅਤੇ ਅਫਸਰਾਂ ਦਾ ਹੈ, ਅਤੇ ਜਰਮਨ ਫੌਜ ਪਹਿਲਾਂ ਹੀ ਆਪਣੇ ਮਨੁੱਖੀ ਸਰੋਤਾਂ ਨੂੰ ਖਤਮ ਕਰਨ ਦੀ ਕਗਾਰ 'ਤੇ ਹੈ। ਜਾਂ ਕੀ ਹੋਰ ਨੁਕਸਾਨ ਹਨ?
ਪੂਰਬੀ ਮੋਰਚੇ 'ਤੇ ਵੇਹਰਮਾਚਟ ਵਿੱਚ ਅੰਤਿਮ ਸੰਸਕਾਰ
ਆਰਮੀ ਗਰੁੱਪ ਸੈਂਟਰ ਦੇ ਕਮਾਂਡਰ, ਫੀਲਡ ਮਾਰਸ਼ਲ ਫੇਡੋਰ ਵਾਨ ਬੋਕ, ਆਪਣੀ ਕਿਤਾਬ "ਮੈਂ ਮਾਸਕੋ ਦੇ ਗੇਟਾਂ 'ਤੇ ਖੜ੍ਹਾ ਸੀ," ਵਿੱਚ ਉਹਨਾਂ ਨੁਕਸਾਨਾਂ ਬਾਰੇ ਰਿਪੋਰਟ ਕਰਦਾ ਹੈ ਜੋ ਫੌਜ ਦੇ ਸਮੂਹ ਲਈ ਕਾਫ਼ੀ ਗੰਭੀਰ ਬਣ ਰਹੇ ਸਨ। 31 ਅਕਤੂਬਰ ਨੂੰ ਇੱਕ ਇੰਦਰਾਜ਼ ਹੈ (ਇੱਥੇ ਅਤੇ ਹੇਠਾਂ ਵਾਨ ਬੌਕ ਦੀ ਕਿਤਾਬ ਦੇ ਅੰਸ਼ ਹਨ ਜੋ ਦਾਖਲੇ ਦੀ ਮਿਤੀ ਨੂੰ ਦਰਸਾਉਂਦੇ ਹਨ):
31/10/41
ਸਾਡੇ ਨੁਕਸਾਨ ਬਹੁਤ ਧਿਆਨ ਦੇਣ ਯੋਗ ਹੁੰਦੇ ਜਾ ਰਹੇ ਹਨ. ਫੌਜ ਦੇ ਸਮੂਹ ਦੇ ਗਠਨ ਵਿੱਚ, ਵੀਹ ਤੋਂ ਵੱਧ ਬਟਾਲੀਅਨਾਂ ਦੀ ਕਮਾਂਡ ਚੀਫ ਲੈਫਟੀਨੈਂਟ ਦੁਆਰਾ ਕੀਤੀ ਜਾਂਦੀ ਹੈ।
Oberleutnant ਸੀਨੀਅਰ ਲੈਫਟੀਨੈਂਟ ਦੇ ਸੋਵੀਅਤ ਅਤੇ ਰੂਸੀ ਰੈਂਕ ਨਾਲ ਮੇਲ ਖਾਂਦਾ ਹੈ। ਵਾਨ ਬੋਕ ਦੇ ਅਨੁਸਾਰ, ਅਫਸਰ ਕੋਰ ਵਿੱਚ ਨੁਕਸਾਨ ਇੰਨੇ ਗੰਭੀਰ ਸਨ ਕਿ ਚੀਫ ਲੈਫਟੀਨੈਂਟ ਬਟਾਲੀਅਨਾਂ ਦੀ ਕਮਾਂਡ ਕਰਦੇ ਹਨ ਜਦੋਂ ਉਹਨਾਂ ਨੂੰ ਪਲਟਨ ਦੀ ਕਮਾਂਡ ਕਰਨੀ ਚਾਹੀਦੀ ਸੀ। ਐਫ. ਹਲਦਰ ਨੇ ਅਫਸਰਾਂ ਦੇ ਮਹੱਤਵਪੂਰਨ ਨੁਕਸਾਨ ਬਾਰੇ ਵੀ ਲਿਖਿਆ। ਕੁਦਰਤੀ ਤੌਰ 'ਤੇ, ਅਫਸਰਾਂ ਵਿੱਚ ਸਭ ਤੋਂ ਮਹੱਤਵਪੂਰਨ ਨੁਕਸਾਨ ਪੈਦਲ ਯੂਨਿਟਾਂ ਦੁਆਰਾ ਝੱਲਣਾ ਪਿਆ ਸੀ। ਇਸ ਨੇ ਨਾ ਸਿਰਫ ਘੱਟ ਤਜਰਬੇਕਾਰ ਜੂਨੀਅਰ ਅਫਸਰਾਂ ਨੂੰ ਆਕਰਸ਼ਿਤ ਕਰਨ ਲਈ ਮਜ਼ਬੂਰ ਕੀਤਾ, ਸਗੋਂ ਉਨ੍ਹਾਂ ਦੀ ਥਾਂ ਫੌਜ ਦੀਆਂ ਹੋਰ ਸ਼ਾਖਾਵਾਂ ਦੇ ਅਫਸਰਾਂ ਨਾਲ ਵੀ ਕੀਤੀ। ਅਜਿਹੀ ਹੀ ਸਥਿਤੀ ਰੈੱਡ ਆਰਮੀ ਵਿੱਚ ਆਈ ਹੈ।
ਨੁਕਸਾਨ ਅਤੇ ਲੜਾਈ ਦੀ ਤੀਬਰਤਾ ਨੇ ਜਰਮਨ ਫੌਜਾਂ ਨੂੰ ਪ੍ਰਭਾਵਿਤ ਕੀਤਾ। ਅਕਤੂਬਰ ਵਿੱਚ ਲੜਾਈਆਂ ਵਿੱਚ ਗੰਭੀਰ ਨੁਕਸਾਨ ਝੱਲਣ ਵਾਲੀ 24ਵੀਂ ਪੈਂਜ਼ਰ ਕੋਰ ਦੇ ਸਬੰਧ ਵਿੱਚ, ਜੀ. ਗੁਡੇਰੀਅਨ ਨੇ ਲਿਖਿਆ:
ਭਾਰੀ ਲੜਾਈ ਦਾ ਹੌਲੀ-ਹੌਲੀ ਸਾਡੇ ਅਫਸਰਾਂ ਅਤੇ ਸਿਪਾਹੀਆਂ 'ਤੇ ਅਸਰ ਪਿਆ... ਅਤੇ ਇਹ ਸਰੀਰਕ ਨਹੀਂ, ਸਗੋਂ ਮਾਨਸਿਕ ਸਦਮਾ ਸੀ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ। ਅਤੇ ਇਹ ਤੱਥ ਕਿ ਸਾਡੇ ਸਭ ਤੋਂ ਵਧੀਆ ਅਫਸਰ ਪਿਛਲੀਆਂ ਲੜਾਈਆਂ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਦਬਾਏ ਗਏ ਸਨ, ਹੈਰਾਨੀਜਨਕ ਸੀ. 80
ਨਵੰਬਰ 1941 ਦੇ ਅੱਧ ਤੱਕ, "ਪੂਰਬੀ ਮੋਰਚੇ" ਕਿਤਾਬ ਵਿੱਚ ਪੀ. ਕੈਰਲ (ਪੌਲ ਕਾਰਲ ਸਮਿੱਟ ਦਾ ਉਪਨਾਮ, ਜੋ ਪੂਰਬ ਵਿੱਚ ਐਸਐਸ ਵਿੱਚ ਲੜਿਆ ਸੀ) ਦੇ ਅਨੁਸਾਰ:
ਜਰਮਨ ਇਨਫੈਂਟਰੀ ਡਿਵੀਜ਼ਨਾਂ ਨੇ ਲਗਾਤਾਰ ਅੱਗੇ ਵਧਣ ਅਤੇ ਲਗਾਤਾਰ ਭਾਰੀ ਲੜਾਈ ਦੌਰਾਨ ਆਪਣੇ 30 ਤੋਂ 50 ਪ੍ਰਤੀਸ਼ਤ ਜਵਾਨ ਗੁਆ ਦਿੱਤੇ ਸਨ, ਅਤੇ ਜੂਨ ਵਿੱਚ ਸਰਹੱਦ ਪਾਰ ਕਰਨ ਵਾਲੀਆਂ ਬਖਤਰਬੰਦ ਡਵੀਜ਼ਨਾਂ ਯਾਦਾਂ ਹੀ ਸਨ (ਉਨ੍ਹਾਂ ਦੀ ਆਮ ਤਾਕਤ ਦੇ ਇੱਕ ਤਿਹਾਈ ਤੋਂ ਵੱਧ ਨਹੀਂ)।
ਮੈਂ ਇਸ ਗੱਲ 'ਤੇ ਜ਼ੋਰ ਦੇਵਾਂ ਕਿ ਪੀ. ਕਰੇਲਾ ਦਾ ਕਹਿਣਾ ਹੈ ਕਿ ਇਨਫੈਂਟਰੀ ਡਿਵੀਜ਼ਨਾਂ ਨੇ ਆਪਣੇ 30-50% ਜਵਾਨਾਂ ਨੂੰ ਗੁਆ ਦਿੱਤਾ ਹੈ। ਮਾਰੇ ਗਏ ਅਤੇ ਜ਼ਖਮੀਆਂ ਵਿਚਕਾਰ ਇਹਨਾਂ ਨੁਕਸਾਨਾਂ ਦਾ ਅਨੁਪਾਤ ਕੀ ਹੈ? ਐਫ. ਹੈਲਡਰ ਦੁਆਰਾ ਉਪਰੋਕਤ ਅੰਕੜਿਆਂ ਅਨੁਸਾਰ, ਜਰਮਨ ਫੌਜ ਦਾ ਕੁੱਲ ਨੁਕਸਾਨ 25% ਤੋਂ ਵੱਧ ਨਹੀਂ ਸੀ।
ਅਤੇ ਇਹ ਉਹੀ ਲੇਖਕ ਹੈ ਜੋ ਅਕਤੂਬਰ 1941 ਦੇ ਅੱਧ ਵਿੱਚ, 40ਵੀਂ ਪੈਨਜ਼ਰ ਕੋਰ ਦੇ 10ਵੇਂ ਪੈਂਜ਼ਰ ਡਿਵੀਜ਼ਨ ਬਾਰੇ ਲਿਖਦਾ ਹੈ:
ਵੰਡ... ਆਪਣੀ ਆਖਰੀ ਤਾਕਤ ਗੁਆ ਰਹੀ ਸੀ। ਜਦੋਂ ਮੇਜਰ ਜਨਰਲ ਫਿਸ਼ਰ ਨੇ ਆਪਣੇ ਕੋਰ ਕਮਾਂਡਰ ਨੂੰ ਆਪਣੀ ਯੂਨਿਟ ਵਿੱਚ ਲੜਾਈ ਲਈ ਤਿਆਰ ਸੈਨਿਕਾਂ ਅਤੇ ਵਰਤੋਂ ਯੋਗ ਸਾਜ਼ੋ-ਸਾਮਾਨ ਦੀ ਅਸਲ ਗਿਣਤੀ ਦੀ ਜਾਣਕਾਰੀ ਦਿੱਤੀ, ਤਾਂ ਜਨਰਲ ਸਟੰਮ ਨੇ ਕਿਹਾ: “ਮੇਰੇ ਰੱਬ! ਹਾਂ, ਤੁਸੀਂ ਹੁਣੇ ਹੀ ਖੋਜੀ ਗਸ਼ਤ ਨੂੰ ਵਧਾ ਦਿੱਤਾ ਹੈ।"
ਟੈਂਕ ਡਿਵੀਜ਼ਨ ਦੀ ਜੋ ਬਚੀ ਸੀ ਉਹ ਇੱਕ ਮਜਬੂਤ ਜਾਸੂਸੀ ਗਸ਼ਤ ਦੇ ਬਰਾਬਰ ਤਾਕਤ ਸੀ! ਐਫ. ਵਾਨ ਬੋਕ 21 ਨਵੰਬਰ ਲਈ ਰਿਪੋਰਟ ਕਰਦਾ ਹੈ:
21/11/41
...ਵਿਭਾਜਨਾਂ ਦੀ ਸੰਖਿਆ ਦੇ ਸੰਦਰਭ ਵਿੱਚ, ਹਰੀ ਟੇਬਲ 'ਤੇ ਇਸ ਦੁਆਰਾ ਨਿਰਣਾ ਕਰਦੇ ਹੋਏ, ਬਲਾਂ ਦਾ ਸੰਤੁਲਨ ਆਮ ਨਾਲੋਂ ਮਾੜਾ ਨਹੀਂ ਹੈ। ਪਰ ਲੜਾਈ ਦੀ ਪ੍ਰਭਾਵਸ਼ੀਲਤਾ ਵਿੱਚ ਕਮੀ - ਕੁਝ ਕੰਪਨੀਆਂ ਵਿੱਚ ਸਿਰਫ 20 ਤੋਂ 30 ਲੋਕ ਹੀ ਬਚੇ ਸਨ - ਕਮਾਂਡ ਸਟਾਫ ਵਿੱਚ ਵੱਡੇ ਨੁਕਸਾਨ ਅਤੇ ਲੋਕਾਂ ਦੀ ਬਹੁਤ ਜ਼ਿਆਦਾ ਮਿਹਨਤ, ਠੰਡ ਦੇ ਨਾਲ, ਲਗਭਗ ਪੂਰੀ ਤਰ੍ਹਾਂ ਵੱਖਰੀ ਤਸਵੀਰ ਦਿੰਦੀ ਹੈ.
ਆਰਮੀ ਗਰੁੱਪ ਸੈਂਟਰ ਵਿੱਚ ਵਿਅਕਤੀਗਤ ਜਰਮਨ ਕੰਪਨੀਆਂ ਵਿੱਚ, ਸਿਰਫ 20 ਤੋਂ 30 ਲੋਕ ਹੀ ਰਹਿ ਗਏ। ਇਹ ਸਮਝਣ ਲਈ ਕਿ ਇਹ ਬਹੁਤ ਹੈ ਜਾਂ ਥੋੜਾ, ਜਰਮਨ ਕੰਪਨੀ ਦੀ ਨਿਯਮਤ ਤਾਕਤ 191 ਲੋਕ ਸੀ. ਭਾਵ, ਉਹ ਕੰਪਨੀਆਂ ਜਿਹੜੀਆਂ ਵੌਨ ਬੌਕ ਆਪਣੇ ਕਰਮਚਾਰੀਆਂ ਦੇ 85 ਤੋਂ 90% ਤੱਕ ਗੁਆਚਣ ਬਾਰੇ ਲਿਖਦੀਆਂ ਹਨ. ਇਹ 1941 ਦੀਆਂ ਗਰਮੀਆਂ ਅਤੇ ਪਤਝੜ ਵਿੱਚ ਜਰਮਨ ਜਿੱਤਾਂ ਦੀ ਕੀਮਤ ਹੈ। ਅਤੇ ਇਹ ਸੋਵੀਅਤ ਪ੍ਰਚਾਰ ਨਹੀਂ ਹੈ, ਇਹ ਇੱਕ ਜਰਮਨ ਜਨਰਲ ਦੇ ਸ਼ਬਦ ਹਨ ਜਿਸਨੇ ਜ਼ਮੀਨ 'ਤੇ ਸਥਿਤੀ ਨੂੰ ਦੇਖਿਆ ਸੀ।
1. ਆਰਮੀ ਗਰੁੱਪ ਸੈਂਟਰ ਦੇ ਐਫ. ਵਾਨ ਬੋਕ ਕਮਾਂਡਰ 2. ਵੀ. ਬ੍ਰਾਚਿਟਸ਼ ਜ਼ਮੀਨੀ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ (1938-1941) 3. ਜੀ. ਗੁਡੇਰੀਅਨ ਦੂਜੇ ਪੈਂਜ਼ਰ ਗਰੁੱਪ ਦੇ ਕਮਾਂਡਰ
ਇਹ ਸਭ ਅਧਿਕਾਰਤ ਜਰਮਨ ਡੇਟਾ ਨਾਲ ਪੂਰੀ ਤਰ੍ਹਾਂ ਉਲਟ ਹੈ। ਜਰਮਨ ਸੈਨਿਕਾਂ ਦੀ ਸਥਿਤੀ ਨੂੰ ਦਰਸਾਉਣ ਲਈ, ਮੈਂ ਮਾਸਕੋ 'ਤੇ ਅੱਗੇ ਵਧ ਰਹੇ ਆਰਮੀ ਗਰੁੱਪ ਸੈਂਟਰ ਦੀ ਸਥਿਤੀ ਬਾਰੇ ਵਾਨ ਬਾਕ ਦੀ ਕਿਤਾਬ ਦੇ ਅੰਸ਼ਾਂ ਦਾ ਹਵਾਲਾ ਦੇਵਾਂਗਾ। ਮੈਂ ਧਿਆਨ ਨਾਲ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ; ਮੈਨੂੰ ਲਗਦਾ ਹੈ ਕਿ ਨਵੰਬਰ-ਦਸੰਬਰ 1941 ਵਿਚ ਜਰਮਨ ਜਨਰਲ ਦੁਆਰਾ ਸਥਿਤੀ ਦਾ ਵਿਸ਼ਲੇਸ਼ਣ ਧਿਆਨ ਦੇ ਯੋਗ ਹੈ:
20/11/41
ਚੌਥੀ ਫੌਜ ਦਾ ਸੱਜਾ ਵਿੰਗ ਆਉਣ ਵਾਲੇ ਭਵਿੱਖ ਵਿੱਚ ਸਰਗਰਮ ਹਮਲਾਵਰ ਕਾਰਵਾਈਆਂ ਕਰਨ ਵਿੱਚ ਅਸਮਰੱਥ ਹੈ, ਭਾਰੀ ਰੱਖਿਆਤਮਕ ਲੜਾਈਆਂ ਵਿੱਚ ਹਿੱਸਾ ਲੈਣ ਵਾਲੇ 17ਵੇਂ ਅਤੇ 173ਵੇਂ ਡਿਵੀਜ਼ਨਾਂ ਦੀ ਸਮਰੱਥਾ ਪੂਰੀ ਤਰ੍ਹਾਂ ਖਤਮ ਹੋ ਗਈ ਹੈ, ਬਾਕੀ ਡਿਵੀਜ਼ਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। XII ਅਤੇ XX ਕੋਰ ਵੀ ਬਹੁਤ ਕਮਜ਼ੋਰ ਹਨ ਅਤੇ ਦੁਸ਼ਮਣ ਦੀਆਂ ਸਥਿਤੀਆਂ ਨੂੰ ਤੋੜਨ ਵਿੱਚ ਅਸਮਰੱਥ ਹਨ।
21/11/41
ਮੈਂ Gzhatsk ਤੋਂ XII ਕੋਰ ਦੇ ਟਿਕਾਣੇ ਤੇ ਗਿਆ. ਕੋਰ ਕਮਾਂਡਰ ਸਪੱਸ਼ਟ ਤੌਰ 'ਤੇ ਹੋਈਆਂ ਭਿਆਨਕ ਲੜਾਈਆਂ ਤੋਂ ਪ੍ਰਭਾਵਿਤ ਹੈ ਅਤੇ ਉਸ ਦੇ ਡਿਵੀਜ਼ਨਾਂ ਦੀ ਸਥਿਤੀ ਨੂੰ ਸਭ ਤੋਂ ਉਦਾਸ ਰੰਗਾਂ ਵਿਚ ਬਿਆਨ ਕਰਦਾ ਹੈ, ਜਿਸ ਦੀ ਸਮਰੱਥਾ, ਉਸ ਦੇ ਅਨੁਸਾਰ, ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।
ਨੁਕਸਾਨ, ਖਾਸ ਕਰਕੇ ਅਫਸਰਾਂ ਵਿੱਚ, ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਨ। ਕਈ ਲੈਫਟੀਨੈਂਟ ਬਟਾਲੀਅਨਾਂ ਦੀ ਕਮਾਂਡ ਕਰਦੇ ਹਨ, ਇੱਕ ਚੀਫ ਲੈਫਟੀਨੈਂਟ ਇੱਕ ਰੈਜੀਮੈਂਟ ਦਾ ਮੁਖੀ ਹੁੰਦਾ ਹੈ। ਕੁਝ ਰੈਜੀਮੈਂਟਾਂ ਦੀ ਗਿਣਤੀ 250 ਲੋਕਾਂ ਤੱਕ ਘਟਾ ਦਿੱਤੀ ਗਈ ਸੀ. ਕਰਮਚਾਰੀ ਠੰਡ ਅਤੇ ਨਾਕਾਫੀ ਰਿਹਾਇਸ਼ੀ ਸਥਿਤੀਆਂ ਤੋਂ ਪੀੜਤ ਹਨ। ਸੰਖੇਪ ਵਿੱਚ, ਕੋਰ, ਇਸਦੇ ਕਮਾਂਡਰ ਦੀ ਰਾਏ ਵਿੱਚ, ਹੁਣ ਇੱਕ ਲੜਾਈ ਯੂਨਿਟ ਵਜੋਂ ਕੰਮ ਕਰਨ ਦੇ ਯੋਗ ਨਹੀਂ ਹੈ.
23/11/41
XX ਕੋਰ ਦੇ ਸਥਾਨ 'ਤੇ, ਇਸ ਦੇ ਕਮਾਂਡਰ ਨੇ ਮੈਨੂੰ ਲੜਾਈਆਂ ਦੀ ਗੰਭੀਰਤਾ ਬਾਰੇ ਦੱਸਿਆ ਜਿਸ ਵਿੱਚ ਕੋਰ ਨੇ ਹਿੱਸਾ ਲਿਆ ਸੀ, ਅਤੇ ਹਾਈ ਕਮਾਂਡ ਦੁਆਰਾ ਯੂਨਿਟਾਂ 'ਤੇ ਰੱਖੀਆਂ ਗਈਆਂ ਉੱਚ ਮੰਗਾਂ ਬਾਰੇ ਵੀ ਸ਼ਿਕਾਇਤ ਕੀਤੀ: "ਸਾਨੂੰ ਅਜੇ ਵੀ ਮਾਸਕੋ ਪਹੁੰਚਣ ਦੀ ਲੋੜ ਹੈ। ਨਹਿਰ, ਇਹ ਅਹਿਸਾਸ ਨਹੀਂ ਕਿ ਫਿਰ ਅਸੀਂ ਇੱਕ ਕਦਮ ਵੀ ਨਹੀਂ ਚੁੱਕ ਸਕਾਂਗੇ। ”
1/12/41
ਪਿਛਲੇ 14 ਦਿਨਾਂ ਦੀਆਂ ਲੜਾਈਆਂ ਨੇ ਦਿਖਾਇਆ ਹੈ ਕਿ ਸਾਡਾ ਵਿਰੋਧ ਕਰ ਰਹੀ ਰੂਸੀ ਫੌਜ ਦੀ "ਪੂਰੀ ਤਬਾਹੀ" ਇੱਕ ਕਲਪਨਾ ਤੋਂ ਵੱਧ ਕੁਝ ਨਹੀਂ ਹੈ। ਮਾਸਕੋ ਦੇ ਗੇਟਾਂ 'ਤੇ ਰੁਕਣ ਲਈ, ਜਿੱਥੇ ਹਾਈਵੇਅ ਅਤੇ ਰੇਲਵੇ ਦਾ ਨੈਟਵਰਕ ਸਾਰੇ ਪੂਰਬੀ ਰੂਸ ਵਿੱਚ ਸਭ ਤੋਂ ਸੰਘਣਾ ਹੈ, ਦਾ ਮਤਲਬ ਹੈ ਇੱਕ ਦੁਸ਼ਮਣ ਦੇ ਵਿਰੁੱਧ ਮੁਸ਼ਕਲ ਸਥਿਤੀ ਦੀਆਂ ਲੜਾਈਆਂ ਵਿੱਚ ਸ਼ਾਮਲ ਹੋਣਾ ਜੋ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ। ਇਸ ਦੌਰਾਨ ਫੌਜੀ ਗਰੁੱਪ ਦੇ ਜਵਾਨ ਇਸ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਪਰ ਭਾਵੇਂ ਕਿ ਅਸੰਭਵ ਸੰਭਵ ਹੋ ਜਾਂਦਾ ਹੈ ਅਤੇ ਅਸੀਂ ਸ਼ੁਰੂਆਤੀ ਤੌਰ 'ਤੇ ਹਮਲੇ ਦੌਰਾਨ ਮਾਸਕੋ ਦੇ ਆਲੇ ਦੁਆਲੇ ਨਵੇਂ ਖੇਤਰਾਂ ਨੂੰ ਹਾਸਲ ਕਰਨ ਦਾ ਪ੍ਰਬੰਧ ਕਰਦੇ ਹਾਂ, ਮੇਰੇ ਕੋਲ ਅਜੇ ਵੀ ਸ਼ਹਿਰ ਨੂੰ ਘੇਰਨ ਅਤੇ ਦੱਖਣ-ਪੂਰਬ, ਪੂਰਬ ਅਤੇ ਉੱਤਰ-ਪੂਰਬ ਤੋਂ ਇਸ ਨੂੰ ਕੱਸ ਕੇ ਸੀਲ ਕਰਨ ਲਈ ਲੋੜੀਂਦੀ ਫੌਜ ਨਹੀਂ ਹੈ। ਇਸ ਤਰ੍ਹਾਂ, ਚੱਲ ਰਿਹਾ ਹਮਲਾ ਬਿਨਾਂ ਮਤਲਬ ਜਾਂ ਉਦੇਸ਼ ਦੇ ਇੱਕ ਹਮਲਾ ਹੈ, ਖਾਸ ਕਰਕੇ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਮਾਂ ਘਾਤਕ ਬਿੰਦੂ ਦੇ ਨੇੜੇ ਆ ਰਿਹਾ ਹੈ ਜਦੋਂ ਹਮਲਾ ਕਰਨ ਵਾਲੀਆਂ ਫੌਜਾਂ ਦੀਆਂ ਤਾਕਤਾਂ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਤੁਹਾਨੂੰ ਹੁਣ ਫੈਸਲਾ ਕਰਨ ਦੀ ਲੋੜ ਹੈ ਕਿ ਅੱਗੇ ਕੀ ਕਰਨਾ ਹੈ। ਇਸ ਸਮੇਂ, ਆਰਮੀ ਗਰੁੱਪ ਸੈਂਟਰ ਦੀਆਂ ਟੁਕੜੀਆਂ 1000 ਕਿਲੋਮੀਟਰ ਤੋਂ ਵੱਧ ਦੇ ਮੋਰਚੇ 'ਤੇ ਫੈਲੀਆਂ ਹੋਈਆਂ ਹਨ, ਜਦੋਂ ਕਿ ਮੇਰੇ ਕੋਲ ਇੱਕ ਰਿਜ਼ਰਵ ਵਜੋਂ ਇੱਕ ਡਵੀਜ਼ਨ ਹੈ। ਅਜਿਹੀਆਂ ਸਥਿਤੀਆਂ ਵਿੱਚ, ਅਫਸਰਾਂ ਵਿੱਚ ਹੋਏ ਨੁਕਸਾਨ ਅਤੇ ਸੈਨਿਕਾਂ ਦੀ ਲੜਾਈ ਦੇ ਪ੍ਰਭਾਵ ਵਿੱਚ ਆਈ ਤੇਜ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ, ਫੌਜੀ ਸਮੂਹ ਦੀਆਂ ਤਾਕਤਾਂ ਇੱਕ ਬਹੁਤ ਹੀ ਦਰਮਿਆਨੇ ਸੰਗਠਿਤ ਹਮਲੇ ਨੂੰ ਵੀ ਸਹਿਣ ਦੇ ਯੋਗ ਨਹੀਂ ਹੋਣਗੀਆਂ ...
6/12/41
ਰੂਸੀਆਂ ਦੁਆਰਾ ਪ੍ਰਾਪਤ ਕੀਤੀ ਹਵਾਈ ਉੱਤਮਤਾ ਬਾਰੇ ਯੂਨਿਟਾਂ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ.
7/12/41
ਔਖਾ ਦਿਨ। ਰਾਤ ਦੇ ਸਮੇਂ, ਤੀਜੇ ਪੈਂਜ਼ਰ ਗਰੁੱਪ ਦਾ ਸੱਜਾ ਵਿੰਗ ਪਿੱਛੇ ਹਟਣਾ ਸ਼ੁਰੂ ਹੋ ਗਿਆ। ਟੈਂਕ ਸਮੂਹ ਦੇ ਉੱਤਰੀ ਵਿੰਗ 'ਤੇ ਦੁਸ਼ਮਣ ਦੇ ਅਣਸੁਖਾਵੇਂ ਪਾੜੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਨ. ਦੁਸ਼ਮਣ ਨੇ 9ਵੀਂ ਫੌਜ ਦੇ ਸੱਜੇ ਵਿੰਗ 'ਤੇ ਵੀ ਕਾਫੀ ਦਬਾਅ ਪਾਇਆ। ਮੈਂ ਉਹ ਸਭ ਕੁਝ ਭੇਜ ਦਿੱਤਾ ਜੋ ਮੈਂ ਜਲਦਬਾਜ਼ੀ ਵਿੱਚ ਇਕੱਠਾ ਕਰਨ ਵਿੱਚ ਕਾਮਯਾਬ ਹੋ ਗਿਆ ਸੀ, ਤੀਜੇ ਪੈਂਜ਼ਰ ਗਰੁੱਪ ਦੇ ਨਿਪਟਾਰੇ ਲਈ; 255ਵੀਂ ਡਿਵੀਜ਼ਨ ਦੀ ਰੈਜੀਮੈਂਟ ਨੂੰ ਟਰੱਕਾਂ 'ਤੇ ਭੇਜਿਆ ਗਿਆ ਸੀ - ਇੱਕ ਸਮੇਂ 'ਤੇ ਇੱਕ ਬਟਾਲੀਅਨ - ਕਲਿਨ ਵੱਲ, ਜਿੱਥੇ ਅੱਜ ਸਵੇਰੇ ਪਹਿਲੀ ਬਟਾਲੀਅਨ ਪਹੁੰਚੀ। ਇਕੋ ਇਕ ਰਿਜ਼ਰਵ ਜਿਸ ਨੂੰ 4th Panzer ਸਮੂਹ ਇਕੱਠੇ ਖੁਰਦ-ਬੁਰਦ ਕਰਨ ਵਿਚ ਕਾਮਯਾਬ ਰਿਹਾ, ਉਹ ਇਕ ਮਜ਼ਬੂਤ ਕੰਪਨੀ ਸੀ।
10/12/41
( ਜਰਮਨ ਗਰਾਊਂਡ ਫੋਰਸਿਜ਼ ਦੇ ਕਮਾਂਡਰ ਵੀ. ਬਰੂਚਿਟਸ਼ ਨੂੰ ਟੈਲੀਗ੍ਰਾਮ)
“ਮੈਨੂੰ ਉਹੀ ਦੁਹਰਾਉਣ ਲਈ ਮਜਬੂਰ ਕੀਤਾ ਗਿਆ ਹੈ ਜੋ ਮੈਂ ਪਹਿਲਾਂ ਹੀ ਕਈ ਵਾਰ ਰਿਪੋਰਟ ਕਰ ਚੁੱਕਾ ਹਾਂ: ਫੌਜੀ ਸਮੂਹ ਦਾ ਮੋਰਚਾ ਆਪਣੀ ਉਪਲਬਧ ਫੋਰਸਾਂ ਦੇ ਨਾਲ ਲੰਬੇ ਸਮੇਂ ਲਈ ਆਪਣੀ ਮੌਜੂਦਾ ਸਥਿਤੀ ਨੂੰ ਸੰਭਾਲਣ ਦੇ ਯੋਗ ਨਹੀਂ ਹੋਵੇਗਾ। ਭਾਵੇਂ ਅਸੀਂ ਕੁਝ ਥਾਵਾਂ 'ਤੇ ਆਪਣੇ ਬਚਾਅ ਪੱਖ ਵਿਚ ਦੁਸ਼ਮਣ ਦੇ ਪਾੜੇ ਨੂੰ ਖਤਮ ਕਰਨ ਦਾ ਪ੍ਰਬੰਧ ਕਰਦੇ ਹਾਂ, ਇਹ ਆਖਰੀ ਉਪਲਬਧ ਲੜਾਈ ਲਈ ਤਿਆਰ ਸੈਨਿਕਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੀਮਤ 'ਤੇ ਪ੍ਰਾਪਤ ਕੀਤਾ ਜਾਵੇਗਾ। ਇਹ ਦ੍ਰਿਸ਼ਟੀਕੋਣ ਸਾਰੇ ਫੌਜੀ ਕਮਾਂਡਰਾਂ ਦੁਆਰਾ ਸਾਂਝਾ ਕੀਤਾ ਗਿਆ ਹੈ ...
ਇਸ ਕਾਰਨ ਕਰਕੇ, ਮੈਨੂੰ ਮਜ਼ਬੂਤੀ ਦੀ ਤੇਜ਼ੀ ਨਾਲ ਭੇਜਣ ਲਈ ਪਹਿਲਾਂ ਪ੍ਰਗਟਾਈ ਗਈ ਮੰਗ ਨੂੰ ਕਈ ਵਾਰ ਦੁਹਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਸਾਨੂੰ ਫੌਜੀ ਸਮੂਹ ਦੀਆਂ ਟੁਕੜੀਆਂ ਨੂੰ ਅੰਨ੍ਹੇ ਮੌਕਿਆਂ ਲਈ ਬਰਬਾਦ ਕੀਤੇ ਬਿਨਾਂ, ਸਫਲਤਾ ਦੇ ਕੁਝ ਮੌਕੇ ਦੇ ਨਾਲ ਰੱਖਿਆਤਮਕ ਲੜਾਈਆਂ ਲੜਨਾ ਜਾਰੀ ਰੱਖਣ ਦੀ ਆਗਿਆ ਦੇਵੇਗਾ। ”
ਪੂਰਬੀ ਮੋਰਚੇ 'ਤੇ ਇੱਕ ਜਰਮਨ ਸਿਪਾਹੀ ਦੀ ਕਬਰ
ਵੌਨ ਬੋਕ ਨੇ ਕਿਹਾ ਕਿ ਫੌਜੀ ਸਮੂਹ ਦੀਆਂ ਫੌਜਾਂ ਇੱਕ ਬਹੁਤ ਹੀ ਮੱਧਮ ਹਮਲੇ ਦਾ ਵੀ ਸਾਹਮਣਾ ਨਹੀਂ ਕਰ ਸਕਣਗੀਆਂ। ਉਸਨੇ ਲਗਾਤਾਰ ਆਪਣੀਆਂ ਫੌਜਾਂ ਲਈ ਹੋਰ ਮਜ਼ਬੂਤੀ ਮੰਗੀ। ਜਰਮਨ ਕਮਾਂਡਰ ਦੇ ਨੋਟਸ ਤੋਂ, ਮਾਸਕੋ ਦੇ ਨੇੜੇ ਜਰਮਨ ਫੌਜਾਂ ਦੀ ਸਥਿਤੀ ਦੀ ਗੁੰਝਲਤਾ ਨੂੰ ਦੇਖਿਆ ਜਾ ਸਕਦਾ ਹੈ. ਇਸ ਸਬੰਧ ਵਿਚ, ਦਸੰਬਰ ਵਿਚ ਰੈੱਡ ਆਰਮੀ ਦੇ ਜਵਾਬੀ ਕਾਰਵਾਈ ਦਾ ਨਤੀਜਾ ਬਿਲਕੁਲ ਸੁਭਾਵਕ ਜਾਪਦਾ ਹੈ.
1941 ਵਿੱਚ, ਜਰਮਨ ਫੌਜ ਨਾਲ ਜ਼ਿੱਦੀ ਲੜਾਈਆਂ ਵਿੱਚ, ਇਸਦੇ ਸਦਮੇ ਵਾਲੇ ਟੈਂਕ ਯੂਨਿਟਾਂ ਸਮੇਤ, "ਸ਼ੇਵਿੰਗਜ਼" ਨੂੰ ਹਮੇਸ਼ਾ ਹਟਾ ਦਿੱਤਾ ਗਿਆ ਸੀ। ਵਿਸ਼ਾਲ ਤਜ਼ਰਬੇ ਵਾਲੀਆਂ ਸਭ ਤੋਂ ਵਧੀਆ ਇਕਾਈਆਂ ਸਾਹਮਣੇ ਆਈਆਂ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਲਾਲ ਫੌਜ ਦੇ ਸਿਪਾਹੀਆਂ ਅਤੇ ਅਫਸਰਾਂ ਨੇ 1943 ਵਿੱਚ ਜਰਮਨ ਫੌਜ ਬਾਰੇ ਕਿਹਾ ਸੀ ਕਿ ਜਰਮਨ 1941 ਵਰਗਾ ਨਹੀਂ ਸੀ।
ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਉਹ 1941 ਦੇ ਅੰਤ ਵਿੱਚ ਕੁਝ ਜਰਮਨ ਡਿਵੀਜ਼ਨਾਂ ਅਤੇ ਗਠਨ ਬਾਰੇ ਗੱਲ ਕਰਦੇ ਹਨ, ਤਾਂ, ਜਰਮਨ ਜਨਰਲਾਂ ਦੇ ਅਨੁਸਾਰ, ਉਹ ਉਹਨਾਂ ਫੌਜੀ ਯੂਨਿਟਾਂ ਦੇ ਅਨੁਸਾਰੀ ਨਹੀਂ ਹਨ ਜੋ 22 ਜੂਨ, 1941 ਨੂੰ ਜਰਮਨ-ਸੋਵੀਅਤ ਸਰਹੱਦ ਪਾਰ ਕਰ ਗਈਆਂ ਸਨ।
ਦਸੰਬਰ 1941 ਤੱਕ ਜਰਮਨ ਫੌਜ ਦੀ ਅਧਿਕਾਰਤ ਕਮੀ ਸਿਰਫ 340 ਹਜ਼ਾਰ ਲੋਕਾਂ ਦੀ ਸੀ। ਅਤੇ ਇਹ ਉਦੋਂ ਸੀ ਜਦੋਂ ਕਈ ਪੈਦਲ ਕੰਪਨੀਆਂ ਵਿੱਚ ਘਾਟਾ 85-90% ਸੀ, ਜਦੋਂ ਸਿਰਫ 250 ਲੋਕ ਪੈਦਲ ਸੈਨਾ ਦੇ ਰੈਜੀਮੈਂਟਾਂ ਵਿੱਚੋਂ 3049 ਲੋਕਾਂ ਦੀ ਮਾਮੂਲੀ ਤਾਕਤ (92% ਗੁਆ ਦਿੰਦੇ ਹਨ), ਜਦੋਂ ਟੈਂਕ ਡਿਵੀਜ਼ਨਾਂ ਨੇ ਆਪਣੀ ਲੜਾਈ ਦੀ ਸਮਰੱਥਾ ਨੂੰ ਖਤਮ ਕਰ ਦਿੱਤਾ ਸੀ। ਕੀ ਅਧਿਕਾਰਤ ਜਰਮਨ ਅੰਕੜੇ ਅਸਲੀਅਤ ਨਾਲ ਮੇਲ ਖਾਂਦੇ ਹਨ?
ਅਤੇ ਅੰਤ ਵਿੱਚ: ਅਕਤੂਬਰ 1944 ਵਿੱਚ, ਜਰਮਨੀ ਵਿੱਚ "ਸੁਪਰ-ਟੋਟਲ" ਗਤੀਸ਼ੀਲਤਾ ਦੀ ਘੋਸ਼ਣਾ ਕੀਤੀ ਗਈ ਸੀ, 16 ਤੋਂ 60 ਸਾਲ ਦੇ ਪੁਰਸ਼ਾਂ ਨੂੰ ਭਰਤੀ ਕੀਤਾ ਗਿਆ ਸੀ। ਪੂਰਬੀ ਮੋਰਚੇ 'ਤੇ ਮਾਮੂਲੀ ਨੁਕਸਾਨ ਦੇ ਕਾਰਨ ਵੱਡੀ ਗਿਣਤੀ ਵਿਚ ਨੌਜਵਾਨ ਜਰਮਨਾਂ ਦਾ ਕੀ ਹੋਇਆ? ਪਰ ਜਰਮਨ ਸਹਿਯੋਗੀ ਵੀ ਸਨ. ਜਰਮਨੀ ਅਤੇ ਇਸਦੇ ਸਹਿਯੋਗੀਆਂ ਦੇ ਗਤੀਸ਼ੀਲਤਾ ਸਰੋਤ ਸਪੱਸ਼ਟ ਤੌਰ 'ਤੇ ਇੱਕ ਜਾਂ 20 ਲੱਖ ਲੋਕਾਂ ਤੱਕ ਸੀਮਿਤ ਨਹੀਂ ਸੀ। 1939-1945 ਵਿੱਚ ਕੁੱਲ. ਵੱਖ-ਵੱਖ ਸਰੋਤਾਂ ਦੇ ਅਨੁਸਾਰ, 18 ਤੋਂ 22 ਮਿਲੀਅਨ ਲੋਕਾਂ ਨੂੰ ਇਕੱਲੇ ਜਰਮਨ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ. ਇਹ ਸਹਿਯੋਗੀਆਂ ਤੋਂ ਬਿਨਾਂ ਹੈ! ਉਨ੍ਹਾਂ ਨੂੰ ਕੀ ਹੋਇਆ? ਹੋ ਸਕਦਾ ਹੈ ਕਿ ਉਨ੍ਹਾਂ ਨੂੰ 1941-1942 ਵਿਚ ਮਾਮੂਲੀ ਨੁਕਸਾਨ ਹੋਇਆ ਹੋਵੇ। ਹਮਲਾ ਕੀਤਾ, ਅਤੇ ਫਿਰ ਮਾਮੂਲੀ ਨੁਕਸਾਨ ਦੇ ਨਾਲ ਜਰਮਨੀ ਵਾਪਸ ਚਲੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ। ਜਾਂ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੂਰਬੀ ਮੋਰਚੇ 'ਤੇ "ਨਿਪਟਾਏ ਗਏ" ਸਨ।
ਪੂਰਬੀ ਮੋਰਚੇ 'ਤੇ ਜਰਮਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਅਸਲ ਨੁਕਸਾਨ ਕੀ ਹਨ?
 
3. ਲਾਲ ਫੌਜ ਕਿਸ ਨਾਲ ਲੜਦੀ ਸੀ?
ਇਹ ਜਾਣਨਾ ਲਾਭਦਾਇਕ ਹੈ ਕਿ ਲਾਲ ਫੌਜ ਨੇ ਮਹਾਨ ਦੇਸ਼ਭਗਤ ਯੁੱਧ ਦੌਰਾਨ ਕਿਸ ਨਾਲ ਲੜਿਆ। ਮੈਂ ਫੜੇ ਗਏ ਐਕਸਿਸ ਸਿਪਾਹੀਆਂ (ਯੂਰਪੀਅਨ ਦੇਸ਼ਾਂ) ਦਾ ਡੇਟਾ ਪ੍ਰਦਾਨ ਕਰਾਂਗਾ। ਨਾ ਸਿਰਫ਼ ਸਿੱਧੀਆਂ ਲੜਨ ਵਾਲੀਆਂ ਇਕਾਈਆਂ ਨੂੰ ਫੜ ਲਿਆ ਗਿਆ, ਸਗੋਂ ਸਪਲਾਈ ਅਤੇ ਮੁਰੰਮਤ ਵਿਚ ਰੁੱਝੀਆਂ ਪਿਛਲੀਆਂ ਇਕਾਈਆਂ ਵੀ। ਇਹਨਾਂ ਅੰਕੜਿਆਂ ਤੋਂ ਜਰਮਨੀ ਅਤੇ ਇਸਦੇ ਸਹਿਯੋਗੀ ਦੇਸ਼ਾਂ ਦੀਆਂ ਫੌਜਾਂ ਦੀ ਕੁੱਲ ਗਿਣਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
22 ਜੂਨ, 1941 ਤੋਂ 2 ਸਤੰਬਰ, 1945 ਤੱਕ ਦੇ ਸਮੇਂ ਵਿੱਚ, ਹੇਠ ਲਿਖੇ ਨੂੰ ਫੜ ਲਿਆ ਗਿਆ ਸੀ (ਯੂਰਪ ਵਿੱਚ ਧੁਰੀ ਦੇਸ਼ਾਂ ਦੇ ਸਿਪਾਹੀ ਬੋਲਡ ਹਨ):
ਕੌਮੀਅਤ/ਕੁੱਲ
ਜਰਮਨ - 2.389560 ਮਿਲੀਅਨ ਲੋਕ
ਹੰਗਰੀ - 513.767 ਹਜ਼ਾਰ ਲੋਕ
ਰੋਮਾਨੀਅਨ - 187,370 ਹਜ਼ਾਰ ਲੋਕ
ਆਸਟ੍ਰੀਅਨ - 156.682 ਹਜ਼ਾਰ ਲੋਕ
ਚੈੱਕ ਅਤੇ ਸਲੋਵਾਕ - 69.977 ਹਜ਼ਾਰ ਲੋਕ
ਖੰਭੇ - 60,280 ਹਜ਼ਾਰ ਲੋਕ
ਇਤਾਲਵੀ - 48.957 ਹਜ਼ਾਰ ਲੋਕ
ਫ੍ਰੈਂਚ - 23.136 ਹਜ਼ਾਰ ਲੋਕ
ਯੂਗੋਸਲਾਵ (ਜ਼ਿਆਦਾਤਰ ਕ੍ਰੋਏਟਸ) - 21.822 ਹਜ਼ਾਰ ਲੋਕ
ਮੋਲਡੋਵਸ - 14.129 ਹਜ਼ਾਰ ਲੋਕ
ਡੱਚ - 4.729 ਹਜ਼ਾਰ ਲੋਕ
ਬੈਲਜੀਅਨ - 2,010 ਹਜ਼ਾਰ ਲੋਕ
ਲਕਸਮਬਰਗਰਜ਼ - 652 ਲੋਕ
ਡੇਨਜ਼ - 457 ਲੋਕ
ਸਪੈਨਿਸ਼ - 452 ਲੋਕ
ਨਾਰਵੇਜੀਅਨ - 101 ਲੋਕ
ਸਵੀਡਨਜ਼ - 72 ਲੋਕ
1. ਹੰਗਰੀ ਦੇ ਜੰਗੀ ਕੈਦੀ 2. ਰੋਮਾਨੀਆਈ ਜੰਗੀ ਕੈਦੀ
ਦੁਸ਼ਮਣ ਫੌਜ ਦੀ ਰਚਨਾ ਬਹੁਤ ਵਿਭਿੰਨ ਹੈ, ਲਗਭਗ ਸਾਰੇ ਯੂਰਪੀਅਨ ਦੇਸ਼ਾਂ ਦੀ ਨੁਮਾਇੰਦਗੀ ਕੀਤੀ ਜਾਂਦੀ ਹੈ. ਇਹ ਸਿਰਫ਼ ਜਰਮਨ ਹੀ ਨਹੀਂ ਲੜੇ। ਉਨ੍ਹਾਂ ਨੇ ਯੂਰਪ ਦੇ ਕਈ ਦੇਸ਼ਾਂ ਅਤੇ ਕੌਮੀਅਤਾਂ ਨੂੰ ਆਪਣੀ ਪੂਰਬੀ ਮੁਹਿੰਮ ਵੱਲ ਆਕਰਸ਼ਿਤ ਕੀਤਾ।
ਇਹ ਵਿਚਾਰ ਹਨ ਕਿ ਜਰਮਨੀ ਨੇ ਆਪਣੇ ਸਹਿਯੋਗੀਆਂ ਨੂੰ ਲੜਨ ਲਈ ਮਜ਼ਬੂਰ ਕੀਤਾ (ਫ੍ਰੈਂਚ, ਬੈਲਜੀਅਨ, ਡੱਚ, ਡੇਨਜ਼, ਅਤੇ ਨਾਲ ਹੀ ਸਪੈਨਿਸ਼, ਕ੍ਰੋਏਟ, ਇਟਾਲੀਅਨ, ਹੰਗਰੀ, ਫਿਨਸ, ਰੋਮਾਨੀਅਨ, ਆਦਿ)। ਇਸ ਤੋਂ ਇਲਾਵਾ, ਇਸਨੇ ਉਹਨਾਂ ਨੂੰ ਇੰਨਾ ਮਜ਼ਬੂਰ ਕੀਤਾ ਕਿ ਮਈ 1945 ਵਿਚ ਬਰਲਿਨ ਵਿਚ ਐਸ.ਐਸ. ਫੌਜਾਂ ਤੋਂ ਫਰਾਂਸੀਸੀ ਆਖਰੀ ਦਮ ਤੱਕ ਲੜੇ। ਉਹਨਾਂ ਨੂੰ ਅਜਿਹਾ ਕਰਨ ਲਈ ਕਿਵੇਂ ਮਜ਼ਬੂਰ ਕੀਤਾ ਗਿਆ, ਅਤੇ ਉਹਨਾਂ ਹਾਲਤਾਂ ਵਿਚ ਵੀ?
ਅਤੇ ਫਿਰ ਵੀ, ਜਰਮਨੀ ਨੇ ਸਹਿਯੋਗੀਆਂ ਨੂੰ ਕਿੰਨਾ ਮਜਬੂਰ ਕੀਤਾ ਅਤੇ ਜਿੱਤ ਤੋਂ ਬਾਅਦ ਉਹ ਖੁਦ ਵੰਡ ਵਿਚ ਕਿੰਨਾ ਹਿੱਸਾ ਲੈਣਾ ਚਾਹੁੰਦੇ ਸਨ?
 
ਸਿੱਟਾ
ਸੰਖੇਪ ਕਰਨ ਲਈ, ਅਸੀਂ ਕਹਿ ਸਕਦੇ ਹਾਂ ਕਿ ਯੁੱਧ ਲਈ ਯੋਜਨਾਬੱਧ ਤਿਆਰੀ ਯੂਐਸਐਸਆਰ ਵਿੱਚ ਹੋਈ ਸੀ. ਉਹ ਦੁਸ਼ਮਣ ਦੇ ਪਹਿਲੇ ਹਮਲੇ ਨੂੰ ਦੂਰ ਕਰਨ ਦੀ ਤਿਆਰੀ ਕਰ ਰਹੇ ਸਨ, ਜਿਸ ਲਈ ਰੱਖਿਆਤਮਕ ਉਪਾਅ ਬਹੁਤ ਡੂੰਘਾਈ ਤੱਕ ਯੋਜਨਾਬੱਧ ਕੀਤੇ ਗਏ ਸਨ। ਜ਼ਿਲ੍ਹਿਆਂ, ਫੌਜਾਂ ਅਤੇ ਡਿਵੀਜ਼ਨਾਂ ਲਈ ਕਵਰ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਸਨ। ਦਿਸ਼ਾ-ਨਿਰਦੇਸ਼ ਬਿਲਕੁਲ ਰੱਖਿਆਤਮਕ ਕਾਰਵਾਈਆਂ ਸਨ।
1941 ਦੀ ਬਸੰਤ ਤੋਂ, ਫੌਜਾਂ ਪੱਛਮੀ ਸਰਹੱਦ 'ਤੇ ਪਹੁੰਚੀਆਂ ਅਤੇ ਕਿਲਾਬੰਦੀਆਂ ਬਣਾਈਆਂ ਗਈਆਂ। ਜੂਨ ਦੇ ਦਸਵੇਂ ਦਿਨ, ਫੌਜਾਂ ਨੇ ਆਪਣੇ ਸੈਕਟਰਾਂ ਵਿੱਚ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ (ਕਵਰ ਯੋਜਨਾਵਾਂ ਦੁਆਰਾ ਦਰਸਾਏ ਗਏ)। ਇਹ ਉਦੋਂ ਵਾਪਰਿਆ ਜਦੋਂ ਫ਼ੌਜਾਂ ਨੇ ਲੜਾਈ ਲਈ ਲੋੜੀਂਦੇ ਸਾਰੇ ਸਾਜ਼ੋ-ਸਾਮਾਨ ਦੇ ਨਾਲ ਆਪਣੇ ਸਰਦੀਆਂ ਦੇ ਕੁਆਰਟਰ ਛੱਡ ਦਿੱਤੇ। ਫ਼ੌਜਾਂ ਨੂੰ ਲੜਾਈ ਲਈ ਤਿਆਰ ਰਹਿਣਾ ਪਿਆ। ਨਵੇਂ ਬਿੰਦੂਆਂ ਵੱਲ ਸੈਨਿਕਾਂ ਦੀ ਰਵਾਨਗੀ ਰਣਨੀਤਕ ਅਭਿਆਸਾਂ ਦੇ ਹਿੱਸੇ ਵਜੋਂ ਹੋਈ।
ਫ਼ੌਜਾਂ ਦੀ ਇਹ ਤਾਇਨਾਤੀ ਜ਼ਿਲ੍ਹਾ ਕਮਾਂਡਰਾਂ ਦੀ ਸਿੱਧੀ ਸ਼ਮੂਲੀਅਤ ਨਾਲ ਹੋਈ। ਜ਼ਿਲ੍ਹਾ ਕਮਾਂਡਰਾਂ ਨੂੰ ਜ਼ਿਲ੍ਹਿਆਂ ਦੀ ਸਥਿਤੀ ਅਤੇ ਮੌਜੂਦਾ ਟੀਚਿਆਂ ਦੀ ਸਮਝ ਹੋਣੀ ਚਾਹੀਦੀ ਸੀ। ਸਭ ਤੋਂ ਸੰਗਠਿਤ ਤੈਨਾਤੀ PribOVO ਵਿੱਚ ਸੀ, KOVO ਵਿੱਚ ਇਸ ਤੋਂ ਵੀ ਮਾੜੀ। ZapOVO ਵਿੱਚ, ਇਹ ਪ੍ਰਕਿਰਿਆ ਅਸਲ ਵਿੱਚ ਨਹੀਂ ਕੀਤੀ ਗਈ ਸੀ, ਡੂੰਘੀਆਂ ਵੰਡਾਂ ਦੀ ਮੁੜ ਤੈਨਾਤੀ ਨੂੰ ਛੱਡ ਕੇ. ਜ਼ਾਹਰਾ ਤੌਰ 'ਤੇ, ਡਿਫੈਂਸ ਦੇ ਪੀਪਲਜ਼ ਕਮਿਸਰੀਏਟ ਦਾ ਜ਼ਿਲ੍ਹਾ ਸੈਨਿਕਾਂ ਦੀ ਤਾਇਨਾਤੀ 'ਤੇ ਬਹੁਤ ਘੱਟ ਕੰਟਰੋਲ ਸੀ। ਨਤੀਜੇ ਵਜੋਂ, ਫੌਜੀ ਜ਼ਿਲ੍ਹਿਆਂ ਨੂੰ ਵੱਖ-ਵੱਖ ਪੱਧਰਾਂ ਤੱਕ ਯੁੱਧ ਲਈ ਤਿਆਰ ਕੀਤਾ ਗਿਆ ਸੀ, ਜਿਵੇਂ ਕਿ ਯੁੱਧ ਦੇ ਪ੍ਰਕੋਪ ਨੇ ਦਿਖਾਇਆ ਹੈ।
ਇਹ ਇੱਕ ਗੱਲ ਹੈ।
ਦੂਜਾ। ਓਡਵੋ ਨੂੰ ਛੱਡ ਕੇ ਜ਼ਿਲ੍ਹੇ ਵਿੱਚ ਹਵਾਈ ਸੈਨਾ ਨੂੰ ਲੜਾਈ ਦੀ ਤਿਆਰੀ ਵਿੱਚ ਨਹੀਂ ਰੱਖਿਆ ਗਿਆ ਸੀ (ਯੁੱਧ ਵਿੱਚ ਹਵਾਬਾਜ਼ੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ)। ਇਸ ਤੋਂ ਇਲਾਵਾ, ਹਵਾਈ ਡਿਵੀਜ਼ਨਾਂ ਵਿਚ ਹਥਿਆਰਬੰਦੀ, ਜਹਾਜ਼ਾਂ ਤੋਂ ਮਸ਼ੀਨ ਗਨ ਅਤੇ ਤੋਪਾਂ ਨੂੰ ਹਟਾਉਣ ਦੀ ਪ੍ਰਕਿਰਿਆ ਸੀ. ਇਹ ਸਭ ਅਸਲ ਵਿੱਚ ਯੁੱਧ ਦੇ ਪਹਿਲੇ ਦਿਨਾਂ ਵਿੱਚ ਹਵਾਈ ਸੈਨਾ ਦੀ ਹਾਰ ਦਾ ਕਾਰਨ ਬਣਿਆ। ਇਸ ਕਾਰਕ ਨੇ ਦੁਸ਼ਮਣ ਦੀਆਂ ਅਗਲੀਆਂ ਸਫਲਤਾਵਾਂ 'ਤੇ ਮਹੱਤਵਪੂਰਣ ਪ੍ਰਭਾਵ ਪਾਇਆ। ਇਹ ਕਿਵੇਂ ਹੋ ਸਕਦਾ ਹੈ? ਜਾਣਬੁੱਝ ਕੇ ਜਾਂ ਨਹੀਂ?
ਤੀਜਾ। ਕੁਝ ਯੂਨਿਟਾਂ ਦੇ ਨਿਸ਼ਸਤਰੀਕਰਨ ਦੇ ਬਹੁਤ ਸਾਰੇ ਸਬੂਤ: ਉਦਾਹਰਨ ਲਈ, ਯੁੱਧ ਦੀ ਪੂਰਵ ਸੰਧਿਆ 'ਤੇ ਕੈਂਪ ਸ਼ੂਟਿੰਗ ਲਈ ਐਂਟੀ-ਏਅਰਕ੍ਰਾਫਟ ਅਤੇ ਫੀਲਡ ਤੋਪਖਾਨੇ ਭੇਜਣਾ, ਜਿਸ ਨੇ ਦੁਸ਼ਮਣ ਦੇ ਜਹਾਜ਼ਾਂ ਅਤੇ ਟੈਂਕਾਂ ਦੇ ਵਿਰੁੱਧ ਲੜਾਈ ਨੂੰ ਮਹੱਤਵਪੂਰਨ ਤੌਰ 'ਤੇ ਗੁੰਝਲਦਾਰ ਬਣਾਇਆ। ਇਸ ਮੁੱਦੇ ਨੂੰ ਜਿੰਨਾ ਹੋ ਸਕੇ ਸਮਝਣਾ ਜ਼ਰੂਰੀ ਹੈ। ਕਿਉਂ? ਹੱਥਾਂ ਵਿੱਚ ਹਥਿਆਰ ਲੈ ਕੇ ਲੜਨਾ ਇੱਕ ਗੱਲ ਹੈ ਅਤੇ ਬੈਰਕਾਂ ਵਿੱਚ ਦੁਸ਼ਮਣ ਨਾਲ ਜੋ ਕੁਝ ਵੀ ਹੱਥ ਵਿੱਚ ਆਉਂਦਾ ਹੈ, ਉਸ ਨਾਲ ਲੜਨਾ ਹੋਰ ਗੱਲ ਹੈ। ਕੀ ਹੁਕਮਾਂ ਦੀ ਭੰਨਤੋੜ ਅਤੇ ਦੇਸ਼ਧ੍ਰੋਹ ਸੀ? ਕਿਸੇ ਨੇ ਬ੍ਰੈਸਟ ਵਿੱਚ ਪ੍ਰਦਰਸ਼ਨੀ ਦੇ ਆਯੋਜਨ ਨੂੰ ਅਧਿਕਾਰਤ ਕੀਤਾ ਅਤੇ ਜਰਮਨ ਪਾਇਲਟਾਂ ਨੂੰ ਪੱਛਮੀ ਬੇਲਾਰੂਸ ਦੇ ਸ਼ਹਿਰਾਂ ਦਾ ਮੁਆਇਨਾ ਕਰਨ ਦੀ ਇਜਾਜ਼ਤ ਦਿੱਤੀ। ਅਜਿਹੀਆਂ ਕਾਰਵਾਈਆਂ ਨੇ ਕਿਸ ਹੱਦ ਤੱਕ ਲਾਲ ਫੌਜ ਦੀ ਲੜਾਈ ਦੀਆਂ ਕਾਰਵਾਈਆਂ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕੀਤਾ? ਅਤੇ ਆਮ ਤੌਰ 'ਤੇ 1941 ਦੀ ਗਰਮੀਆਂ ਦੀ ਤਬਾਹੀ ਵਿੱਚ ਇਸ ਕਾਰਕ ਦੀ ਭੂਮਿਕਾ ਕੀ ਹੈ?
ਚੌਥਾ। ਫੌਜ ਅਤੇ ਕਮਾਂਡ ਸਟਾਫ ਯੁੱਧ ਲਈ ਕਿੰਨੇ ਤਿਆਰ ਸਨ। ਅਸੀਂ ਯੁੱਧ ਦੀ ਤਿਆਰੀ ਕਰ ਰਹੇ ਸੀ, ਪਰ ਤਿਆਰੀ ਦੀ ਕੋਈ ਵੀ ਮਾਤਰਾ ਪੂਰੀ ਤਰ੍ਹਾਂ ਦੇ ਲੜਾਈ ਦੇ ਤਜ਼ਰਬੇ ਦੀ ਥਾਂ ਨਹੀਂ ਲੈ ਸਕਦੀ, ਜਿਸ ਵਿੱਚ ਅਸਲ ਯੋਜਨਾਬੰਦੀ ਅਤੇ ਕਾਰਵਾਈਆਂ ਨੂੰ ਲਾਗੂ ਕਰਨਾ, ਵੱਖ-ਵੱਖ ਕਿਸਮਾਂ ਦੀਆਂ ਫੌਜਾਂ ਵਿਚਕਾਰ ਆਪਸੀ ਤਾਲਮੇਲ ਆਦਿ ਸ਼ਾਮਲ ਹਨ। ਜਰਮਨ ਫੌਜਾਂ ਨੂੰ ਇਹ ਅਨੁਭਵ ਸੀ। ਸੋਵੀਅਤ ਪੱਖ ਕੋਲ ਖਾਲਖਿਨ ਗੋਲ ਅਤੇ ਵਿੰਟਰ ਵਾਰ ਵਿੱਚ ਲੜਾਈ ਵਿੱਚ ਸੀਮਤ ਕਰਮਚਾਰੀ ਸਨ - ਸਪੱਸ਼ਟ ਤੌਰ 'ਤੇ ਇੱਕ ਵਿਆਪਕ, ਪੂਰੀ ਤਰ੍ਹਾਂ ਦੇ ਲੜਾਈ ਦੇ ਤਜ਼ਰਬੇ ਲਈ ਕਾਫ਼ੀ ਨਹੀਂ ਸੀ। ਜਰਮਨ ਜਰਨੈਲਾਂ ਦੀ ਗਵਾਹੀ ਦੇ ਅਨੁਸਾਰ, ਯੁੱਧ ਦੇ ਪਹਿਲੇ ਮਹੀਨਿਆਂ ਵਿੱਚ ਸੋਵੀਅਤ ਸਿਪਾਹੀਆਂ ਅਤੇ ਅਫਸਰਾਂ ਵਿੱਚ ਅਜਿਹਾ ਅਨੁਭਵ ਪ੍ਰਗਟ ਹੋਇਆ ਸੀ. ਅਤੇ ਉਹਨਾਂ ਨੇ ਸਫਲਤਾਪੂਰਵਕ ਇਸ ਵਿੱਚ ਮੁਹਾਰਤ ਹਾਸਲ ਕੀਤੀ.
ਯੁੱਧ ਦੇ ਪਹਿਲੇ ਮਹੀਨਿਆਂ ਦੀ ਅਸਫਲਤਾ ਕਈ ਕਾਰਨਾਂ ਕਰਕੇ ਸੀ। ਮੈਂ ਕੁਝ ਹੱਲ ਕਰ ਲਿਆ ਹੈ। ਕੀ ਹੋਇਆ ਹੈ ਨੂੰ ਸਹੀ ਢੰਗ ਨਾਲ ਸਮਝਣ ਲਈ, ਉਹਨਾਂ ਵਿਚਕਾਰ ਸਪਸ਼ਟ ਤੌਰ ਤੇ ਫਰਕ ਕਰਨਾ ਮਹੱਤਵਪੂਰਨ ਹੈ. ਹਰੇਕ ਦਾ ਅਰਥ ਨਿਰਧਾਰਤ ਕਰੋ। ਉਦਾਹਰਨ ਲਈ, ਇੱਕ ਪਾਸੇ, ਹੁਕਮਾਂ, ਤੋੜ-ਫੋੜ, ਅਤੇ ਸਿੱਧੇ ਤੌਰ 'ਤੇ ਤੋੜ-ਫੋੜ ਦੀਆਂ ਕਾਰਵਾਈਆਂ ਨੂੰ ਪੂਰਾ ਕਰਨ ਵਿੱਚ ਅਸਫਲਤਾ ਨੂੰ ਵੱਖ ਕਰਨਾ, ਅਤੇ ਦੂਜੇ ਪਾਸੇ ਕਮਾਂਡਰਾਂ ਦੀ ਅਯੋਗਤਾ ਅਤੇ ਤਜਰਬੇਕਾਰਤਾ। ਸਭ ਕੁਝ ਇਕੱਠਾ ਨਾ ਕਰੋ.
ਅਤੇ ਤਰੀਕੇ ਨਾਲ, ਲਾਲ ਫੌਜ ਦੇ ਜਨਰਲ ਸਟਾਫ ਨੇ ਭਵਿੱਖ ਦੀਆਂ ਲੜਾਈਆਂ ਦੀ ਕਲਪਨਾ ਕਿਵੇਂ ਕੀਤੀ? ਜੀ. ਜ਼ੂਕੋਵ ਦੇ ਅਨੁਸਾਰ, ਜਨਰਲ ਸਟਾਫ ਨੂੰ ਇੰਨੀ ਵੱਡੀ ਅਤੇ ਕੇਂਦਰਿਤ ਹੜਤਾਲ ਦੀ ਉਮੀਦ ਨਹੀਂ ਸੀ। ਕੀ ਅਸੀਂ ਇਸ ਨੂੰ ਹਾਰ ਦੇ ਕਾਰਨਾਂ ਵਜੋਂ ਲਿਖਾਂਗੇ?
ਯੁੱਧ ਤੋਂ ਪਹਿਲਾਂ ਦੇ ਨਿਰਦੇਸ਼ਾਂ ਵਿੱਚ ਅਕਸਰ "ਭੜਕਾਹਟ ਵਿੱਚ ਨਾ ਆਉਣਾ" ਸ਼ਾਮਲ ਹੁੰਦਾ ਹੈ। ਸੋਵੀਅਤ ਰਾਜਨੀਤਿਕ ਲੀਡਰਸ਼ਿਪ ਨੇ ਜਰਮਨੀ ਨੂੰ ਨਾ ਭੜਕਾਉਣ ਦੀ ਕੋਸ਼ਿਸ਼ ਕੀਤੀ, ਨਾ ਕਿ ਇਸਨੂੰ ਯੁੱਧ ਦਾ ਕਾਰਨ ਦੇਣ ਲਈ। ਅਜਿਹੀ ਇੱਛਾ ਅੰਤਰਰਾਸ਼ਟਰੀ ਸਬੰਧਾਂ ਦੀ ਗੁੰਝਲਤਾ ਨੂੰ ਦਰਸਾਉਂਦੀ ਹੈ, ਜੋ ਇੱਕ ਵੱਖਰੇ ਵਿਆਪਕ ਵਿਸ਼ਲੇਸ਼ਣ ਦੇ ਹੱਕਦਾਰ ਹੈ।
ਜੰਗ ਨੇੜੇ ਆ ਰਹੀ ਸੀ। ਇਸ ਤੋਂ ਇਲਾਵਾ, ਹਰ ਕਿਸੇ ਨੇ ਇਸ ਬਾਰੇ ਚੇਤਾਵਨੀ ਦਿੱਤੀ: ਬ੍ਰਿਟਿਸ਼, ਖੁਫੀਆ, ਸੋਵੀਅਤ ਫੌਜੀ ਅਟੈਚ, ਬਹੁਤ ਸਾਰੇ ਜਰਮਨ ਡਿਫੈਕਟਰ (20 ਤੋਂ ਵੱਧ ਦਸ ਪ੍ਰੀ-ਯੁੱਧ ਦਿਨਾਂ ਵਿੱਚ ਜਾਣੇ ਜਾਂਦੇ ਹਨ), ਉਹ ਮੰਨਦੇ ਹਨ ਕਿ ਯੂਐਸਐਸਆਰ ਵਿੱਚ ਜਰਮਨ ਰਾਜਦੂਤ ਐਫ. ਸ਼ੁਲੇਨਬਰਗ, ਤੀਜੇ ਪੱਖਾਂ ਦੁਆਰਾ. , ਸੋਵੀਅਤ ਰਾਜਨੀਤਿਕ ਲੀਡਰਸ਼ਿਪ ਨੂੰ ਹਮਲੇ ਬਾਰੇ ਚੇਤਾਵਨੀ ਦਿੱਤੀ (ਹਾਲਾਂਕਿ ਮੈਨੂੰ ਅਜਿਹੇ ਦਸਤਾਵੇਜ਼ੀ ਸਬੂਤ ਨਹੀਂ ਮਿਲੇ ਹਨ)।
1. ਐਫ. ਸ਼ੁਲੇਨਬਰਗ, ਯੂਐਸਐਸਆਰ ਵਿੱਚ ਜਰਮਨ ਰਾਜਦੂਤ 2. ਡਬਲਯੂ. ਚਰਚਿਲ, ਗ੍ਰੇਟ ਬ੍ਰਿਟੇਨ ਦੇ ਪ੍ਰਧਾਨ ਮੰਤਰੀ 3. ਏ. ਮਿਕੋਯਾਨ ਪੀਪਲਜ਼ ਕਮਿਸਰ ਆਫ਼ ਵਿਦੇਸ਼ੀ ਵਪਾਰ ਯੂਐਸਐਸਆਰ
ਜਿਵੇਂ ਕਿ ਡਬਲਯੂ. ਚਰਚਿਲ ਨੇ ਲਿਖਿਆ, ਆਈ. ਸਟਾਲਿਨ ਆਉਣ ਵਾਲੇ ਹਮਲੇ ਬਾਰੇ ਜਾਣਦਾ ਸੀ। ਸਟਾਲਿਨ ਨੇ ਚਰਚਿਲ ਨੂੰ ਕਿਹਾ, ਜੋ ਅਗਸਤ 1942 ਵਿੱਚ ਯੂਐਸਐਸਆਰ ਦਾ ਦੌਰਾ ਕਰ ਰਿਹਾ ਸੀ:
ਮੈਨੂੰ ਕਿਸੇ ਚੇਤਾਵਨੀ ਦੀ ਲੋੜ ਨਹੀਂ ਸੀ। ਮੈਂ ਜਾਣਦਾ ਸੀ ਕਿ ਯੁੱਧ ਸ਼ੁਰੂ ਹੋ ਜਾਵੇਗਾ, ਪਰ ਮੈਂ ਸੋਚਿਆ ਕਿ ਮੈਂ ਛੇ ਮਹੀਨੇ ਜਾਂ ਇਸ ਤੋਂ ਵੱਧ ਹੋਰ ਜਿੱਤ ਸਕਦਾ ਹਾਂ। 84
ਇਸ ਦੀ ਪੁਸ਼ਟੀ ਵੀ. ਮੋਲੋਟੋਵ ਨੇ ਕੀਤੀ ਹੈ। ਜੰਗ ਵਿੱਚ ਦੇਰੀ ਕਰਨ ਦੀ ਇੱਛਾ ਸੀ। ਪਰ ਜਦੋਂ ਇਹ ਅਟੱਲ ਨਿਕਲਿਆ (ਜਰਮਨੀ ਨੇ ਸੋਵੀਅਤ ਕਦਮਾਂ ਪ੍ਰਤੀ ਕੂਟਨੀਤਕ ਤੌਰ 'ਤੇ ਪ੍ਰਤੀਕਿਰਿਆ ਕਰਨਾ ਬੰਦ ਕਰ ਦਿੱਤਾ ਅਤੇ ਸਰਹੱਦ 'ਤੇ ਸੈਨਿਕਾਂ ਨੂੰ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ), ਪੱਛਮੀ ਜ਼ਿਲ੍ਹਿਆਂ ਵਿੱਚ ਫੌਜਾਂ ਅਤੇ ਫਲੀਟ ਨੂੰ ਅਲਰਟ 'ਤੇ ਰੱਖਿਆ ਗਿਆ (ਜੂਨ 18-19)। ਇਸ ਤੋਂ ਇਲਾਵਾ, ਇਹ ਅੰਤਰਰਾਸ਼ਟਰੀ ਸਬੰਧਾਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਸੀ, ਜੋ ਕਿ ਜ਼ਮੀਨ 'ਤੇ ਵਿਸ਼ੇਸ਼ ਕਾਰਵਾਈਆਂ ਵਿਚ ਝਲਕਦਾ ਸੀ।
ਹੁਣ ਮੈਂ ਉਹਨਾਂ ਸਮਾਗਮਾਂ ਵਿੱਚ ਭਾਗ ਲੈਣ ਵਾਲਿਆਂ ਦੇ ਕਈ ਵਿਚਾਰਾਂ ਦਾ ਹਵਾਲਾ ਦੇਣਾ ਚਾਹਾਂਗਾ। ਅਨਾਸਤਾਸ ਮਿਕੋਯਾਨ ਇੱਕ ਬਹੁਤ ਹੀ ਕਮਾਲ ਦੀ ਸ਼ਖਸੀਅਤ ਹੈ, ਇੱਕ ਰਾਜਨੀਤਿਕ ਲੰਮਾ-ਜੀਵਰ, ਜੋ ਉਸੇ ਸਮੇਂ ਪਰਛਾਵੇਂ ਵਿੱਚ ਰਹਿਣ ਵਿੱਚ ਕਾਮਯਾਬ ਰਿਹਾ:
ਸ਼ਨੀਵਾਰ, 21 ਜੂਨ, 1941 ਨੂੰ, ਸ਼ਾਮ ਨੂੰ, ਅਸੀਂ, ਪੋਲਿਟ ਬਿਊਰੋ ਦੇ ਮੈਂਬਰ, ਸਟਾਲਿਨ ਦੇ ਅਪਾਰਟਮੈਂਟ ਵਿੱਚ ਸੀ। ਅਸੀਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਸਥਿਤੀ ਤਣਾਅਪੂਰਨ ਸੀ।
ਸਟਾਲਿਨ ਅਜੇ ਵੀ ਸੋਚਦਾ ਸੀ ਕਿ ਹਿਟਲਰ ਜੰਗ ਸ਼ੁਰੂ ਨਹੀਂ ਕਰੇਗਾ। ਫਿਰ ਟਿਮੋਸ਼ੇਨਕੋ, ਜ਼ੂਕੋਵ ਅਤੇ ਵਟੂਟਿਨ (ਉੱਥੇ) ਪਹੁੰਚੇ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਹੁਣੇ ਹੀ ਇੱਕ ਡਿਫੈਕਟਰ ਤੋਂ ਸੂਚਨਾ ਮਿਲੀ ਸੀ ਕਿ 22 ਜੂਨ ਨੂੰ ਸਵੇਰੇ 4 ਵਜੇ ਜਰਮਨ ਫੌਜਾਂ ਸਾਡੀ ਸਰਹੱਦ ਪਾਰ ਕਰਨਗੀਆਂ।
ਸਟਾਲਿਨ ਨੇ ਇਸ ਵਾਰ ਵੀ ਜਾਣਕਾਰੀ ਦੀ ਸੱਚਾਈ 'ਤੇ ਸ਼ੱਕ ਕਰਦੇ ਹੋਏ ਕਿਹਾ: ਕੀ ਸਾਨੂੰ ਭੜਕਾਉਣ ਲਈ ਜਾਣਬੁੱਝ ਕੇ ਡਿਫੈਕਟਰ ਦਾ ਤਬਾਦਲਾ ਨਹੀਂ ਕੀਤਾ ਗਿਆ ਸੀ?
ਕਿਉਂਕਿ ਅਸੀਂ ਸਾਰੇ ਬਹੁਤ ਚਿੰਤਤ ਸੀ ਅਤੇ ਮੰਗ ਕੀਤੀ ਸੀ ਕਿ ਫੌਰੀ ਉਪਾਅ ਕੀਤੇ ਜਾਣ, ਸਟਾਲਿਨ ਫੌਜਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਲਈ ਨਿਰਦੇਸ਼ ਦੇਣ ਲਈ "ਬਸ ਸਥਿਤੀ ਵਿੱਚ" ਸਹਿਮਤ ਹੋ ਗਿਆ ...
22 ਜੂਨ, 1941 ਨੂੰ ਸਵੇਰੇ ਤਿੰਨ ਵਜੇ ਅਸੀਂ ਵੱਖ ਹੋ ਗਏ, ਅਤੇ ਇੱਕ ਘੰਟੇ ਬਾਅਦ ਉਨ੍ਹਾਂ ਨੇ ਮੈਨੂੰ ਜਗਾਇਆ: ਜੰਗ!
ਤੁਰੰਤ, ਪੋਲਿਟ ਬਿਊਰੋ ਦੇ ਮੈਂਬਰ ਸਟਾਲਿਨ ਨਾਲ ਇਕੱਠੇ ਹੋਏ ਅਤੇ ਜਾਣਕਾਰੀ ਪੜ੍ਹੀ ਕਿ ਸੇਵਾਸਤੋਪੋਲ ਅਤੇ ਹੋਰ ਸ਼ਹਿਰਾਂ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ।
...ਸਟਾਲਿਨ ਇੰਨੀ ਉਦਾਸ ਹਾਲਤ ਵਿੱਚ ਸੀ... 85
ਇਹ ਕਿਸੇ ਤਰ੍ਹਾਂ ਯੁੱਧ ਦੀ ਸ਼ੁਰੂਆਤ ਦਾ ਪ੍ਰਮਾਣਿਕ ਮੁਲਾਂਕਣ ਹੈ। ਅਤੇ ਫੌਜਾਂ ਨੂੰ ਸਿਰਫ ਮਾਮਲੇ 'ਚ ਨਿਰਦੇਸ਼ ਭੇਜਿਆ ਗਿਆ ਸੀ। ਕੀ ਤੁਸੀਂ ਸੋਚਦੇ ਹੋ ਕਿ ਸੋਵੀਅਤ ਸਰਕਾਰ ਨੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਗੰਭੀਰ ਫੈਸਲੇ ਲਏ ਹਨ? ਜਾਂ ਕੀ ਤੁਹਾਡੇ ਕੋਲ ਬਹੁਤ ਸਾਰੇ ਮੁੱਦਿਆਂ 'ਤੇ ਸਪੱਸ਼ਟ ਅਤੇ ਸਮਝਣ ਯੋਗ ਸਥਿਤੀ ਹੈ (ਵਿਗਿਆਪਨ ਨਹੀਂ, ਪਰ ਆਪਣੇ ਲਈ) ਜੇਕਰ ਲੋੜ ਹੋਵੇ ਤਾਂ ਖਾਸ ਉਪਾਵਾਂ ਦੇ ਨਾਲ?
ਆਪਣੀਆਂ ਯਾਦਾਂ ਵਿੱਚ, ਜੀ. ਝੁਕੋਵ ਨੇ ਇਸ ਬਾਰੇ ਲਿਖਿਆ ਕਿ ਕਿਵੇਂ ਉਸਨੇ ਅਤੇ ਐਸ. ਟਿਮੋਸ਼ੇਂਕੋ ਨੇ 21 ਜੂਨ ਦੀ ਸ਼ਾਮ ਨੂੰ ਆਈ. ਸਟਾਲਿਨ ਤੋਂ ਫੌਜਾਂ ਨੂੰ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਉਣ ਲਈ ਆਗਿਆ ਮੰਗੀ, ਅਤੇ ਉਸਨੇ ਅਜਿਹੇ ਵਿਚਾਰ ਨੂੰ "ਸਮੇਂ ਤੋਂ ਪਹਿਲਾਂ" ਮੰਨਿਆ। ਜ਼ੂਕੋਵ ਲਿਖਦਾ ਹੈ:
ਪੀਪਲਜ਼ ਕਮਿਸਰ ਨੇ ਕਿਹਾ, “ਸਾਨੂੰ ਤੁਰੰਤ ਸਰਹੱਦੀ ਜ਼ਿਲ੍ਹਿਆਂ ਵਿੱਚ ਸਾਰੇ ਸੈਨਿਕਾਂ ਨੂੰ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਉਣ ਲਈ ਸੈਨਿਕਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ।
ਇਸ ਤੋਂ ਬਾਅਦ ਖਰੜਾ ਨਿਰਦੇਸ਼ ਪੜ੍ਹ ਕੇ ਸੁਣਾਇਆ ਗਿਆ। ਆਈ. ਸਟਾਲਿਨ, ਜੀ. ਜ਼ੂਕੋਵ ਦੇ ਅਨੁਸਾਰ, ਨੋਟ ਕੀਤਾ:
ਹੁਣ ਅਜਿਹਾ ਨਿਰਦੇਸ਼ ਦੇਣਾ ਸਮੇਂ ਤੋਂ ਪਹਿਲਾਂ ਹੈ, ਸ਼ਾਇਦ ਇਹ ਮਸਲਾ ਅਜੇ ਵੀ ਸ਼ਾਂਤੀਪੂਰਵਕ ਹੱਲ ਹੋ ਜਾਵੇਗਾ।
ਹਾਲਾਂਕਿ, ਕੁਝ ਪੈਰਿਆਂ ਬਾਅਦ, ਮਾਰਸ਼ਲ ਫੌਜਾਂ ਨੂੰ ਭੇਜੇ ਗਏ ਇੱਕ ਨਿਰਦੇਸ਼ ਦਾ ਹਵਾਲਾ ਦਿੰਦਾ ਹੈ, ਜੋ ਫੌਜਾਂ ਦੀ ਪੂਰੀ ਲੜਾਈ ਦੀ ਤਿਆਰੀ ਦਾ ਹਵਾਲਾ ਦਿੰਦਾ ਹੈ। ਕੀ ਸਟਾਲਿਨ ਇੱਕੋ ਸਮੇਂ ਮਨਾਹੀ ਅਤੇ ਅਧਿਕਾਰਤ ਕਰਦਾ ਹੈ? ਸਮਝ ਨਹੀਂ ਆਈ! ਅਤੇ 18 ਜੂਨ ਤੋਂ ਪ੍ਰਿਬੋਵੋ ਸੈਨਿਕਾਂ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਦੀ ਵਿਆਖਿਆ ਕਿਵੇਂ ਕਰੀਏ?
ਵੀ. ਮੋਲੋਟੋਵ ਦੱਸਦਾ ਹੈ ਕਿ ਜੀ. ਜ਼ੂਕੋਵ ਹਮੇਸ਼ਾ ਯੁੱਧ ਦੀ ਪੂਰਵ ਸੰਧਿਆ 'ਤੇ ਘਟਨਾਵਾਂ ਦਾ ਸਹੀ ਵਰਣਨ ਨਹੀਂ ਕਰਦਾ:
ਜ਼ੂਕੋਵ ਨੇ ਆਪਣੀ ਕਿਤਾਬ ਵਿੱਚ ਕਈ ਵਿਵਾਦਪੂਰਨ ਪ੍ਰਬੰਧ ਕੀਤੇ ਹਨ। ਅਤੇ ਉੱਥੇ ਕਾਫਿਰ ਹਨ. ਉਹ ਕਹਿੰਦਾ ਹੈ, ਜਿਵੇਂ ਕਿ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ, ਉਹ ਸਟਾਲਿਨ ਨੂੰ ਰਿਪੋਰਟ ਕਰਦਾ ਹੈ, ਮੈਂ ਵੀ ਹਾਜ਼ਰ ਹਾਂ, ਕਿ ਜਰਮਨ ਯੁੱਧ ਦਾ ਖ਼ਤਰਾ ਪੈਦਾ ਕਰ ਰਹੇ ਹਨ, ਅਤੇ ਜਿਵੇਂ ਕਿ ਮੈਂ ਉਸਨੂੰ ਸਵਾਲ ਪੁੱਛਿਆ: "ਕੀ, ਤੁਸੀਂ ਕੀ ਸੋਚਦੇ ਹੋ? ਸਾਨੂੰ ਜਰਮਨਾਂ ਨਾਲ ਲੜਨਾ ਪਵੇਗਾ? ਅਜਿਹੀ ਬੇਸ਼ਰਮੀ ਵਾਲੀ ਗੱਲ ਹੈ। ਪਿਛਲੇ ਮੂਰਖ, ਇਸ ਲਈ ਬੋਲਣ ਲਈ. ਸਾਰੇ ਸਮਝਦੇ ਹਨ, ਪਰ ਮੈਂ ਕੁਝ ਨਹੀਂ ਸਮਝਦਾ। ਉਹ ਲਿਖਦਾ ਹੈ ਕਿ ਸਟਾਲਿਨ ਨੂੰ ਭਰੋਸਾ ਸੀ ਕਿ ਉਹ ਜੰਗ ਨੂੰ ਰੋਕਣ ਦੇ ਯੋਗ ਹੋਵੇਗਾ। ਪਰ ਜੇ ਤੁਸੀਂ ਹਰ ਚੀਜ਼ ਲਈ ਇਕੱਲੇ ਸਟਾਲਿਨ ਨੂੰ ਦੋਸ਼ੀ ਠਹਿਰਾਉਂਦੇ ਹੋ, ਤਾਂ ਉਸਨੇ ਇਕੱਲੇ ਹੀ ਸਮਾਜਵਾਦ ਦਾ ਨਿਰਮਾਣ ਕੀਤਾ, ਇਕੱਲੇ ਯੁੱਧ ਜਿੱਤਿਆ। ਅਤੇ ਲੈਨਿਨ ਇਕੱਲਾ ਇੰਚਾਰਜ ਨਹੀਂ ਸੀ, ਅਤੇ ਪੋਲਿਟ ਬਿਊਰੋ ਵਿਚ ਸਟਾਲਿਨ ਇਕੱਲਾ ਨਹੀਂ ਸੀ। ਹਰ ਕੋਈ ਜ਼ਿੰਮੇਵਾਰ ਹੈ। ਜੋ ਉਹ ਨਹੀਂ ਜਾਣਦੇ ਸਨ ਉਹ ਸੱਚ ਨਹੀਂ ਹੈ। ਆਖ਼ਰਕਾਰ, ਕਿਰਪੋਨੋਸ ਅਤੇ ਕੁਜ਼ਨੇਤਸੋਵ ਨੇ ਫ਼ੌਜਾਂ ਨੂੰ ਤਿਆਰੀ ਵਿਚ ਲਿਆਂਦਾ, ਪਰ ਪਾਵਲੋਵ ਨੇ ਅਜਿਹਾ ਨਹੀਂ ਕੀਤਾ.
ਇੱਥੇ ਹਰ ਕੋਈ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਨਾ ਚਾਹੁੰਦਾ ਹੈ। ਹਾਲਾਂਕਿ, ਕੁਜ਼ਨੇਤਸੋਵ, ਇੱਕ ਮਲਾਹ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਨੇ 21 ਜੂਨ ਦੀ ਸ਼ਾਮ ਤੋਂ 22 ਜੂਨ ਤੱਕ ਹਵਾਈ ਹਮਲੇ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ। ਜ਼ੂਕੋਵ ਨੇ ਅਜਿਹਾ ਨਹੀਂ ਕੀਤਾ... 87
ਅਸੀਂ ਜਾਣਦੇ ਸੀ ਕਿ ਯੁੱਧ ਬਿਲਕੁਲ ਨੇੜੇ ਸੀ, ਕਿ ਅਸੀਂ ਜਰਮਨੀ ਨਾਲੋਂ ਕਮਜ਼ੋਰ ਸੀ, ਕਿ ਸਾਨੂੰ ਪਿੱਛੇ ਹਟਣਾ ਪਏਗਾ।
ਸਾਰਾ ਸਵਾਲ ਇਹ ਸੀ ਕਿ ਸਾਨੂੰ ਕਿੱਥੇ ਪਿੱਛੇ ਹਟਣਾ ਪਏਗਾ - ਸਮੋਲੇਨਸਕ ਜਾਂ ਮਾਸਕੋ, ਅਸੀਂ ਯੁੱਧ ਤੋਂ ਪਹਿਲਾਂ ਇਸ ਬਾਰੇ ਚਰਚਾ ਕੀਤੀ ਸੀ. 88
ਇੱਕੋ ਈਵੈਂਟ ਵਿੱਚ ਭਾਗ ਲੈਣ ਵਾਲੇ ਇਸਨੂੰ "ਵੱਖਰੇ ਢੰਗ ਨਾਲ" ਦੇਖਦੇ ਹਨ। (ਤਰੀਕੇ ਨਾਲ, ਉਨ੍ਹਾਂ ਵਿੱਚੋਂ ਕੋਈ ਵੀ ਇਹ ਨਹੀਂ ਕਹਿੰਦਾ ਕਿ ਯੂਐਸਐਸਆਰ ਜਰਮਨੀ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ।) ਤੁਹਾਨੂੰ ਸਿਰਫ ਅਜਿਹੇ ਮੁਲਾਂਕਣਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ (ਉਹ ਕਾਫ਼ੀ ਵਿਅਕਤੀਗਤ ਹਨ)। ਉਨ੍ਹਾਂ ਦੇ ਲੇਖਕ ਆਪਣੇ ਉਦੇਸ਼ਾਂ ਦਾ ਪਿੱਛਾ ਕਰਦੇ ਹਨ. ਇਹ ਵਿਆਪਕ ਤੌਰ 'ਤੇ ਅਧਿਐਨ ਕਰਨ ਦੀ ਜ਼ਰੂਰਤ ਹੈ ਕਿ ਕਿਹੜੇ ਰਾਜਨੀਤਿਕ, ਆਰਥਿਕ ਅਤੇ ਫੌਜੀ ਫੈਸਲੇ ਲਏ ਅਤੇ ਲਾਗੂ ਕੀਤੇ ਗਏ ਸਨ। ਦੇਖੋ ਕਿ 1940-1941 ਵਿਚ ਕਿਹੜੀਆਂ ਘਟਨਾਵਾਂ ਹੋਈਆਂ। ਪੱਛਮੀ ਜ਼ਿਲ੍ਹਿਆਂ ਵਿੱਚ, ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਅਤੇ ਜਨਰਲ ਸਟਾਫ ਦੇ ਨਿਰਦੇਸ਼ਾਂ ਅਨੁਸਾਰ, ਮਾਸਕੋ ਤੋਂ ਜ਼ਿਲ੍ਹਿਆਂ ਨੂੰ ਕਿਹੜੇ ਨਿਰਦੇਸ਼ ਭੇਜੇ ਗਏ ਸਨ, ਅਤੇ ਜ਼ਿਲ੍ਹਿਆਂ ਵਿੱਚ ਖੁਦ ਕੀ ਆਦੇਸ਼ ਦਿੱਤੇ ਗਏ ਸਨ - ਇਹਨਾਂ ਨਿਰਦੇਸ਼ਾਂ ਦੀ ਪਾਲਣਾ ਵਿੱਚ।
ਆਉ ਸਭ ਤੋਂ ਪਹਿਲਾਂ ਸਾਰੇ ਜਾਣੇ-ਪਛਾਣੇ ਨਿਰਦੇਸ਼ਾਂ ਅਤੇ ਆਦੇਸ਼ਾਂ ਨੂੰ ਕਾਲਕ੍ਰਮਿਕ ਕ੍ਰਮ ਵਿੱਚ ਸੂਚੀਬੱਧ ਕਰੀਏ। ਇਸ ਤਰ੍ਹਾਂ ਅਸੀਂ ਰੁਝਾਨ ਨੂੰ ਵੇਖਾਂਗੇ ਅਤੇ ਸਮਝਾਂਗੇ (ਅੰਦਰੂਨੀ ਅਰਥ ਅਤੇ ਫੈਸਲਿਆਂ ਦਾ ਕ੍ਰਮ)। ਇਹ ਮਹੱਤਵਪੂਰਨ ਕਿਉਂ ਹੈ? ਇੱਕ ਵਿਅਕਤੀ ਜੋ ਵਾਪਰ ਰਿਹਾ ਹੈ ਦੇ ਰੁਝਾਨ ਨੂੰ ਸਮਝਦਾ ਹੈ, ਪ੍ਰਸੰਗ ਤੋਂ ਬਾਹਰ ਲਏ ਗਏ ਵਿਅਕਤੀਗਤ ਤੱਥਾਂ ਦੁਆਰਾ ਉਲਝਣ ਵਿੱਚ ਨਹੀਂ ਪੈ ਸਕਦਾ। ਸਾਰੇ ਤੱਥਾਂ ਦੇ ਅੰਕੜਿਆਂ ਦੇ ਕ੍ਰਮ ਅਤੇ ਕਾਲਕ੍ਰਮ ਦੇ ਆਧਾਰ 'ਤੇ, ਮੈਂ "ਇਤਿਹਾਸ ਦੇ ਤੱਥ" ਪ੍ਰੋਜੈਕਟ ਨੂੰ ਲਾਗੂ ਕਰਨਾ ਚਾਹੁੰਦਾ ਹਾਂ।
ਅਜੇ ਵੀ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਅਤੇ ਸਵਾਲ ਹਨ। ਅੰਡਰਸਟੇਟਮੈਂਟ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਇਸ ਤੱਥ ਦੁਆਰਾ ਖੇਡੀ ਜਾਂਦੀ ਹੈ ਕਿ ਮਹਾਨ ਦੇਸ਼ਭਗਤ ਯੁੱਧ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਘੋਸ਼ਿਤ ਨਹੀਂ ਕੀਤਾ ਗਿਆ ਹੈ। 2005 ਤੱਕ, TsAMO RF (ਰਸ਼ੀਅਨ ਫੈਡਰੇਸ਼ਨ ਦੇ ਰੱਖਿਆ ਮੰਤਰਾਲੇ ਦਾ ਕੇਂਦਰੀ ਪੁਰਾਲੇਖ) ਕੋਲ ਗੁਪਤ ਸਟੋਰੇਜ ਵਿੱਚ ਮਹਾਨ ਦੇਸ਼ਭਗਤ ਯੁੱਧ ਦੀਆਂ 10 ਮਿਲੀਅਨ ਫਾਈਲਾਂ ਸਨ, ਜਦੋਂ ਕਿ 2 ਮਿਲੀਅਨ ਜਨਤਕ ਡੋਮੇਨ ਵਿੱਚ ਸਨ। ਜਨਰਲ ਸਟਾਫ਼ ਦੇ ਦਸਤਾਵੇਜ਼ਾਂ ਦੀ ਇੱਕ ਮਹੱਤਵਪੂਰਨ ਸੰਖਿਆ ਨੂੰ ਘੋਸ਼ਿਤ ਨਹੀਂ ਕੀਤਾ ਗਿਆ ਹੈ, ਜਿਸ ਵਿੱਚ ਜਨਰਲ ਸਟਾਫ ਤੋਂ ਸੈਨਿਕਾਂ ਨੂੰ ਟੈਲੀਗ੍ਰਾਮ ਸ਼ਾਮਲ ਹਨ (ਕੌਣ ਜਾਣਦਾ ਹੈ, ਹੋ ਸਕਦਾ ਹੈ ਕਿ ਉਹਨਾਂ ਵਿੱਚ 18 ਜੂਨ ਨੂੰ ਜਨਰਲ ਸਟਾਫ ਦਾ ਇੱਕ ਤਾਰ ਵੀ ਹੋਵੇ)। ਮੈਨੂੰ ਯਕੀਨ ਹੈ ਕਿ ਇਹਨਾਂ ਦਸਤਾਵੇਜ਼ਾਂ ਦਾ ਵਰਗੀਕਰਨ ਬਹੁਤ ਸਾਰੇ ਵਿਵਾਦਪੂਰਨ ਮੁੱਦਿਆਂ ਨੂੰ ਦੂਰ ਕਰ ਦੇਵੇਗਾ।
ਮੈਂ ਸਾਰਿਆਂ ਨੂੰ ਮਿਲ ਕੇ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਸੱਦਾ ਦਿੰਦਾ ਹਾਂ!
_________
ਪਿਆਰੇ ਪਾਠਕ, ਕਿਤਾਬ ਬਾਰੇ ਆਪਣੀ ਸਮੀਖਿਆ ਅਤੇ ਟਿੱਪਣੀਆਂ ਭੇਜੋ।
ਤੁਹਾਡੀ ਮਦਦ ਨਾਲ ਅਸੀਂ ਇਹ ਕਰਾਂਗੇ:
- ਗਲਤੀਆਂ ਨੂੰ ਠੀਕ ਕਰੋ,
- ਹੋਰ ਮਹੱਤਵਪੂਰਨ ਦਸਤਾਵੇਜ਼ ਅਤੇ ਤੱਥ ਪ੍ਰਦਾਨ ਕਰੋ,
- ਘਟਨਾਵਾਂ ਦੇ ਵਰਣਨ ਨੂੰ ਵਧੇਰੇ ਸੰਪੂਰਨ ਅਤੇ ਸਹੀ ਬਣਾਓ।
 
ਪਿਆਰੇ ਪਾਠਕ!
ਮੈਂ ਤੁਹਾਨੂੰ ਮਹਾਨ ਦੇਸ਼ਭਗਤੀ ਯੁੱਧ ਦੇ ਭਰੋਸੇਯੋਗ ਇਤਿਹਾਸ ਨੂੰ ਸੰਕਲਿਤ ਕਰਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹਾਂ!
ਇਹ ਕਿਉਂ ਜ਼ਰੂਰੀ ਹੈ?
ਕਿਉਂਕਿ ਸਾਡੇ ਦੇਸ਼ ਦਾ ਇਤਿਹਾਸ ਦੁਬਾਰਾ ਲਿਖਣਾ ਸਵੀਕਾਰਯੋਗ ਨਹੀਂ ਹੈ!
ਉਹ ਮਹਾਨ ਦੇਸ਼ਭਗਤ ਯੁੱਧ ਦੇ ਇਤਿਹਾਸ ਨੂੰ ਦੁਬਾਰਾ ਕਿਉਂ ਲਿਖ ਰਹੇ ਹਨ?
ਯੂਐਸਐਸਆਰ ਮਹਾਨ ਦੇਸ਼ਭਗਤੀ ਯੁੱਧ ਤੋਂ ਬਿਨਾਂ ਕਿਸੇ ਅਤਿਕਥਨੀ ਦੇ ਇੱਕ ਮਹਾਂਸ਼ਕਤੀ ਵਜੋਂ ਉਭਰਿਆ। ਇਹ ਯੁੱਧ ਇੱਕ ਸਮੇਂ ਦੇ ਸੋਵੀਅਤ, ਅਤੇ ਹੁਣ ਰੂਸੀ, ਵਿਅਕਤੀ ਦੇ ਵਿਸ਼ਵ ਦ੍ਰਿਸ਼ਟੀਕੋਣ ਦੇ ਸਹਾਇਕ ਪਲੇਟਾਂ ਵਿੱਚੋਂ ਇੱਕ ਹੈ।
ਜਦੋਂ ਦਲੀਲਾਂ ਖਤਮ ਹੁੰਦੀਆਂ ਹਨ, ਕਹਾਣੀ ਕੁਝ ਇਸ ਤਰ੍ਹਾਂ ਚਲਦੀ ਹੈ
"ਪੱਛਮੀ ਭਾਈਵਾਲ" ਸਾਡੇ ਵਿਸ਼ਵ ਦ੍ਰਿਸ਼ਟੀਕੋਣ ਦੀ ਕੋਰ ਪਲੇਟ ਨੂੰ ਬਦਲਣਾ ਚਾਹੁੰਦੇ ਹਨ। ਉਹ ਵਿਚਾਰਾਂ, ਪ੍ਰੋਜੈਕਟਾਂ, ਪ੍ਰਾਪਤੀਆਂ ਅਤੇ ਜਿੱਤਾਂ ਦੀ ਚੋਣ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਕਾਰਨਾਮੇ ਦੀ ਸਮੀਖਿਆ ਹੈ ਅਤੇ ਇਸ ਵਿੱਚ ਕੀ ਸ਼ਾਮਲ ਹੈ। ਕਈ ਘਟਨਾਵਾਂ ਅਤੇ ਤੱਥਾਂ ਨੂੰ ਛੁਪਾਇਆ ਜਾਂਦਾ ਹੈ। ਖਾਸ ਲੋਕਾਂ ਦੇ ਗੁਣ ਅਲੋਪ ਹੋ ਜਾਂਦੇ ਹਨ। ਸਭ ਤੋਂ ਵਧੀਆ, ਸਿਰਫ ਨਾਮ ਹੀ ਰਹਿੰਦੇ ਹਨ.
ਵੱਡੀ ਗਿਣਤੀ ਵਿੱਚ ਮਿਥਿਹਾਸ ਸਿਰਜੇ ਜਾਂਦੇ ਹਨ, ਜਿਨ੍ਹਾਂ ਦੇ ਪਿੱਛੇ ਕੋਰਸ ਹੀ ਨਹੀਂ, ਸਗੋਂ ਸਾਹਮਣੇ ਆ ਰਹੀਆਂ ਘਟਨਾਵਾਂ ਦਾ ਸਹੀ ਅਰਥ ਵੀ ਨਜ਼ਰ ਨਹੀਂ ਆਉਂਦਾ।
ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਉਨ੍ਹਾਂ ਦੇ ਪੜਦਾਦੇ ਕੀ, ਕਿਸ ਦੇ ਵਿਰੁੱਧ ਅਤੇ ਕਿਵੇਂ ਲੜੇ ਸਨ?
ਮੈਂ ਕੀ ਪੇਸ਼ਕਸ਼ ਕਰਾਂ?
ਮੈਂ ਇੱਕ ਇਤਿਹਾਸਕ ਪ੍ਰੋਜੈਕਟ ਬਣਾਉਣ ਦਾ ਪ੍ਰਸਤਾਵ ਕਰਦਾ ਹਾਂ ਜੋ ਤੱਥਾਂ ਅਤੇ ਦਸਤਾਵੇਜ਼ਾਂ ਦੇ ਅਧਾਰ ਤੇ, ਮਹਾਨ ਦੇਸ਼ਭਗਤੀ ਯੁੱਧ ਦੇ ਭਰੋਸੇਯੋਗ ਇਤਿਹਾਸ ਨੂੰ ਦਰਸਾਏਗਾ।
ਇਸ 'ਤੇ ਲੋਡ ਕੀਤੇ ਡੇਟਾ ਦੇ ਨਾਲ ਮਹਾਨ ਦੇਸ਼ਭਗਤੀ ਯੁੱਧ ਦੇ ਵਿਸਤ੍ਰਿਤ ਇਤਿਹਾਸਕ ਨਕਸ਼ੇ ਵਾਲੀ ਇੱਕ ਵੈਬਸਾਈਟ ਦੀ ਕਲਪਨਾ ਕਰੋ:
ਨਕਸ਼ੇ ਤੋਂ ਬਿਨਾਂ ਇਤਿਹਾਸਕ ਘਟਨਾਵਾਂ ਨੂੰ ਸਮਝਣਾ ਮੁਸ਼ਕਲ ਹੈ।
- ਅਰਥ ਸ਼ਾਸਤਰ,
- ਰਾਜਨੀਤੀ,
- ਵਪਾਰ ਪ੍ਰਵਾਹ,
- ਤਕਨਾਲੋਜੀ,
- ਸੁਰਖਿਆ ਬਲ,
- ਆਦਿ
ਨਕਸ਼ਾ ਤੁਹਾਡੇ ਕਲਿੱਕਾਂ ਦਾ ਜਵਾਬ ਦੇਵੇਗਾ, ਚੁਣੇ ਹੋਏ ਮਾਪਦੰਡਾਂ (ਸਮਾਂ, ਫਰੰਟ ਸੈਕਸ਼ਨ, ਸਾਜ਼ੋ-ਸਾਮਾਨ ਦੀ ਕਿਸਮ, ਆਰਥਿਕ ਖੇਤਰ, ਆਦਿ) ਨੂੰ ਦਰਸਾਉਂਦਾ ਹੈ, ਅਜਿਹਾ ਇੰਟਰਐਕਟਿਵ ਨਕਸ਼ਾ ਅਸਲ ਇਤਿਹਾਸਕ ਸਮੱਗਰੀ ਨੂੰ ਲਗਾਤਾਰ ਅਤੇ ਵਿਸਤਾਰ ਨਾਲ ਦਿਖਾਏਗਾ ਅਤੇ ਦੱਸੇਗਾ।
ਇੱਕ ਵੱਖਰੇ ਭਾਗ ਵਿੱਚ ਤੁਸੀਂ ਸਮਝੌਤਿਆਂ, ਨਿਰਦੇਸ਼ਾਂ, ਆਦੇਸ਼ਾਂ, ਸਾਰਾਂਸ਼ਾਂ ਅਤੇ ਰਿਪੋਰਟਾਂ ਦੀ ਸਮੱਗਰੀ ਨਾਲ ਆਪਣੇ ਆਪ ਨੂੰ ਜਾਣੂ ਕਰ ਸਕੋਗੇ। ਇਸਨੂੰ ਖੁਦ ਪੜ੍ਹੋ ਅਤੇ ਆਪਣੇ ਖੁਦ ਦੇ ਸਿੱਟੇ ਕੱਢੋ!
ਪ੍ਰੋਜੈਕਟ ਇਹ ਦਿਖਾਏਗਾ ਕਿ ਇਹ ਅਸਲੀਅਤ ਵਿੱਚ ਕਿਵੇਂ ਸੀ, ਤੱਥਾਂ ਨੂੰ ਪ੍ਰਚਲਿਤ ਵਿਚਾਰ (ਘਟਾਓ ਦੇ ਚਿੰਨ੍ਹ ਅਤੇ ਇੱਕ ਪਲੱਸ ਚਿੰਨ੍ਹ ਦੇ ਨਾਲ ਦੋਵੇਂ) ਵਿੱਚ ਫਿੱਟ ਕੀਤੇ ਬਿਨਾਂ।
ਕੀ ਕੀਤਾ ਜਾਂਦਾ ਹੈ
ਪ੍ਰੋਜੈਕਟ ਦੇ ਦਸਤਾਵੇਜ਼ੀ ਅਧਾਰ ਨੂੰ ਅੰਸ਼ਕ ਤੌਰ 'ਤੇ ਇਕੱਠਾ ਕੀਤਾ ਗਿਆ ਹੈ। ਤਕਨੀਕੀ ਲਾਗੂ ਕਰਨ ਬਾਰੇ ਸੋਚਿਆ ਜਾਂਦਾ ਹੈ, ਸਾਈਟ ਕਿਹੋ ਜਿਹੀ ਹੋਵੇਗੀ, ਸਮੱਗਰੀ ਨੂੰ ਕਿਵੇਂ ਵਿਵਸਥਿਤ ਕਰਨਾ ਹੈ, ਆਦਿ।
ਮੈਂ ਆਪਣੀਆਂ ਦੋ ਕਿਤਾਬਾਂ ਵਿੱਚ ਇਕੱਠੇ ਕੀਤੇ ਕੁਝ ਦਸਤਾਵੇਜ਼ ਪੇਸ਼ ਕੀਤੇ। ਉਹ ਜਾਣੀਆਂ-ਪਛਾਣੀਆਂ ਅਤੇ ਘੱਟ-ਜਾਣੀਆਂ ਘਟਨਾਵਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ਦਾ ਮੁੱਖ ਬਿਰਤਾਂਤਕਾਰ ਖੁਦ ਦਸਤਾਵੇਜ਼ ਹਨ।
ਮੈਨੂੰ ਉਹਨਾਂ ਬਾਰੇ ਤੁਹਾਡੀ ਰਾਏ ਸੁਣ ਕੇ ਬਹੁਤ ਖੁਸ਼ੀ ਹੋਵੇਗੀ।
ਕੀ ਤੁਹਾਨੂੰ ਪ੍ਰੋਜੈਕਟ ਪਸੰਦ ਆਇਆ? ਕੀ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ?
ਮੈਂ ਸਮਾਨ ਸੋਚ ਵਾਲੇ ਲੋਕਾਂ ਦੀ ਭਾਲ ਕਰ ਰਿਹਾ ਹਾਂ! ਪ੍ਰੋਜੈਕਟ ਲਈ ਹਰ ਕਿਸੇ ਦੀ ਭਾਗੀਦਾਰੀ ਮਹੱਤਵਪੂਰਨ ਹੈ।
1. ਸਾਨੂੰ ਪ੍ਰੋਜੈਕਟ ਬਾਰੇ ਦੱਸੋ। ਤੁਸੀਂ ਇੱਕ ਬਲੌਗਰ ਹੋ, ਤੁਹਾਡੇ ਕੋਲ ਸੋਸ਼ਲ ਨੈਟਵਰਕਸ 'ਤੇ ਪੰਨੇ ਹਨ ਜਾਂ ਬਹੁਤ ਸਾਰੇ ਦੋਸਤ ਅਤੇ ਜਾਣੂ ਹਨ।
- ਪ੍ਰੋਜੈਕਟ ਦੀ ਰਿਪੋਰਟ ਕਰੋ,
- ਲੇਖਾਂ ਨੂੰ ਦੁਬਾਰਾ ਪੋਸਟ ਕਰੋ,
- ਕਿਤਾਬਾਂ ਅਤੇ ਪ੍ਰੋਜੈਕਟ ਦੀ ਵੈੱਬਸਾਈਟ ਦਾ ਲਿੰਕ ਦਿਓ।
ਇਸ ਬਾਰੇ ਹੋਰ ਲੋਕਾਂ ਨੂੰ ਦੱਸੋ!
2. ਲਾਗੂ ਕਰਨਾ ਤੁਸੀਂ ਇੱਕ ਡਿਜ਼ਾਈਨਰ, ਪ੍ਰੋਗਰਾਮਰ, ਕਾਪੀਰਾਈਟਰ, ਆਯੋਜਕ ਹੋ... ਜਾਂ ਤੁਹਾਡੇ ਕੋਲ ਲਾਭਦਾਇਕ ਸੁਝਾਅ ਹਨ। ਮੇਰੀ ਮੇਲ:
3. ਵਿੱਤੀ ਸਹਾਇਤਾ। ਵੀ 14 ਰੂਬਲ ਪ੍ਰਾਜੈਕਟ ਲਈ ਮਹੱਤਵਪੂਰਨ ਹੈ. ਪ੍ਰੋਜੈਕਟ ਲਾਗੂ ਕਰਨ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਿਹਾ ਹੈ!
ਤੁਸੀਂ ਸੁਵਿਧਾਜਨਕ ਸਮੇਂ 'ਤੇ ਕੋਈ ਵੀ ਰਕਮ ਭੇਜ ਸਕਦੇ ਹੋ। ਪ੍ਰੋਜੈਕਟ ਦੀ ਵੈੱਬਸਾਈਟ 'ਤੇ ਹੋਰ ਵੇਰਵੇ -
ਭਾਗੀਦਾਰੀ ਦੇ ਰੂਪ ਦੀ ਪਰਵਾਹ ਕੀਤੇ ਬਿਨਾਂ, ਤੁਸੀਂ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹੋ।
ਈ - ਮੇਲ:
ਪ੍ਰੋਜੈਕਟ ਵੈੱਬਸਾਈਟ:
ਕਿਤਾਬ ਅਤੇ ਇਤਿਹਾਸ ਤੱਥ ਪ੍ਰੋਜੈਕਟ ਵਿੱਚ ਤੁਹਾਡੀ ਦਿਲਚਸਪੀ ਲਈ ਧੰਨਵਾਦ! ਤੁਹਾਡੀ ਰਾਏ ਮੇਰੇ ਲਈ ਮਹੱਤਵਪੂਰਨ ਹੈ।
 
"ਇਤਿਹਾਸ ਦੇ ਤੱਥ" ਪ੍ਰੋਜੈਕਟ ਦੇ ਭਾਗੀਦਾਰ
ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ "ਇਤਿਹਾਸ ਦਾ ਤੱਥ" ਪ੍ਰੋਜੈਕਟ ਦਾ ਸਮਰਥਨ ਕੀਤਾ। ਇਹ ਇੱਕ ਜੀਵਤ ਪ੍ਰੋਜੈਕਟ ਹੈ. ਅਤੇ ਹਰ ਕੋਈ ਕਿਸੇ ਵੀ ਰੂਪ ਵਿੱਚ ਇਸ ਵਿੱਚ ਹਿੱਸਾ ਲੈ ਸਕਦਾ ਹੈ.
ਹੇਠਾਂ ਮੈਂ ਪ੍ਰੋਜੈਕਟ ਦੇ ਕੁਝ ਭਾਗੀਦਾਰਾਂ ਨੂੰ ਪੇਸ਼ ਕਰਨਾ ਚਾਹਾਂਗਾ। ਉਨ੍ਹਾਂ ਦਾ ਇੰਪੁੱਟ ਪ੍ਰੋਜੈਕਟ ਲਈ ਬਹੁਤ ਮਹੱਤਵਪੂਰਨ ਸੀ, ਅਤੇ ਉਹ ਇਸ ਕਿਤਾਬ ਦਾ ਹਿੱਸਾ ਬਣ ਗਏ! ਕੀ ਤੁਸੀਂ ਉਨ੍ਹਾਂ ਵਿੱਚੋਂ ਹੋਣਾ ਚਾਹੁੰਦੇ ਹੋ? ਪੜ੍ਹੋ ਕਿ ਇਹ ਕਿਵੇਂ ਕਰਨਾ ਹੈ ().
ਖਾਕਸੀਆ ਦਾ ਗਣਰਾਜ
ਰੁਸਲਾਨ ਓਜ਼ੇਰੋਵ
ਸੇਵੇਲੀ ਪੋਪੋਵ
ਦਿਮਿਤਰੀ ਪੰਚੇਨਕੋ
ਨੋਵੋਸਿਬਿਰ੍ਸ੍ਕ ਖੇਤਰ
ਦਮਿੱਤਰੀ ਏਰੋਖਿਨ
ਕੋਨਸਟੈਂਟਿਨ ਤਾਨੋਵ
ਓਲਗਾ ਗਾਮੋਵਾ
ਇਲਿਆ ਕਾਮੋਵ
ਰੋਸਟੋਵ ਖੇਤਰ
ਵੈਲੇਰੀ ਅਲਟੋਰਟਸੇਵ
ਵੇਰੋਨਿਕਾ ਪੈਨੀਕੋਵਾ
ਕ੍ਰਾਸਨੋਯਾਰਸਕ ਖੇਤਰ
ਦਮਿਤਰੀ ਪੈਨ
ਆਰਥਰ ਵੈਟਿਨੋਵ
ਵਦੀਮ ਗੁਜ਼ੀਵ
ਅਨਾਸਤਾਸੀਆ ਸਾਵਿਤਸਕਾਇਆ
ਮਾਸਕੋ
ਅਨਾਤੋਲੀ ਵੇਨੀਕੋਵ
ਇਲਿਆ ਪਾਸ਼ਕੋਵ
ਵੈਲੇਰੀ ਆਰਟੇਮੋਵ
 
ਦਸਤਾਵੇਜ਼ੀਕਰਨ
1. ਸੋਵੀਅਤ ਯੂਨੀਅਨ ਨੰਬਰ 103202/s ਦੀਆਂ ਹਥਿਆਰਬੰਦ ਸੈਨਾਵਾਂ ਦੀ ਤਾਇਨਾਤੀ ਦੀਆਂ ਮੂਲ ਗੱਲਾਂ 'ਤੇ। 18 ਸਤੰਬਰ 1940 ਈ
2. ਜਰਮਨੀ ਅਤੇ ਇਸਦੇ ਸਹਿਯੋਗੀਆਂ ਨਾਲ ਯੁੱਧ ਦੀ ਸਥਿਤੀ ਵਿੱਚ ਸੋਵੀਅਤ ਯੂਨੀਅਨ ਦੀਆਂ ਹਥਿਆਰਬੰਦ ਸੈਨਾਵਾਂ ਦੀ ਰਣਨੀਤਕ ਤਾਇਨਾਤੀ ਦੀ ਯੋਜਨਾ 'ਤੇ ਲਾਲ ਫੌਜ ਦੇ ਜਨਰਲ ਸਟਾਫ ਦੇ ਵਿਚਾਰ। [15 ਮਈ 1941 ਤੋਂ ਪਹਿਲਾਂ ਨਹੀਂ]
3. ਜ਼ੈਪੋਵੋ ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼ 503859/ss/ov। [ਮਈ 20, 1941 ਤੋਂ ਬਾਅਦ ਨਹੀਂ]
4. PribOVO ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼ ਨੰਬਰ 503920/ss/ov। [ਮਈ 30, 1941 ਤੋਂ ਬਾਅਦ ਨਹੀਂ]
5. ਕੋਵੋ ਦੇ ਸੈਨਿਕਾਂ ਦੇ ਕਮਾਂਡਰ ਨੰ. 503862/ss/s ਨੂੰ ਨਿਰਦੇਸ਼। [ਮਈ 20, 1941 ਤੋਂ ਬਾਅਦ ਨਹੀਂ]
6. ਜ਼ੈਪੋਵੋ ਦੀ ਮਿਲਟਰੀ ਕੌਂਸਲ ਦਾ 3ਜੀ ਆਰਮੀ ਨੰਬਰ 002140/ss/ov ਦੇ ਕਮਾਂਡਰ ਨੂੰ ਨਿਰਦੇਸ਼। 14 ਮਈ 1941 ਈ
7. ਨਵੰਬਰ 1940 ਤੋਂ 10 ਜੂਨ, 1941 ਤੱਕ ਯੂਐਸਐਸਆਰ ਸਰਹੱਦ ਦੀ ਉਲੰਘਣਾ 'ਤੇ ਨੰਬਰ 1996/6. 12 ਜੂਨ 1941 ਈ
8. ਸੋਵੀਅਤ ਯੂਨੀਅਨ 'ਤੇ ਹਮਲੇ ਦੀ ਤਾਰੀਖ ਤੈਅ ਕਰਨ 'ਤੇ। 10 ਜੂਨ 1941 ਈ
9. ਸਕਾਈ ਬਾਰਡਰ ਡਿਟੈਚਮੈਂਟ ਦੇ ਕਮਾਂਡਿੰਗ ਸਟਾਫ਼ ਦੇ ਪਰਿਵਾਰਾਂ ਨੂੰ ਬਾਹਰ ਕੱਢਣ ਦੀ ਇਜਾਜ਼ਤ 'ਤੇ ਅੰਦਰੂਨੀ ਮਾਮਲਿਆਂ ਦੇ ਡਿਪਟੀ ਪੀਪਲਜ਼ ਕਮਿਸਰ ਤੋਂ ਮੀਮੋ। 20 ਜੂਨ 1941 ਈ
10. ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਹੁਕਮ, ਨੰ. 20 ਜੂਨ 1941 ਈ
11. ਮਿਲਟਰੀ ਕੌਂਸਲ ਕੋਵੋ ਨੰਬਰ ਏ1-00211 ਦਾ ਨਿਰਦੇਸ਼। 11 ਜੂਨ 1941 ਈ
12. ਕੋਵੋ ਨੰਬਰ 504205 ਦੀ ਮਿਲਟਰੀ ਕੌਂਸਲ ਨੂੰ ਨਿਰਦੇਸ਼। 13 ਜੂਨ 1941 ਈ
13. USSR L/g 0042 ਦੇ ਡਿਫੈਂਸ ਕਮਿਸ਼ਨਰ ਦਾ ਆਦੇਸ਼. 19 ਜੂਨ, 1941
14. ਮੋਰਚਿਆਂ ਦੇ ਸੰਗਠਨ ਅਤੇ ਕਮਾਂਡ ਸਟਾਫ਼ ਦੀਆਂ ਨਿਯੁਕਤੀਆਂ 'ਤੇ। 21 ਜੂਨ 1941 ਈ
15. 12ਵੀਂ ਮਕੈਨਾਈਜ਼ਡ ਕੋਰ ਨੰਬਰ 0033 ਨੂੰ ਆਰਡਰ ਕਰੋ। 18 ਜੂਨ 1941 ਈ
16. ਤੀਜੀ, ਚੌਥੀ ਅਤੇ 10ਵੀਂ ਫ਼ੌਜ ਦੇ ਕਮਾਂਡਰਾਂ ਨੂੰ ਜ਼ੈਪੋਵੋ ਦਾ ਨਿਰਦੇਸ਼। ਨਿਰਦੇਸ਼ ਨੰਬਰ 1. 22 ਜੂਨ 1941 ਈ
17. LVO, PribOVO, ZAPOVO, KOVO, OdVO ਦੀਆਂ ਮਿਲਟਰੀ ਕੌਂਸਲਾਂ ਨੂੰ ਨਿਰਦੇਸ਼ ਨੰਬਰ 2। 22 ਜੂਨ 1941 ਈ
18. 7 ਜੁਲਾਈ, 1941 ਨੂੰ ਗ੍ਰਿਫਤਾਰ ਕੀਤੇ ਗਏ ਡੀ.ਜੀ. ਪਾਵਲੋਵ ਤੋਂ ਪੁੱਛਗਿੱਛ ਦੇ ਪ੍ਰੋਟੋਕੋਲ ਤੋਂ।
19. ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਨਿਰਦੇਸ਼. 18 ਜੂਨ 1941 ਈ
20. ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਆਦੇਸ਼ ਤੋਂ ਐਕਸਟਰੈਕਟ. 19 ਜੂਨ 1941 ਈ
21. ਜ਼ੈਪੋਵੋ ਏਅਰ ਡਿਵੀਜ਼ਨ ਨੂੰ ਟੈਲੀਗ੍ਰਾਮ ਨੰਬਰ 217। 21 ਜੂਨ 1941 ਈ
22. ਲਾਲ ਬੈਨਰ ਬਾਲਟਿਕ ਫਲੀਟ ਦੇ ਕਮਾਂਡਰ ਤੋਂ ਲੈਨਿਨਗ੍ਰਾਡ ਅਤੇ ਬਾਲਟਿਕ ਵਿਸ਼ੇਸ਼ ਮਿਲਟਰੀ ਜ਼ਿਲ੍ਹਿਆਂ ਦੇ ਕਮਾਂਡਰ, ਸਰਹੱਦੀ ਫੌਜਾਂ ਦੇ ਮੁਖੀ ਨੂੰ ਰਿਪੋਰਟ ਕਰੋ। 20 ਜੂਨ 1941 ਈ
23. V. M. Molotov ਅਤੇ ਰਾਜਦੂਤ V. Schulenburg ਵਿਚਕਾਰ ਗੱਲਬਾਤ। 21 ਜੂਨ 1941 ਈ
24. ਜ਼ੈਪੋਵੋ ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼. 13 ਜੂਨ 1941 ਈ
25. ਫਰੰਟ ਨੰਬਰ 3 ਦੀਆਂ ਮਿਲਟਰੀ ਕੌਂਸਲਾਂ ਨੂੰ ਨਿਰਦੇਸ਼. 22 ਜੂਨ 1941 ਈ
26. ਲਾਲ ਫੌਜ ਦੇ ਕਮਾਂਡਰਾਂ ਨੂੰ "ਜਨਰਲ ਪੋਕਰੋਵਸਕੀ ਕਮਿਸ਼ਨ" ਦੁਆਰਾ ਭੇਜੇ ਗਏ ਸਵਾਲ
27. 22 ਜੁਲਾਈ, 1941 ਨੂੰ ਯੂਐਸਐਸਆਰ ਦੀ ਸੁਪਰੀਮ ਕੋਰਟ ਦੇ ਮਿਲਟਰੀ ਕੌਲਿਜੀਅਮ ਦੇ ਬੰਦ ਅਦਾਲਤੀ ਸੈਸ਼ਨ ਦਾ ਪ੍ਰੋਟੋਕੋਲ।
28. ਚੀਫ਼ ਆਫ਼ ਦ ਜਨਰਲ ਸਟਾਫ਼ ਤੋਂ ਆਈ.ਵੀ. ਸਟਾਲਿਨ ਅਤੇ V.M. ਮੋਲੋਟੋਵ ਨੰ. 103313/ss/ov. [5 ਅਕਤੂਬਰ 1940 ਤੋਂ ਪਹਿਲਾਂ ਨਹੀਂ]
29. ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਹੈੱਡਕੁਆਰਟਰ ਨੂੰ 8ਵੀਂ, 11ਵੀਂ ਅਤੇ 27ਵੀਂ ਫੌਜਾਂ ਦੇ ਕਮਾਂਡਰਾਂ ਨੂੰ ਆਰਡਰ। 21 ਜੂਨ 1941 ਈ
30. 6ਵੀਂ ਫੌਜ ਦੇ ਕਮਾਂਡਰ ਤੋਂ ਲੈ ਕੇ 4ਵੀਂ ਮਕੈਨਾਈਜ਼ਡ ਕੋਰ, 8ਵੀਂ ਟੈਂਕ ਡਿਵੀਜ਼ਨ ਅਤੇ 81ਵੀਂ ਮੋਟਰਾਈਜ਼ਡ ਰਾਈਫਲ ਡਿਵੀਜ਼ਨ ਦੇ ਕਮਾਂਡਰਾਂ ਨੂੰ ਆਰਡਰ। 20 ਜੂਨ 1941 ਈ
31. ਕੋਵੋ ਨੰਬਰ ਏ1-00209 ਦੀ ਮਿਲਟਰੀ ਕੌਂਸਲ ਤੋਂ ਨੋਟ। [12 ਅਪ੍ਰੈਲ 1941 ਤੋਂ ਬਾਅਦ ਨਹੀਂ]
1. ਸੋਵੀਅਤ ਯੂਨੀਅਨ ਨੰਬਰ 103202/s ਦੀਆਂ ਹਥਿਆਰਬੰਦ ਸੈਨਾਵਾਂ ਦੀ ਤਾਇਨਾਤੀ ਦੀਆਂ ਮੂਲ ਗੱਲਾਂ 'ਤੇ।
18 ਸਤੰਬਰ 1940 ਈ
ਖਾਸ ਤੌਰ 'ਤੇ ਮਹੱਤਵਪੂਰਨ
ਸਿਖਰ ਗੁਪਤ
ਸਿਰਫ਼ ਵਿਅਕਤੀਗਤ ਰੂਪ ਵਿੱਚ
ਇੱਕ ਕਾਪੀ ਵਿੱਚ ਲਿਖਿਆ
ਮੈਂ 1940 ਅਤੇ 1941 ਲਈ ਪੱਛਮ ਅਤੇ ਪੂਰਬ ਵਿੱਚ ਸੋਵੀਅਤ ਯੂਨੀਅਨ ਦੀਆਂ ਹਥਿਆਰਬੰਦ ਸੈਨਾਵਾਂ ਦੀ ਰਣਨੀਤਕ ਤੈਨਾਤੀ ਦੇ ਆਧਾਰ 'ਤੇ ਤੁਹਾਡੇ ਵਿਚਾਰ ਵਿਚਾਰਾਂ ਲਈ ਰਿਪੋਰਟ ਕਰਦਾ ਹਾਂ
I. ਸਾਡੇ ਸੰਭਾਵੀ ਵਿਰੋਧੀ
ਯੂਰਪ ਦੀ ਮੌਜੂਦਾ ਸਿਆਸੀ ਸਥਿਤੀ ਸਾਡੀਆਂ ਪੱਛਮੀ ਸਰਹੱਦਾਂ 'ਤੇ ਹਥਿਆਰਬੰਦ ਟਕਰਾਅ ਦੀ ਸੰਭਾਵਨਾ ਪੈਦਾ ਕਰਦੀ ਹੈ।
ਇਹ ਹਥਿਆਰਬੰਦ ਸੰਘਰਸ਼ ਸਿਰਫ਼ ਸਾਡੀਆਂ ਪੱਛਮੀ ਸਰਹੱਦਾਂ ਤੱਕ ਸੀਮਤ ਹੋ ਸਕਦਾ ਹੈ, ਪਰ ਜਾਪਾਨ ਵੱਲੋਂ ਸਾਡੀਆਂ ਦੂਰ ਪੂਰਬੀ ਸਰਹੱਦਾਂ 'ਤੇ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਾਡੀਆਂ ਪੱਛਮੀ ਸਰਹੱਦਾਂ 'ਤੇ, ਸਭ ਤੋਂ ਵੱਧ ਸੰਭਾਵਤ ਦੁਸ਼ਮਣ ਜਰਮਨੀ ਹੋਵੇਗਾ, ਜਿਵੇਂ ਕਿ ਇਟਲੀ ਲਈ, ਇਸਦੀ ਲੜਾਈ ਵਿੱਚ ਭਾਗੀਦਾਰੀ ਸੰਭਵ ਹੈ, ਜਾਂ ਇਸ ਦੀ ਬਜਾਏ ਬਾਲਕਨ ਵਿੱਚ ਇਸਦੀ ਦਿੱਖ, ਸਾਡੇ ਲਈ ਇੱਕ ਅਸਿੱਧਾ ਖ਼ਤਰਾ ਪੈਦਾ ਕਰੇਗੀ।
ਯੂ.ਐੱਸ.ਐੱਸ.ਆਰ. ਅਤੇ ਜਰਮਨੀ ਵਿਚਕਾਰ ਇੱਕ ਹਥਿਆਰਬੰਦ ਟਕਰਾਅ ਬਦਲਾ ਲੈਣ ਦੇ ਉਦੇਸ਼ ਲਈ ਹੰਗਰੀ ਦੇ ਨਾਲ-ਨਾਲ ਫਿਨਲੈਂਡ ਅਤੇ ਰੋਮਾਨੀਆ ਨੂੰ ਸਾਡੇ ਨਾਲ ਇੱਕ ਫੌਜੀ ਸੰਘਰਸ਼ ਵਿੱਚ ਸ਼ਾਮਲ ਕਰ ਸਕਦਾ ਹੈ।
ਈਰਾਨ ਅਤੇ ਅਫਗਾਨਿਸਤਾਨ ਦੇ ਹਿੱਸੇ 'ਤੇ ਸੰਭਾਵਿਤ ਹਥਿਆਰਬੰਦ ਨਿਰਪੱਖਤਾ ਦੇ ਨਾਲ, ਜਰਮਨ ਦੁਆਰਾ ਪ੍ਰੇਰਿਤ ਤੁਰਕੀ ਦੁਆਰਾ ਯੂਐਸਐਸਆਰ ਦੇ ਵਿਰੁੱਧ ਇੱਕ ਖੁੱਲ੍ਹਾ ਹਮਲਾ ਸੰਭਵ ਹੈ।
ਇਸ ਤਰ੍ਹਾਂ, ਸੋਵੀਅਤ ਯੂਨੀਅਨ ਨੂੰ ਦੋ ਮੋਰਚਿਆਂ 'ਤੇ ਲੜਨ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ: ਪੱਛਮ ਵਿੱਚ ਜਰਮਨੀ ਦੇ ਵਿਰੁੱਧ, ਇਟਲੀ, ਹੰਗਰੀ, ਰੋਮਾਨੀਆ ਅਤੇ ਫਿਨਲੈਂਡ ਦੁਆਰਾ ਸਮਰਥਨ ਕੀਤਾ ਗਿਆ, ਅਤੇ ਪੂਰਬ ਵਿੱਚ - ਇੱਕ ਖੁੱਲ੍ਹੇ ਦੁਸ਼ਮਣ ਵਜੋਂ ਜਾਪਾਨ ਦੇ ਵਿਰੁੱਧ, ਜਾਂ ਇੱਕ ਦੁਸ਼ਮਣ ਦੀ ਸਥਿਤੀ 'ਤੇ ਕਬਜ਼ਾ ਕਰ ਰਿਹਾ ਹੈ। ਹਥਿਆਰਬੰਦ ਨਿਰਪੱਖਤਾ, ਜੋ ਹਮੇਸ਼ਾ ਖੁੱਲ੍ਹੇ ਟਕਰਾਅ ਵਿੱਚ ਜਾ ਸਕਦੀ ਹੈ।
II. ਸੰਭਾਵੀ ਵਿਰੋਧੀਆਂ ਦੀਆਂ ਹਥਿਆਰਬੰਦ ਫੌਜਾਂ
ਮੁੱਖ ਸਭ ਤੋਂ ਸ਼ਕਤੀਸ਼ਾਲੀ ਦੁਸ਼ਮਣ ਜਰਮਨੀ ਹੈ.
ਵਰਤਮਾਨ ਵਿੱਚ, ਜਰਮਨੀ ਨੇ 205 - 226 ਪੈਦਲ ਡਿਵੀਜ਼ਨਾਂ (8 ਮੋਟਰਾਈਜ਼ਡ ਸਮੇਤ) ਅਤੇ 15 - 17 ਟੈਂਕ ਡਿਵੀਜ਼ਨਾਂ, ਅਤੇ ਕੁੱਲ ਮਿਲਾ ਕੇ - 243 ਡਿਵੀਜ਼ਨਾਂ, 20,000 ਫੀਲਡਾਂ ਵਿੱਚ ਤਾਇਨਾਤ ਕੀਤਾ ਹੈ। ਸਾਰੀਆਂ ਕੈਲੀਬਰਾਂ ਦੀਆਂ ਤੋਪਾਂ, 10,000 ਟੈਂਕ ਅਤੇ 14,200 ਤੋਂ 15,000 ਹਵਾਈ ਜਹਾਜ਼, ਜਿਨ੍ਹਾਂ ਵਿੱਚੋਂ 4,500 - 5,000 ਬੰਬ, 3,500 - 4,000 ਲੜਾਕੂ, 400 - 600 ਖੋਜੀ ਜਹਾਜ਼, ਟਰਾਂਸਪੋਰਟ - 3,2300 ਹਵਾਈ ਜਹਾਜ਼ ਅਤੇ ਟਰਾਂਸਪੋਰਟ - 3,2300 ਹਵਾਈ ਜਹਾਜ਼ ਹਨ।
ਡਿਵੀਜ਼ਨਾਂ ਦੀ ਦਰਸਾਈ ਗਿਣਤੀ ਵਿੱਚੋਂ, 85 ਤੱਕ ਪੈਦਲ ਅਤੇ 9 ਟੈਂਕ ਡਿਵੀਜ਼ਨਾਂ ਪੂਰਬ ਅਤੇ ਦੱਖਣ-ਪੂਰਬ ਵਿੱਚ ਕੇਂਦਰਿਤ ਹਨ।
ਪੱਛਮੀ ਯੂਰਪ ਵਿੱਚ ਮੌਜੂਦਾ ਫੌਜੀ ਸਥਿਤੀ ਜਰਮਨਾਂ ਨੂੰ ਆਪਣੀਆਂ ਜ਼ਿਆਦਾਤਰ ਫੌਜਾਂ ਨੂੰ ਸਾਡੇ ਪੱਛਮੀ ਦੇਸ਼ਾਂ ਦੇ ਵਿਰੁੱਧ ਤਬਦੀਲ ਕਰਨ ਦੀ ਆਗਿਆ ਦਿੰਦੀ ਹੈ। ਬਾਰਡਰ
ਇੰਗਲੈਂਡ ਨਾਲ ਜੰਗ ਅਜੇ ਅਧੂਰੀ ਹੋਣ ਕਰਕੇ, ਇਹ ਸੰਭਾਵਤ ਤੌਰ 'ਤੇ ਮੰਨਿਆ ਜਾ ਸਕਦਾ ਹੈ ਕਿ ਜਰਮਨੀ ਦੁਆਰਾ ਕਬਜ਼ੇ ਵਾਲੇ ਦੇਸ਼ਾਂ ਅਤੇ ਖੇਤਰਾਂ ਵਿੱਚ 50 ਤੱਕ ਡਿਵੀਜ਼ਨਾਂ ਅਤੇ ਦੇਸ਼ ਦੀ ਡੂੰਘਾਈ ਵਿੱਚ 20 ਤੱਕ ਡਵੀਜ਼ਨਾਂ ਰਹਿ ਜਾਣਗੀਆਂ।
ਇਸ ਤਰ੍ਹਾਂ, ਉਪਰੋਕਤ 243 ਡਿਵੀਜ਼ਨਾਂ ਤੋਂ, 173 ਡਿਵੀਜ਼ਨਾਂ ਤੱਕ - ਜਿਨ੍ਹਾਂ ਵਿੱਚੋਂ 140 ਪੈਦਲ ਫੌਜ, 15-17 ਟੈਂਕ, 8 ਮੋਟਰ, 5 ਹਲਕੇ ਅਤੇ 3 ਹਵਾਈ ਅਤੇ 1200 ਹਵਾਈ ਜਹਾਜ਼ ਤੱਕ - ਸਾਡੀ ਸਰਹੱਦਾਂ ਦੇ ਵਿਰੁੱਧ ਨਿਰਦੇਸ਼ਿਤ ਹੋਣਗੇ।
ਫਿਨਲੈਂਡ ਸੋਵੀਅਤ ਯੂਨੀਅਨ ਦੇ ਖਿਲਾਫ 15-18 ਪੈਦਲ ਡਵੀਜ਼ਨਾਂ ਨੂੰ ਮੈਦਾਨ ਵਿੱਚ ਉਤਾਰ ਸਕੇਗਾ।
ਰੋਮਾਨੀਆ - ਵਰਤਮਾਨ ਵਿੱਚ 45 ਇੰਫੈਂਟਰੀ ਡਿਵੀਜ਼ਨਾਂ ਅਤੇ ਲਗਭਗ 1,100 ਏਅਰਕ੍ਰਾਫਟ ਹਨ, ਜਿਨ੍ਹਾਂ ਵਿੱਚੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਘੱਟੋ-ਘੱਟ 30 ਪੈਦਲ ਡਵੀਜ਼ਨਾਂ, 3 ਘੋੜ-ਸਵਾਰ ਡਵੀਜ਼ਨਾਂ ਅਤੇ ਲਗਭਗ 1,100 ਜਹਾਜ਼ ਸੋਵੀਅਤ ਯੂਨੀਅਨ ਦੇ ਵਿਰੁੱਧ ਵਰਤੇ ਜਾਣਗੇ। ਹੰਗਰੀ - ਯੂਐਸਐਸਆਰ ਦੇ ਵਿਰੁੱਧ 15 ਇਨਫੈਂਟਰੀ ਡਿਵੀਜ਼ਨਾਂ, 2 ਟੈਂਕ ਡਿਵੀਜ਼ਨਾਂ ਅਤੇ 2 ਘੋੜਸਵਾਰ ਬ੍ਰਿਗੇਡਾਂ ਤੱਕ ਮੈਦਾਨ ਵਿੱਚ ਉਤਰਨ ਦੇ ਯੋਗ ਹੋਣਗੇ।
ਕੁੱਲ ਮਿਲਾ ਕੇ, ਪੱਛਮ ਵਿੱਚ ਸੋਵੀਅਤ ਯੂਨੀਅਨ ਦੇ ਵਿਰੁੱਧ ਉਪਰੋਕਤ ਸੰਭਾਵਿਤ ਵਿਰੋਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੇਠ ਲਿਖੇ ਨੂੰ ਤੈਨਾਤ ਕੀਤਾ ਜਾ ਸਕਦਾ ਹੈ:
ਜਰਮਨੀ - 173 ਪੈਦਲ ਫੌਜ div.; 10,000 ਟੈਂਕ; 13,000 ਜਹਾਜ਼
ਫਿਨਲੈਂਡ - 15 ਪੈਦਲ ਫੌਜ div.; 0 ਟੈਂਕ; 400 ਜਹਾਜ਼
ਰੋਮਾਨੀਆ - 30 ਪੈਦਲ ਫੌਜ div.; 250 ਟੈਂਕ; 1100 ਜਹਾਜ਼
ਹੰਗਰੀ - 15 ਪੈਦਲ ਫੌਜ div.; 300 ਟੈਂਕ; 600 ਜਹਾਜ਼
ਕੁੱਲ - 233 ਪੈਦਲ ਸੈਨਾ। div.; 10550 ਟੈਂਕ; 15,100 ਜਹਾਜ਼।
ਨੋਟ: ਜਿਵੇਂ ਉੱਪਰ ਦੱਸਿਆ ਗਿਆ ਹੈ - ਇਟਲੀ ਅਤੇ ਤੁਰਕੀਏ ਨੂੰ ਸਿੱਧੇ ਵਿਰੋਧੀ ਨਹੀਂ ਮੰਨਿਆ ਜਾਂਦਾ ਹੈ ਅਤੇ ਸਾਰਣੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਹੈ।
ਪੂਰਬ ਵਿੱਚ, ਜਾਪਾਨ, ਜੋ ਇਸ ਸਮੇਂ ਚੀਨ ਨਾਲ ਯੁੱਧ ਕਰ ਰਿਹਾ ਹੈ, ਉਸਦੀ ਫੌਜ ਵਿੱਚ 49 ਪੈਦਲ ਫੌਜ ਹਨ। ਵੰਡਾਂ, ਲਗਭਗ 56,000 ਖੇਤਰ। ਤੋਪਾਂ, 1,570 ਟੈਂਕ ਅਤੇ ਟੈਂਕੇਟਸ ਅਤੇ 3,420 ਜ਼ਮੀਨੀ ਅਤੇ ਸਮੁੰਦਰੀ ਜਹਾਜ਼।
ਆਉਣ ਵਾਲੇ ਸਾਲਾਂ ਵਿੱਚ ਜੰਗ ਦੀ ਸਥਿਤੀ ਵਿੱਚ, ਜਾਪਾਨ ਆਪਣੀ ਫੌਜ ਨੂੰ 63 ਪੈਦਲ ਫੌਜ ਤੱਕ ਵਧਾ ਸਕੇਗਾ। ਵੰਡ.
ਯੂਐਸਐਸਆਰ ਦੇ ਵਿਰੁੱਧ ਕਾਰਵਾਈਆਂ ਲਈ, ਜਾਪਾਨੀ ਕਮਾਂਡ 50 ਪੈਦਲ ਫੌਜਾਂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਡਿਵੀਜ਼ਨਾਂ, ਜਿਨ੍ਹਾਂ ਵਿੱਚੋਂ 30 ਪੈਦਲ ਫੌਜ ਤੱਕ। ਡਿਵੀਜ਼ਨਾਂ, 1,200 ਟੈਂਕ ਅਤੇ ਟੈਂਕੈਟ, 850 ਭਾਰੀ ਤੋਪਾਂ ਅਤੇ 3,000 ਜਹਾਜ਼ (1,500 ਜ਼ਮੀਨੀ ਅਤੇ 1,500 ਸਮੁੰਦਰ) ਨੂੰ 25 - 30 ਦਿਨਾਂ ਦੇ ਅੰਦਰ ਯੂਐਸਐਸਆਰ ਦੀਆਂ ਸਰਹੱਦਾਂ 'ਤੇ ਕੇਂਦਰਿਤ ਕੀਤਾ ਜਾ ਸਕਦਾ ਹੈ।
ਮੰਚੂਕੂਓ ਫੌਜ ਨੂੰ ਸੈਕੰਡਰੀ ਮਹੱਤਵ ਦੇ ਤੌਰ 'ਤੇ ਧਿਆਨ ਵਿਚ ਨਹੀਂ ਰੱਖਿਆ ਗਿਆ ਹੈ।
ਇਸ ਲਈ, ਦੋ ਮੋਰਚਿਆਂ 'ਤੇ ਇੱਕ ਯੁੱਧ ਵਿੱਚ, ਯੂਐਸਐਸਆਰ ਨੂੰ ਆਪਣੀਆਂ ਸਰਹੱਦਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ - ਲਗਭਗ 280 - 290 ਪੈਦਲ ਡਵੀਜ਼ਨ, 11,750 ਟੈਂਕ, 30,000 ਮੱਧਮ ਅਤੇ ਭਾਰੀ ਕੈਲੀਬਰ ਫੀਲਡ ਗਨ, 18,000 ਹਵਾਈ ਜਹਾਜ਼।
III. ਵਿਰੋਧੀਆਂ ਦੀਆਂ ਸੰਭਾਵਿਤ ਸੰਚਾਲਨ ਯੋਜਨਾਵਾਂ
ਪੱਛਮ ਅਤੇ ਪੂਰਬੀ ਜਨਰਲ ਸਟਾਫ਼ ਕੇ.ਏ. ਵਿੱਚ ਸੰਭਾਵੀ ਵਿਰੋਧੀਆਂ ਦੀਆਂ ਸੰਚਾਲਨ ਯੋਜਨਾਵਾਂ ਬਾਰੇ ਦਸਤਾਵੇਜ਼ੀ ਡੇਟਾ। ਕੋਲ ਨਹੀਂ ਹੈ।
ਸੰਭਾਵਿਤ ਵਿਰੋਧੀਆਂ ਦੀਆਂ ਸਭ ਤੋਂ ਵੱਧ ਸੰਭਾਵਤ ਕਲਪਨਾਤਮਕ ਰਣਨੀਤਕ ਤੈਨਾਤੀਆਂ ਇਹ ਹੋ ਸਕਦੀਆਂ ਹਨ:
ਪੱਛਮ ਵਿੱਚ:
ਜਰਮਨੀ ਸੰਭਾਵਤ ਤੌਰ 'ਤੇ ਨਦੀ ਦੇ ਮੂੰਹ ਦੇ ਉੱਤਰ ਵੱਲ ਆਪਣੀਆਂ ਮੁੱਖ ਫੌਜਾਂ ਤਾਇਨਾਤ ਕਰੇਗਾ। ਸਾਨ ਨੂੰ ਪੂਰਬੀ ਪ੍ਰਸ਼ੀਆ ਤੋਂ ਲਿਥੁਆਨੀਅਨ SSR ਦੁਆਰਾ ਰੀਗਾ, ਕੋਵਨੋ ਅਤੇ ਅੱਗੇ ਡਵਿੰਸਕ - ਪੋਲੋਟਸਕ, ਜਾਂ ਕੋਵਨੋ - ਵਿਲਨੋ ਅਤੇ ਅੱਗੇ ਮਿੰਸਕ ਵੱਲ ਦਿਸ਼ਾਵਾਂ ਵਿੱਚ ਮੁੱਖ ਝਟਕਾ ਪ੍ਰਦਾਨ ਕਰਨ ਅਤੇ ਵਿਕਸਤ ਕਰਨ ਲਈ।
ਇਸਦੇ ਨਾਲ ਹੀ, ਬਾਰਨੋਵਿਚੀ, ਮਿੰਸਕ ਦੀ ਦਿਸ਼ਾ ਵਿੱਚ ਉਹਨਾਂ ਦੇ ਬਾਅਦ ਦੇ ਵਿਕਾਸ ਦੇ ਨਾਲ, ਲੋਮਜ਼ਾ ਅਤੇ ਬ੍ਰੇਸਟ ਤੋਂ ਸਹਾਇਕ ਕੇਂਦਰਿਤ ਹਮਲਿਆਂ ਦੀ ਉਮੀਦ ਕਰਨਾ ਜ਼ਰੂਰੀ ਹੈ.
ਰੀਗਾ 'ਤੇ ਓਪਰੇਸ਼ਨ ਦੇ ਵਿਕਾਸ ਨੂੰ ਜੋੜਿਆ ਜਾਵੇਗਾ: 1) ਲੋਅਰ ਨੇਮਨ 'ਤੇ ਕੰਮ ਕਰ ਰਹੀਆਂ ਸਾਡੀਆਂ ਫੌਜਾਂ ਦੇ ਪਿਛਲੇ ਪਾਸੇ ਅਤੇ ਪਿਛਲੇ ਹਿੱਸੇ 'ਤੇ ਕੰਮ ਕਰਨ ਦੇ ਉਦੇਸ਼ ਨਾਲ ਲੀਬਾਓ ਖੇਤਰ ਵਿਚ ਬਾਲਟਿਕ ਸਾਗਰ ਦੇ ਤੱਟ 'ਤੇ ਉਤਰਨ ਦੇ ਨਾਲ ਅਤੇ 2) ਦੇ ਕਬਜ਼ੇ ਨਾਲ। Moonsund ਦੀਪ ਸਮੂਹ ਅਤੇ ਲੈਨਿਨਗਰਾਡ 'ਤੇ ਹਮਲਾ ਕਰਨ ਦੇ ਉਦੇਸ਼ ਨਾਲ ਇਸਟੋਨੀਅਨ SSR ਦੇ ਖੇਤਰ 'ਤੇ ਉਤਰਨਾ।
ਇਹ ਵੀ ਕਾਫ਼ੀ ਸੰਭਾਵਨਾ ਹੈ ਕਿ ਪੂਰਬੀ ਪ੍ਰਸ਼ੀਆ ਤੋਂ ਜਰਮਨਾਂ ਦੇ ਮੁੱਖ ਹਮਲੇ ਦੇ ਨਾਲ-ਨਾਲ, ਉਹ ਸਾਡੇ ਲਵੋਵ ਸਮੂਹ ਦੇ ਪਿਛਲੇ ਹਿੱਸੇ ਤੱਕ ਪਹੁੰਚਣ ਅਤੇ ਕਬਜ਼ਾ ਕਰਨ ਦੇ ਉਦੇਸ਼ ਨਾਲ ਖੋਲਮ, ਗ੍ਰੁਬੇਸ਼ੋਵ, ਤੋਮਾਸ਼ੇਵ, ਡਬਨੋ 'ਤੇ ਯਾਰੋਸਲਾਵ, ਬ੍ਰੋਡੀ ਦੇ ਸਾਹਮਣੇ ਤੋਂ ਹਮਲਾ ਕਰਨਗੇ। ਪੱਛਮੀ ਯੂਕਰੇਨ.
ਜੇ ਫਿਨਲੈਂਡ ਜਰਮਨੀ ਦਾ ਪੱਖ ਲੈਂਦਾ ਹੈ, ਤਾਂ ਇਹ ਸੰਭਵ ਹੈ ਕਿ ਉੱਤਰ-ਪੱਛਮ ਤੋਂ ਲੈਨਿਨਗ੍ਰਾਡ 'ਤੇ ਹਮਲਾ ਕਰਨ ਲਈ ਜਰਮਨ ਡਿਵੀਜ਼ਨਾਂ ਦੁਆਰਾ ਉਸਦੀ ਫੌਜ ਨੂੰ ਸਮਰਥਨ ਦਿੱਤਾ ਜਾਵੇਗਾ.
ਦੱਖਣ ਵਿੱਚ, ਜਰਮਨ ਫੌਜਾਂ ਦੁਆਰਾ ਜਰਮਨ ਡਿਵੀਜ਼ਨਾਂ ਦੁਆਰਾ ਸਮਰਥਤ, ਰੋਮਾਨੀਆ ਦੀ ਫੌਜ ਦੁਆਰਾ ਜ਼ਮੇਰਿੰਕਾ ਦੀ ਆਮ ਦਿਸ਼ਾ ਵਿੱਚ ਉੱਤਰੀ ਰੋਮਾਨੀਆ ਦੇ ਖੇਤਰਾਂ ਤੋਂ ਹਮਲਾ ਕਰਨ ਲਈ ਜਰਮਨ ਫੌਜ ਦੇ ਨਾਲ ਇੱਕੋ ਸਮੇਂ ਤਬਦੀਲੀ ਦੀ ਉਮੀਦ ਕੀਤੀ ਜਾ ਸਕਦੀ ਹੈ।
ਜਰਮਨੀ ਲਈ ਦੱਸੇ ਗਏ ਕਲਪਨਾਤਮਕ ਦ੍ਰਿਸ਼ ਦੇ ਮੱਦੇਨਜ਼ਰ, ਇਸਦੀਆਂ ਫੌਜਾਂ ਦੀ ਨਿਮਨਲਿਖਤ ਤੈਨਾਤੀ ਅਤੇ ਸਮੂਹ ਦੀ ਉਮੀਦ ਕੀਤੀ ਜਾ ਸਕਦੀ ਹੈ:
- ਨਦੀ ਦੇ ਮੂੰਹ ਦੇ ਉੱਤਰ ਵੱਲ. ਸੈਨ ਜਰਮਨਜ਼ ਕੋਲ 123 ਤੱਕ ਪੈਦਲ ਫੌਜ ਅਤੇ 10 ਟੈਂਕ ਡਵੀਜ਼ਨਾਂ ਅਤੇ ਮੇਮਲ-ਸੇਡਲਸ ਮੋਰਚੇ 'ਤੇ ਉਨ੍ਹਾਂ ਦਾ ਜ਼ਿਆਦਾਤਰ ਹਵਾਬਾਜ਼ੀ ਹੋ ਸਕਦਾ ਹੈ;
- ਨਦੀ ਦੇ ਮੂੰਹ ਦੇ ਦੱਖਣ ਵੱਲ. ਸੈਨ - 50 ਪੈਦਲ ਅਤੇ 5 ਟੈਂਕ ਡਿਵੀਜ਼ਨਾਂ ਤੱਕ, ਉਨ੍ਹਾਂ ਦੇ ਮੁੱਖ ਸਮੂਹਾਂ ਦੇ ਨਾਲ ਖੋਲਮ, ਤੋਮਾਸ਼ੇਵ, ਲੁਬਲਿਨ ਦੇ ਖੇਤਰ ਵਿੱਚ.
ਇਹ ਸੰਭਵ ਹੈ ਕਿ ਜਰਮਨ, ਯੂਕਰੇਨ ਨੂੰ ਜ਼ਬਤ ਕਰਨ ਲਈ, ਕੀਵ ਦੀ ਆਮ ਦਿਸ਼ਾ ਵਿੱਚ ਮੁੱਖ ਝਟਕਾ ਦੇਣ ਲਈ, ਸੀਡਲਸ ਅਤੇ ਲੁਬਲਿਨ ਖੇਤਰਾਂ ਵਿੱਚ, ਦੱਖਣ ਵਿੱਚ ਆਪਣੀਆਂ ਮੁੱਖ ਫੌਜਾਂ ਨੂੰ ਕੇਂਦਰਿਤ ਕਰਨਗੇ।
ਇਹ ਹਮਲਾ ਸੰਭਵ ਤੌਰ 'ਤੇ ਪੂਰਬੀ ਪ੍ਰਸ਼ੀਆ ਤੋਂ ਉੱਤਰ ਵੱਲ ਇੱਕ ਸਹਾਇਕ ਹਮਲੇ ਦੇ ਨਾਲ ਹੋਵੇਗਾ, ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ।
ਕਾਰਵਾਈ ਦੇ ਇਸ ਵਿਕਲਪ ਦੇ ਨਾਲ, ਜਰਮਨੀ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਜਰਮਨੀ 110-120 ਪੈਦਲ ਡਵੀਜ਼ਨਾਂ, ਉਨ੍ਹਾਂ ਦੇ ਟੈਂਕਾਂ ਅਤੇ ਹਵਾਈ ਜਹਾਜ਼ਾਂ ਦਾ ਵੱਡਾ ਹਿੱਸਾ ਦੱਖਣ ਵਿੱਚ ਕਾਰਵਾਈਆਂ ਲਈ ਨਿਰਧਾਰਤ ਕਰਨਗੇ, 50-60 ਪੈਦਲ ਡਵੀਜ਼ਨਾਂ, ਕੁਝ ਟੈਂਕਾਂ ਅਤੇ ਜਹਾਜ਼ਾਂ ਨੂੰ ਉੱਤਰ ਵਿੱਚ ਕਾਰਵਾਈਆਂ ਲਈ ਛੱਡਣਗੇ।
ਮੁੱਖ, ਜਰਮਨੀ ਲਈ ਸਭ ਤੋਂ ਵੱਧ ਸਿਆਸੀ ਤੌਰ 'ਤੇ ਫਾਇਦੇਮੰਦ, ਅਤੇ, ਇਸਲਈ, ਸਭ ਤੋਂ ਵੱਧ ਸੰਭਾਵਿਤ ਇਸਦੀਆਂ ਕਾਰਵਾਈਆਂ ਦਾ ਪਹਿਲਾ ਵਿਕਲਪ ਹੈ, ਯਾਨੀ. ਦਰਿਆ ਦੇ ਮੂੰਹ ਦੇ ਉੱਤਰ ਵੱਲ ਜਰਮਨ ਫੌਜ ਦੇ ਮੁੱਖ ਬਲਾਂ ਦੀ ਤਾਇਨਾਤੀ ਦੇ ਨਾਲ. ਸੈਨ.
ਸਾਡੀਆਂ ਪੱਛਮੀ ਸਰਹੱਦਾਂ 'ਤੇ ਜਰਮਨ ਫ਼ੌਜਾਂ ਦੀ ਤਾਇਨਾਤੀ ਲਈ ਅੰਦਾਜ਼ਨ ਸਮਾਂ ਸੀਮਾ ਇਕਾਗਰਤਾ ਦੀ ਸ਼ੁਰੂਆਤ ਤੋਂ 10-15 ਦਿਨ ਹੈ।
ਰੋਮਾਨੀਆ ਦੇ ਨਾਲ ਸਾਡੀ ਸਰਹੱਦ 'ਤੇ 30 ਰੋਮਾਨੀਅਨ ਇਨਫੈਂਟਰੀ ਡਿਵੀਜ਼ਨਾਂ ਦੀ ਤਾਇਨਾਤੀ ਦਾ ਪੂਰਾ ਹੋਣਾ, ਅਤੇ ਉਨ੍ਹਾਂ ਦੇ ਮੁੱਖ ਸਮੂਹ - 18 ਪੈਦਲ ਫੌਜ ਤੱਕ. ਵੰਡ - ਬੋਟੋਗੋਸ਼ਚਾਨੀ, ਸੁਗਾਵਾ ਦੇ ਖੇਤਰ ਵਿੱਚ, ਤੁਸੀਂ 15 - 20 ਦਿਨਾਂ ਦੀ ਉਮੀਦ ਕਰ ਸਕਦੇ ਹੋ।
ਫਿਨਲੈਂਡ ਦੀ ਫੌਜ ਦੇ ਸਬੰਧ ਵਿੱਚ, ਹੇਠਾਂ ਦਿੱਤੀ ਤਾਇਨਾਤੀ ਦੀ ਉਮੀਦ ਕੀਤੀ ਜਾਂਦੀ ਹੈ:
1. ਫਿਨਲੈਂਡ ਦੀ ਖਾੜੀ ਤੋਂ ਸਾਵੋਨਲੀਨਾ ਤੱਕ 6 ਪੈਦਲ ਫੌਜ ਦੇ ਮੂਹਰਲੇ ਪਾਸੇ। 3-4 ਜਰਮਨ ਡਿਵੀਜ਼ਨਾਂ ਦੁਆਰਾ ਸਮਰਥਿਤ ਵੰਡ;
2. ਕੁਓਪੀਓ, ਇਓਏਮਸੂ ਦੀ ਦਿਸ਼ਾ ਨੂੰ ਕਵਰ ਕਰਨ ਲਈ - ਓਨਕਾਮੋ, ਇਲੋਮਾਂਟਿਕੀ, ਨੂਰਮੇਸ ਦੇ ਅਗਲੇ ਪਾਸੇ - 3 ਪੈਦਲ ਸੈਨਾ। ਵੰਡ;
3. ਕੁਖਟੋਨੀ, ਸੁਓਮੁਸਾਮੀਮੀ ਮੋਰਚੇ 'ਤੇ ਯੂਲੇਬੋਰ ਦਿਸ਼ਾ ਨੂੰ ਕਵਰ ਕਰਨ ਲਈ - 2 ਪੈਦਲ ਫੌਜ ਤੱਕ। ਵੰਡ;
4. Merkjärvi ਖੇਤਰ ਵਿੱਚ - 2 ਪੈਦਲ ਫੌਜ ਤੱਕ. ਵੰਡ;
5. ਪੇਟਸਾਮੋ ਖੇਤਰ ਵਿੱਚ - 2 ਪੈਦਲ ਫੌਜ ਤੱਕ। ਵੰਡ.
ਸੰਕੇਤ ਦਿੱਤੇ ਵਿਕਲਪ ਦੇ ਅਨੁਸਾਰ ਫਿਨਲੈਂਡ ਦੀ ਫੌਜ ਦੀ ਅੰਤਿਮ ਤਾਇਨਾਤੀ 20 ਵੇਂ - 25 ਵੇਂ ਦਿਨ ਦੀ ਉਮੀਦ ਕੀਤੀ ਜਾ ਸਕਦੀ ਹੈ.
Vyborg-Leningrad ਦਿਸ਼ਾ ਵਿੱਚ ਫਿਨਿਸ਼ ਫ਼ੌਜ ਦੇ ਮਹੱਤਵਪੂਰਨ ਬਲਾਂ ਦੀ ਇਕਾਗਰਤਾ ਦੀ ਸੰਭਾਵਨਾ, ਇੱਥੇ ਜਰਮਨ ਡਿਵੀਜ਼ਨਾਂ ਦੁਆਰਾ ਸਮਰਥਤ ਹੈ, ਇਸ ਦਿਸ਼ਾ ਵਿੱਚ ਸਰਗਰਮ ਦੁਸ਼ਮਣ ਕਾਰਵਾਈਆਂ ਦੀ ਸੰਭਾਵਨਾ ਨੂੰ ਪੂਰਵ-ਨਿਰਧਾਰਤ ਕਰਦੀ ਹੈ।
ਭਵਿੱਖ ਵਿੱਚ, ਇਸ ਥੀਏਟਰ ਵਿੱਚ, ਪੈਟਰੋਜ਼ਾਵੋਡਸਕ ਅਤੇ ਕੰਡਾਲਕਸ਼ ਦਿਸ਼ਾਵਾਂ ਵਿੱਚ ਸਹਾਇਕ ਦੁਸ਼ਮਣ ਦੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੁਸ਼ਮਣ ਜਲ ਸੈਨਾ ਦੇ ਫਲੀਟਾਂ ਦੀਆਂ ਸਭ ਤੋਂ ਸੰਭਾਵਿਤ ਕਾਰਵਾਈਆਂ ਇਹ ਹੋਣਗੀਆਂ:
ਜਰਮਨ ਫਲੀਟ
a) ਬਾਲਟਿਕ ਸਾਗਰ ਵਿੱਚ ਨਾਕਾਬੰਦੀ;
b) ਲੀਬਾਉ ਖੇਤਰ ਵਿੱਚ ਸੈਨਿਕਾਂ ਦੀ ਵਿਵਸਥਾ ਅਤੇ ਲੈਂਡਿੰਗ ਅਤੇ ਮੂਨਸੁੰਡ ਟਾਪੂ ਉੱਤੇ ਕਬਜ਼ਾ;
c) ਫਿਨਲੈਂਡ ਦੀ ਖਾੜੀ ਵਿੱਚ ਦਾਖਲ ਹੋਣ ਅਤੇ ਸਾਡੇ ਬੇੜੇ ਨੂੰ ਪੂਰਬ ਵੱਲ ਛੱਡਣ ਲਈ ਮਜਬੂਰ ਕਰਨ ਦੀ ਇੱਛਾ;
d) ਉੱਤਰੀ ਸਾਗਰ ਵਿੱਚ, ਜਰਮਨ ਮੁਰਮਾਂਸਕ ਅਤੇ ਅਰਖੰਗੇਲਸਕ ਵਿੱਚ ਸਾਡੀਆਂ ਬੰਦਰਗਾਹਾਂ ਨੂੰ ਨਾਕਾਬੰਦੀ ਕਰਨ ਲਈ ਕਰੂਜ਼ਿੰਗ ਓਪਰੇਸ਼ਨ ਅਤੇ ਪਣਡੁੱਬੀ ਕਾਰਵਾਈਆਂ ਦਾ ਵਿਕਾਸ ਕਰ ਸਕਦੇ ਹਨ।
ਇਤਾਲਵੀ ਫਲੀਟ ਦਾ ਮੁੱਖ ਕੰਮ ਕਾਲੇ ਸਾਗਰ ਵਿੱਚ ਹੋਵੇਗਾ।
ਪੂਰਬ ਵਿਚ
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਅਸੀਂ ਜਾਪਾਨ ਤੋਂ ਸਾਡੇ ਵਿਰੁੱਧ ਇਕਾਗਰਤਾ ਦੀ ਉਮੀਦ ਕਰ ਸਕਦੇ ਹਾਂ - 50 ਇਨਫੈਂਟਰੀ ਡਿਵੀਜ਼ਨਾਂ ਤੱਕ, 1200 ਟੈਂਕਾਂ ਤੱਕ ਅਤੇ 3000 ਸਵੈ-ਚਾਲਿਤ ਬੰਦੂਕਾਂ ਤੱਕ, ਅਤੇ ਇਹ ਟੈਂਕਾਂ ਅਤੇ ਜਹਾਜ਼ਾਂ ਅਤੇ 30 ਪੈਦਲ ਫੌਜਾਂ ਤੱਕ। ਡਿਵੀਜ਼ਨਾਂ ਨੂੰ 25 - 30 ਦਿਨਾਂ ਦੇ ਅੰਦਰ ਕੇਂਦਰਿਤ ਕੀਤਾ ਜਾ ਸਕਦਾ ਹੈ, ਜਿਸ ਤੋਂ ਅਸੀਂ ਜਾਪਾਨੀ ਫੌਜ ਦੁਆਰਾ ਇੱਕ ਆਮ ਹਮਲੇ ਵਿੱਚ ਤਬਦੀਲੀ ਦੀ ਉਮੀਦ ਕਰ ਸਕਦੇ ਹਾਂ।
ਮੇਰਾ ਮੰਨਣਾ ਹੈ ਕਿ ਜਾਪਾਨੀ ਕਮਾਂਡ ਸੰਭਾਵਤ ਤੌਰ 'ਤੇ ਸਾਡੇ ਪ੍ਰਾਈਮੋਰੀ ਖੇਤਰ ਨੂੰ ਆਪਣੇ ਜ਼ਮੀਨੀ ਅਤੇ ਜਲ ਸੈਨਾ ਦੀਆਂ ਕਾਰਵਾਈਆਂ ਦੇ ਤੁਰੰਤ ਟੀਚੇ ਵਜੋਂ ਨਿਰਧਾਰਤ ਕਰੇਗੀ। ਇਸਦੀ ਪੁਸ਼ਟੀ 4 ਜਾਪਾਨੀ ਫੌਜ ਦੇ ਵਿਭਾਗਾਂ, ਪ੍ਰਿਮੋਰੀ ਦੇ ਵਿਰੁੱਧ ਸੱਤ ਪੈਦਲ ਡਵੀਜ਼ਨਾਂ ਅਤੇ ਇਸ ਦਿਸ਼ਾ ਵਿੱਚ ਥੀਏਟਰ ਨੂੰ ਤਿਆਰ ਕਰਨ ਲਈ ਤੀਬਰ ਕੰਮ ਦੁਆਰਾ ਕੀਤੀ ਗਈ ਹੈ।
ਜਾਪਾਨ ਦੇ ਵਿਰੁੱਧ ਕਾਰਵਾਈਆਂ ਦੀ ਤਿਆਰੀ ਕਰਦੇ ਸਮੇਂ, ਸਾਡੇ ਪੂਰਬੀ ਤੱਟਾਂ ਅਤੇ ਜਾਪਾਨ ਦੀ ਮਜ਼ਬੂਤ ਜਲ ਸੈਨਾ ਦੀਆਂ ਬੰਦਰਗਾਹਾਂ ਦੇ ਵਿਰੁੱਧ ਕਾਰਵਾਈਆਂ ਨੂੰ ਧਿਆਨ ਵਿੱਚ ਰੱਖਣਾ ਵੀ ਜ਼ਰੂਰੀ ਹੈ।
IV. ਸਾਡੀ ਰਣਨੀਤਕ ਤੈਨਾਤੀ ਦੀਆਂ ਬੁਨਿਆਦੀ ਗੱਲਾਂ
ਇਸ ਸਮੇਂ ਵਿੱਚ, ਜੇ ਸੋਵੀਅਤ ਯੂਨੀਅਨ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਦੋ ਮੋਰਚਿਆਂ 'ਤੇ ਰਣਨੀਤਕ ਤੌਰ 'ਤੇ ਤਾਇਨਾਤ ਕਰਨਾ ਜ਼ਰੂਰੀ ਹੈ, ਤਾਂ ਪੱਛਮੀ ਥੀਏਟਰ ਨੂੰ ਮੁੱਖ ਥੀਏਟਰ ਵਜੋਂ ਵਿਚਾਰਨਾ ਜ਼ਰੂਰੀ ਹੈ, ਅਤੇ ਇੱਥੇ ਸਾਡੀਆਂ ਮੁੱਖ ਸ਼ਕਤੀਆਂ ਨੂੰ ਕੇਂਦਰਿਤ ਕਰਨਾ ਚਾਹੀਦਾ ਹੈ।
ਪੂਰਬ ਵਿੱਚ, ਮਹੱਤਵਪੂਰਨ ਜਾਪਾਨੀ ਫੌਜਾਂ ਦੇ ਸਾਡੇ ਵਿਰੁੱਧ ਪ੍ਰਗਟ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ, ਅਜਿਹੀਆਂ ਤਾਕਤਾਂ ਨੂੰ ਨਿਰਧਾਰਤ ਕਰਨਾ ਜ਼ਰੂਰੀ ਹੈ ਜੋ ਸਾਨੂੰ ਸਥਿਤੀ ਦੀ ਸਥਿਰਤਾ ਦੀ ਪੂਰੀ ਤਰ੍ਹਾਂ ਗਾਰੰਟੀ ਦੇਣ।
ਸਾਡੀਆਂ ਬਾਕੀ ਸਰਹੱਦਾਂ ਨੂੰ ਘੱਟੋ-ਘੱਟ ਬਲਾਂ ਨਾਲ ਢੱਕਿਆ ਜਾਣਾ ਚਾਹੀਦਾ ਹੈ, ਅਰਥਾਤ:
a) 88ਵੀਂ ਇਨਫੈਂਟਰੀ ਡਿਵੀਜ਼ਨ, ਸਪੇਅਰ ਪਾਰਟਸ ਅਤੇ ਬਾਰਡਰ ਗਾਰਡ ਉੱਤਰੀ ਤੱਟ ਦੀ ਰਾਖੀ ਕਰਦੇ ਰਹਿੰਦੇ ਹਨ;
b) ਓਡੇਸਾ ਤੋਂ ਕੇਰਚ ਤੱਕ ਕਾਲੇ ਸਾਗਰ ਦੇ ਕਿਨਾਰਿਆਂ ਦੀ ਰਾਖੀ, ਕਾਲੇ ਸਾਗਰ ਫਲੀਟ ਤੋਂ ਇਲਾਵਾ, 156 ਵੀਂ ਇਨਫੈਂਟਰੀ ਡਿਵੀਜ਼ਨ, ਸਪੇਅਰ ਪਾਰਟਸ, ਤੱਟਵਰਤੀ ਰੱਖਿਆ ਅਤੇ ਸਰਹੱਦੀ ਗਾਰਡ ਰਹਿੰਦੇ ਹਨ;
c) ਕੇਰਚ ਤੋਂ ਸੁਖੁਮੀ ਤੱਕ ਕਾਲੇ ਸਾਗਰ ਤੱਟ ਦੀ ਰਾਖੀ - 28ਵੀਂ ਮਾਊਂਟੇਨ ਰਾਈਫਲ ਡਿਵੀਜ਼ਨ ਅਤੇ ਬਾਰਡਰ ਗਾਰਡ;
d) ਟ੍ਰਾਂਸਕਾਕੇਸੀਆ ਨੂੰ 5 ਰਾਈਫਲ ਡਿਵੀਜ਼ਨਾਂ ਛੱਡ ਕੇ ਪ੍ਰਦਾਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ 4 ਪਹਾੜੀ, 2 ਘੋੜਸਵਾਰ ਡਵੀਜ਼ਨਾਂ ਅਤੇ 2 ਟੈਂਕ ਬ੍ਰਿਗੇਡਾਂ;
e) ਮੱਧ ਏਸ਼ੀਆ ਦੀਆਂ ਸਰਹੱਦਾਂ ਨੂੰ 2 ਪਹਾੜੀ ਰਾਈਫਲ ਡਵੀਜ਼ਨਾਂ, 4 ਘੋੜਸਵਾਰ ਡਵੀਜ਼ਨਾਂ ਅਤੇ ਸਰਹੱਦੀ ਗਾਰਡਾਂ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ।
ਕੁੱਲ ਮਿਲਾ ਕੇ, ਹੇਠਾਂ ਦਿੱਤੀਆਂ ਫੀਲਡ ਫੌਜਾਂ ਉੱਤਰੀ ਅਤੇ ਦੱਖਣੀ ਸਰਹੱਦਾਂ 'ਤੇ ਛੱਡੀਆਂ ਗਈਆਂ ਹਨ:
11 ਰਾਈਫਲ ਡਿਵੀਜ਼ਨਾਂ, ਉਨ੍ਹਾਂ ਵਿੱਚੋਂ 7 ਪਹਾੜੀ ਡਿਵੀਜ਼ਨਾਂ;
6 ਕੈਵਲਰੀ ਡਿਵੀਜ਼ਨ ਅਤੇ 2 ਟੈਂਕ ਬ੍ਰਿਗੇਡ।
ਪੂਰਬ ਵਿੱਚ ਕਾਰਵਾਈਆਂ ਲਈ, ਜਪਾਨ ਦੇ ਵਿਰੁੱਧ, ਇਹ ਨਿਯੁਕਤ ਕਰਨਾ ਜ਼ਰੂਰੀ ਹੈ:
28 ਤੀਰ. ਡਿਵੀਜ਼ਨਾਂ, ਜਿਨ੍ਹਾਂ ਵਿੱਚੋਂ 4 ਮੋਟਰਾਈਜ਼ਡ ਡਿਵੀਜ਼ਨ ਹਨ;
2 ਟੈਂਕ ਡਿਵੀਜ਼ਨ;
4 ਘੋੜਸਵਾਰ ਡਵੀਜ਼ਨ;
3 ਵੱਖਰੇ ਪੰਨੇ ਬ੍ਰਿਗੇਡ;
3 ਏਅਰਬੋਰਨ ਬ੍ਰਿਗੇਡ;
8 ਟੈਂਕ ਬ੍ਰਿਗੇਡ, ਅਤੇ ਕੁੱਲ 5741 ਟੈਂਕ ਅਤੇ ਟੈਂਕੈਟ;
ਕੁੱਲ 3,347 ਜਹਾਜ਼ਾਂ ਲਈ 44 ਹਵਾਬਾਜ਼ੀ ਰੈਜੀਮੈਂਟਾਂ, ਜਿਸ ਵਿੱਚ 2,655 ਹਵਾਈ ਜਹਾਜ਼ ਅਤੇ ਪੈਸੀਫਿਕ ਫਲੀਟ ਦੇ 692 ਜਹਾਜ਼ ਸ਼ਾਮਲ ਹਨ।
ਯੂਐਸਐਸਆਰ ਦੀਆਂ ਉੱਤਰੀ, ਦੱਖਣੀ ਅਤੇ ਪੂਰਬੀ ਸਰਹੱਦਾਂ 'ਤੇ ਕੁੱਲ ਖੱਬੇ ਪਾਸੇ:
39 ਤੀਰ, ਭਾਗ;
2 ਟੈਂਕ ਡਿਵੀਜ਼ਨ;
10 ਘੋੜਸਵਾਰ ਡਵੀਜ਼ਨ;
3 ਵਿਭਾਗ ਤੀਰ ਬ੍ਰਿਗੇਡ;
3 ਏਅਰਬੋਰਨ ਬ੍ਰਿਗੇਡ;
10 ਟੈਂਕ ਬ੍ਰਿਗੇਡ;
69 ਹਵਾਬਾਜ਼ੀ ਰੈਜੀਮੈਂਟਾਂ
ਪੱਛਮ ਵਿੱਚ ਕਾਰਵਾਈਆਂ ਕਰਨ ਲਈ ਨਿਮਨਲਿਖਤ ਨਿਯੁਕਤ ਕੀਤੇ ਗਏ ਹਨ:
143 ਤੀਰ ਵੰਡ; ਜਿਨ੍ਹਾਂ ਵਿੱਚੋਂ 6 ਰਾਸ਼ਟਰੀ ਹਨ - ਬਾਲਟਿਕ;
7 ਮੋਟਰਾਈਜ਼ਡ ਡਿਵੀਜ਼ਨ;
16 ਟੈਂਕ ਵੰਡ;
10 ਘੋੜਸਵਾਰ ਡਵੀਜ਼ਨ;
15 ਟੈਂਕ ਬ੍ਰਿਗੇਡ;
15 ਸਤੰਬਰ ਤੱਕ 6422 ਜਹਾਜ਼ਾਂ ਦੇ ਨਾਲ 159 ਹਵਾਬਾਜ਼ੀ ਰੈਜੀਮੈਂਟਾਂ।
V. ਪੱਛਮ ਵਿੱਚ ਸਾਡੀ ਰਣਨੀਤਕ ਤਾਇਨਾਤੀ ਦੀ ਬੁਨਿਆਦ
ਪੱਛਮ ਵਿੱਚ ਲਾਲ ਸੈਨਾ ਦੀਆਂ ਮੁੱਖ ਫੌਜਾਂ, ਸਥਿਤੀ ਦੇ ਅਧਾਰ ਤੇ, ਬ੍ਰੇਸਟ-ਲਿਟੋਵਸਕ ਦੇ ਦੱਖਣ ਵਿੱਚ ਤਾਇਨਾਤ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਜਰਮਨੀ ਨੂੰ ਬਾਲਕਨ ਦੇਸ਼ਾਂ ਤੋਂ ਲੁਬਲਿਨ ਅਤੇ ਕ੍ਰਾਕੋ ਦੀਆਂ ਦਿਸ਼ਾਵਾਂ ਵਿੱਚ ਇੱਕ ਸ਼ਕਤੀਸ਼ਾਲੀ ਝਟਕੇ ਨਾਲ ਕੱਟਿਆ ਜਾ ਸਕੇ ਅਤੇ ਅੱਗੇ ਬ੍ਰੇਸਲੌ ਤੱਕ ਜਾ ਸਕੇ। (ਬ੍ਰੈਟਿਸਲਾਵ) ਯੁੱਧ ਦੇ ਪਹਿਲੇ ਪੜਾਅ ਵਿੱਚ, ਇਸਨੂੰ ਇਸਦੇ ਸਭ ਤੋਂ ਮਹੱਤਵਪੂਰਨ ਆਰਥਿਕ ਅਧਾਰਾਂ ਤੋਂ ਵਾਂਝਾ ਕਰਨਾ ਅਤੇ ਯੁੱਧ ਵਿੱਚ ਉਹਨਾਂ ਦੀ ਭਾਗੀਦਾਰੀ ਦੇ ਸਬੰਧ ਵਿੱਚ ਬਾਲਕਨ ਦੇਸ਼ਾਂ ਨੂੰ ਨਿਰਣਾਇਕ ਤੌਰ 'ਤੇ ਪ੍ਰਭਾਵਿਤ ਕਰਨਾ; ਜਾਂ ਬ੍ਰੈਸਟ-ਲਿਟੋਵਸਕ ਦੇ ਉੱਤਰ ਵੱਲ, ਪੂਰਬੀ ਪ੍ਰਸ਼ੀਆ ਦੇ ਅੰਦਰ ਜਰਮਨ ਫੌਜ ਦੀਆਂ ਮੁੱਖ ਫੌਜਾਂ ਨੂੰ ਹਰਾਉਣ ਅਤੇ ਬਾਅਦ ਵਾਲੇ ਨੂੰ ਹਾਸਲ ਕਰਨ ਦੇ ਕੰਮ ਦੇ ਨਾਲ।
ਤੈਨਾਤੀ 'ਤੇ ਅੰਤਮ ਫੈਸਲਾ ਯੁੱਧ ਦੇ ਸ਼ੁਰੂ ਵਿੱਚ ਵਿਕਸਤ ਹੋਣ ਵਾਲੀ ਰਾਜਨੀਤਿਕ ਸਥਿਤੀ 'ਤੇ ਨਿਰਭਰ ਕਰੇਗਾ, ਪਰ ਸ਼ਾਂਤੀ ਦੇ ਸਮੇਂ ਦੀਆਂ ਸਥਿਤੀਆਂ ਵਿੱਚ ਮੈਂ ਦੋਵਾਂ ਵਿਕਲਪਾਂ ਨੂੰ ਵਿਕਸਤ ਕਰਨਾ ਜ਼ਰੂਰੀ ਸਮਝਦਾ ਹਾਂ।
ਪਹਿਲਾ ਵਿਕਲਪ ਬ੍ਰੇਸਟ-ਲਿਟੋਵਸਕ ਦੇ ਦੱਖਣ ਵਿੱਚ ਤਾਇਨਾਤੀ ਹੈ। ਇਸ ਤੈਨਾਤੀ ਦੇ ਬੁਨਿਆਦੀ ਤੱਤ ਹੋਣੇ ਚਾਹੀਦੇ ਹਨ:
1. ਸੈਨਿਕਾਂ ਦੀ ਇਕਾਗਰਤਾ ਦੀ ਮਿਆਦ ਦੇ ਦੌਰਾਨ ਸਰਗਰਮ ਰੱਖਿਆ ਨਾਲ ਸਾਡੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਕਵਰ ਕਰੋ।
2. ਪੱਛਮੀ ਫਰੰਟ ਦੀ ਖੱਬੇ-ਪੱਖੀ ਫੌਜ ਦੇ ਸਹਿਯੋਗ ਨਾਲ, ਦੱਖਣ-ਪੱਛਮੀ ਮੋਰਚੇ ਦੀਆਂ ਫੌਜਾਂ ਨੇ ਦੁਸ਼ਮਣ ਦੇ ਲੁਬਲਿਨ-ਸੈਂਡੋਮੀਅਰਜ਼ ਸਮੂਹ ਨੂੰ ਨਿਰਣਾਇਕ ਹਾਰ ਦਿੱਤੀ ਅਤੇ ਨਦੀ ਤੱਕ ਪਹੁੰਚ ਗਏ। ਵਿਸਟੁਲਾ. ਇਸ ਤੋਂ ਬਾਅਦ, ਕੀਲਸੇ, ਕ੍ਰਾਕੋ ਦੀ ਆਮ ਦਿਸ਼ਾ ਵਿੱਚ ਹੜਤਾਲ ਕਰੋ ਅਤੇ ਨਦੀ ਤੱਕ ਪਹੁੰਚੋ. ਤਿਲਿਤਸਾ ਅਤੇ ਨਦੀ ਦੇ ਉੱਪਰਲੇ ਹਿੱਸੇ। ਓਡਰ।
3. ਓਪਰੇਸ਼ਨ ਦੌਰਾਨ, ਉੱਤਰੀ ਬੁਕੋਵਿਨਾ ਅਤੇ ਬੇਸਾਰਾਬੀਆ ਦੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਢੱਕੋ.
4. ਉੱਤਰੀ-ਪੱਛਮੀ ਅਤੇ ਪੱਛਮੀ ਮੋਰਚਿਆਂ ਦੀਆਂ ਸਰਗਰਮ ਕਾਰਵਾਈਆਂ ਦੁਆਰਾ, ਬਰੈਸਟ-ਲਿਟੋਵਸਕ ਦੇ ਉੱਤਰ ਅਤੇ ਪੂਰਬੀ ਪ੍ਰਸ਼ੀਆ ਵਿੱਚ ਜ਼ਿਆਦਾਤਰ ਜਰਮਨ ਫੌਜਾਂ ਨੂੰ ਪਿੰਨ ਕਰੋ, ਜਦੋਂ ਕਿ ਮਿੰਸਕ ਅਤੇ ਪਸਕੋਵ ਦਿਸ਼ਾਵਾਂ ਨੂੰ ਮਜ਼ਬੂਤੀ ਨਾਲ ਢੱਕਿਆ ਹੋਇਆ ਹੈ।
ਕ੍ਰਾਕੋ ਅਤੇ ਬ੍ਰੈਟਿਸਲਾਵਾ ਦੀ ਦਿਸ਼ਾ ਵਿੱਚ ਸਾਡੀਆਂ ਫੌਜਾਂ ਦੀ ਹੜਤਾਲ, ਜਰਮਨੀ ਨੂੰ ਬਾਲਕਨ ਦੇਸ਼ਾਂ ਤੋਂ ਕੱਟਣਾ, ਅਸਧਾਰਨ ਰਾਜਨੀਤਿਕ ਮਹੱਤਵ ਪ੍ਰਾਪਤ ਕਰਦਾ ਹੈ।
ਇਸ ਤੋਂ ਇਲਾਵਾ, ਇਸ ਦਿਸ਼ਾ ਵਿਚ ਇਕ ਹੜਤਾਲ ਸਾਬਕਾ ਪੋਲੈਂਡ ਦੇ ਖੇਤਰ 'ਤੇ ਹੋਵੇਗੀ, ਜੋ ਅਜੇ ਵੀ ਰੱਖਿਆ ਦੇ ਮਾਮਲੇ ਵਿਚ ਮਾੜੀ ਤਰ੍ਹਾਂ ਤਿਆਰ ਹੈ.
ਇਸ ਮੁੱਖ ਵਿਕਲਪ ਦੇ ਅਨੁਸਾਰ ਯੂਐਸਐਸਆਰ ਦੇ ਹਥਿਆਰਬੰਦ ਬਲਾਂ ਦੀ ਤਾਇਨਾਤੀ ਕਰਦੇ ਸਮੇਂ, ਹੇਠਾਂ ਦਿੱਤੇ ਸਮੂਹਾਂ ਦੀ ਤਜਵੀਜ਼ ਕੀਤੀ ਜਾਂਦੀ ਹੈ।
ਸਿੱਧੇ ਪੱਛਮ ਵਿੱਚ, ਤਿੰਨ ਮੋਰਚਿਆਂ ਨੂੰ ਤਾਇਨਾਤ ਕਰੋ - ਉੱਤਰ-ਪੱਛਮੀ, ਪੱਛਮੀ ਅਤੇ ਦੱਖਣ-ਪੱਛਮੀ, ਸਰਹੱਦਾਂ ਦੇ ਨਾਲ:
- ਪੋਲੋਤਸਕ, ਓਸ਼ਮਯਾਨੀ, ਡ੍ਰਸਕੇਨੀਕੀ, ਅਲੇਨਸ਼ਟੀਨ ਦੀਆਂ ਲਾਈਨਾਂ ਦੇ ਨਾਲ ਉੱਤਰ-ਪੱਛਮੀ ਅਤੇ ਪੱਛਮੀ ਵਿਚਕਾਰ;
- ਪੱਛਮੀ ਅਤੇ ਦੱਖਣ-ਪੱਛਮੀ - ਨਦੀ ਦੇ ਵਿਚਕਾਰ. Pripyat, Pinsk, Vlodava, Ivangorod.
ਉੱਤਰ-ਪੱਛਮੀ ਫਰੰਟ - ਮੁੱਖ ਕੰਮ:
1. ਬਾਲਟਿਕ ਸਾਗਰ ਦੇ ਤੱਟ ਦੀ ਰੱਖਿਆ, ਬਾਲਟਿਕ ਫਲੀਟ ਦੇ ਨਾਲ ਮਿਲ ਕੇ, ਦੁਸ਼ਮਣ ਦੇ ਅੰਬੀਬੀਅਸ ਲੈਂਡਿੰਗ ਨੂੰ ਰੋਕੋ।
2. ਮਿੰਸਕ ਅਤੇ ਰੀਗਾ-ਪਸਕੋਵ ਦਿਸ਼ਾਵਾਂ ਨੂੰ ਮਜ਼ਬੂਤੀ ਨਾਲ ਢੱਕੋ ਅਤੇ ਕਿਸੇ ਵੀ ਸਥਿਤੀ ਵਿੱਚ ਜਰਮਨਾਂ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਦੀ ਇਜਾਜ਼ਤ ਨਾ ਦਿਓ।
3. 11ਵੀਂ ਫੌਜ ਦੇ ਮੋਰਚੇ ਨੂੰ ਘਟਾਉਣ ਅਤੇ ਹਮਲੇ ਲਈ ਵਧੇਰੇ ਫਾਇਦੇਮੰਦ ਸ਼ੁਰੂਆਤੀ ਸਥਿਤੀ 'ਤੇ ਕਬਜ਼ਾ ਕਰਨ ਲਈ, ਸੈਨਿਕਾਂ ਦੀ ਇਕਾਗਰਤਾ ਦੀ ਮਿਆਦ ਦੇ ਦੌਰਾਨ, ਪੱਛਮੀ ਮੋਰਚੇ ਦੀ ਤੀਜੀ ਫੌਜ ਦੇ ਸਹਿਯੋਗ ਨਾਲ, ਸੇਜਨੀ ਦੇ ਖੇਤਰ 'ਤੇ ਕਬਜ਼ਾ ਕਰਨਾ, ਸੁਵਾਲਕੀ ਅਤੇ ਸ਼ਿਟਕੇਮੇਨ, ਫਿਲੀਪੋਵੋ, ਰਾਚਕੀ ਦੇ ਸਾਹਮਣੇ ਪਹੁੰਚੋ।
4. ਸੈਨਿਕਾਂ ਨੂੰ ਕੇਂਦਰਿਤ ਕਰਨ ਤੋਂ ਬਾਅਦ, ਪੱਛਮੀ ਫਰੰਟ ਦੇ ਨਾਲ ਮਿਲ ਕੇ, ਪੂਰਬੀ ਪ੍ਰਸ਼ੀਆ ਵਿੱਚ ਜਰਮਨ ਫੌਜਾਂ ਨੂੰ ਪਿੰਨ ਕਰਕੇ, ਇੰਸਟਰਬਰਗ, ਐਲਨਸਟਾਈਨ ਦੀ ਆਮ ਦਿਸ਼ਾ ਵਿੱਚ ਹਮਲਾ ਕਰੋ।
ਸਾਹਮਣੇ 8 ਅਤੇ 11 ਫੌਜਾਂ ਹੋਣਗੀਆਂ।
8ਵੀਂ ਫੌਜ - ਪੋਲੈਂਗੇਨ, ਜੁਰਬਰਗ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
6 ਤੀਰ, ਭਾਗ;
1 ਟੈਂਕ ਬ੍ਰਿਗੇਡ।
11ਵੀਂ ਫੌਜ - ਸ਼ੁਰੂਆਤੀ ਤੈਨਾਤੀ ਫਰੰਟ ਯੁਰਬਰਗ, ਡ੍ਰਸਕੇਨੀਕੀ, ਜਿਸ ਵਿੱਚ ਸ਼ਾਮਲ ਹਨ:
9 ਤੀਰ, ਭਾਗ;
1 ਟੈਂਕ ਬ੍ਰਿਗੇਡ।
ਫਰੰਟ ਕਮਾਂਡ ਦੇ ਤੁਰੰਤ ਨਿਪਟਾਰੇ 'ਤੇ ਹੈ:
1 ਤੀਰ, ਲਿਬਾਊ ਖੇਤਰ ਵਿੱਚ ਤੱਟ ਦੀ ਰੱਖਿਆ 'ਤੇ ਵੰਡ;
1 ਤੀਰ, ਵੰਡ - ਮਿਤਾਵਾ ਖੇਤਰ ਵਿੱਚ;
ਮਕੈਨਾਈਜ਼ਡ ਕੋਰ (ਲੇਨਿਨਗਰਾਡ ਮਿਲਟਰੀ ਡਿਸਟ੍ਰਿਕਟ ਤੋਂ) - 8ਵੀਂ ਫੌਜ ਦੇ ਪਿੱਛੇ;
ਮਕੈਨਾਈਜ਼ਡ ਕੋਰ (ਪ੍ਰਿਬੋਵੋ) - 11ਵੀਂ ਫੌਜ ਦੇ ਪਿੱਛੇ।
ਕੁੱਲ ਮਿਲਾ ਕੇ, ਉੱਤਰ-ਪੱਛਮੀ ਮੋਰਚੇ ਵਿੱਚ ਇਹ ਹੋਣਗੇ:
17 ਤੀਰ ਵੰਡ;
4 ਟੈਂਕ ਵੰਡ;
2 ਮੋਟਰਾਈਜ਼ਡ ਰਾਈਫਲ ਡਿਵੀਜ਼ਨ;
2 ਟੈਂਕ ਬ੍ਰਿਗੇਡ;
20 ਹਵਾਬਾਜ਼ੀ ਰੈਜੀਮੈਂਟਾਂ।
ਉੱਤਰੀ-ਪੱਛਮੀ ਅਤੇ ਪੱਛਮੀ ਮੋਰਚਿਆਂ ਦੇ ਪਿੱਛੇ ਹਾਈ ਕਮਾਂਡ ਦੇ ਰਿਜ਼ਰਵ ਵਿੱਚ 3 ਤੀਰ ਰੱਖੋ। ਡਵਿੰਸਕ, ਪੋਲੋਟਸਕ, ਮਿੰਸਕ ਦੇ ਖੇਤਰ ਵਿੱਚ ਵੰਡ.
ਪੱਛਮੀ ਫਰੰਟ - ਮੁੱਖ ਕੰਮ - ਮਿੰਸਕ ਦਿਸ਼ਾ ਨੂੰ ਮਜ਼ਬੂਤੀ ਨਾਲ ਢੱਕਣਾ, ਫੌਜਾਂ ਨੂੰ ਕੇਂਦਰਿਤ ਕਰਨਾ, ਉੱਤਰ-ਪੱਛਮੀ ਮੋਰਚੇ ਦੇ ਨਾਲ ਇੱਕੋ ਸਮੇਂ ਦੀ ਹੜਤਾਲ ਦੇ ਨਾਲ, ਐਲਨਸਟਾਈਨ ਦੀ ਆਮ ਦਿਸ਼ਾ ਵਿੱਚ, ਪੂਰਬੀ ਪ੍ਰਸ਼ੀਆ ਵਿੱਚ ਕੇਂਦ੍ਰਿਤ ਜਰਮਨ ਫੌਜਾਂ ਨੂੰ ਪਿੰਨ ਕਰਨਾ। ਦੱਖਣ-ਪੱਛਮੀ ਮੋਰਚੇ ਦੀਆਂ ਫੌਜਾਂ ਨੂੰ ਅਪਮਾਨਜਨਕ ਰੂਪ ਵਿੱਚ ਤਬਦੀਲ ਕਰਨ ਦੇ ਨਾਲ, ਇਵਾਨਗੋਰੋਡ ਦੀ ਆਮ ਦਿਸ਼ਾ ਵਿੱਚ ਖੱਬੇ ਪਾਸੇ ਦੀ ਫੌਜ ਦਾ ਹਮਲਾ, ਦੁਸ਼ਮਣ ਦੇ ਲੁਬਲਿਨ ਸਮੂਹ ਨੂੰ ਹਰਾਉਣ ਵਿੱਚ ਦੱਖਣ-ਪੱਛਮੀ ਮੋਰਚੇ ਦੀ ਮਦਦ ਕਰਦਾ ਹੈ ਅਤੇ, ਰਾਡੋਮ 'ਤੇ ਕਾਰਵਾਈ ਨੂੰ ਅੱਗੇ ਵਿਕਸਤ ਕਰਦਾ ਹੈ, ਕਾਰਵਾਈਆਂ ਦਾ ਸਮਰਥਨ ਕਰਦਾ ਹੈ। ਉੱਤਰ ਤੋਂ ਦੱਖਣ-ਪੱਛਮੀ ਮੋਰਚੇ ਦਾ।
ਮੋਰਚੇ ਵਿੱਚ ਚਾਰ ਫੌਜਾਂ ਹਨ - 3, 10, 13 ਅਤੇ 4।
ਤੀਜੀ ਫੌਜ - ਗ੍ਰੋਡਨੋ, ਸ਼ੂਚਿਨ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
5 ਤੀਰ, ਭਾਗ;
1 ਟੈਂਕ ਬ੍ਰਿਗੇਡ;
10ਵੀਂ ਫੌਜ - ਸ਼ਚੁਚਿਨ, ਓਸਟ੍ਰੋਵ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
10 ਤੀਰ, ਭਾਗ;
1 ਵਿਭਾਗ ਟੈਂਕ ਵੰਡ;
3 ਘੋੜਸਵਾਰ ਡਵੀਜ਼ਨ;
1 ਟੈਂਕ ਬ੍ਰਿਗੇਡ।
13ਵੀਂ ਫੌਜ - ਓਸਟ੍ਰੋਵ, ਡਰੋਗਿਚਿਨ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
੫ਤੀਰ, ਭਾਗ।
4 ਵੀਂ ਫੌਜ - ਡਰੋਗਿਚਿਨ, ਬ੍ਰੈਸਟ-ਲਿਟੋਵਸਕ, ਪਿਸ਼ਾ ਦੇ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
12 ਤੀਰ, ਭਾਗ;
2 ਟੈਂਕ ਡਿਵੀਜ਼ਨ;
1 ਮੋਟਰਾਈਜ਼ਡ ਰਾਈਫਲ ਡਿਵੀਜ਼ਨ;
2 ਟੈਂਕ ਬ੍ਰਿਗੇਡ;
ਪਿੰਸਕ ਨਦੀ ਫਲੋਟੀਲਾ.
ਇਸ ਤੋਂ ਇਲਾਵਾ, ਫਰੰਟਲਾਈਨ ਕਮਾਂਡ ਦੇ ਤੁਰੰਤ ਨਿਪਟਾਰੇ 'ਤੇ 3 ਤੀਰ ਹਨ. Volkovysk, Slonim ਖੇਤਰ ਵਿੱਚ ਵੰਡ.
ਕੁੱਲ ਮਿਲਾ ਕੇ, ਪੱਛਮੀ ਫਰੰਟ ਕੋਲ ਇਹ ਹੋਵੇਗਾ:
35 ਤੀਰ ਵੰਡ;
3 ਟੈਂਕ ਵੰਡ;
1 ਮੋਟਰਾਈਜ਼ਡ ਰਾਈਫਲ। ਵੰਡ;
3 ਘੋੜਸਵਾਰ ਡਵੀਜ਼ਨ;
4 ਟੈਂਕ ਬ੍ਰਿਗੇਡ;
39 ਹਵਾਬਾਜ਼ੀ ਰੈਜੀਮੈਂਟਾਂ
ਇਸ ਤਰ੍ਹਾਂ, ਬਾਲਟਿਕ ਸਾਗਰ ਦੇ ਤੱਟ ਤੋਂ ਲੈ ਕੇ ਬ੍ਰੇਸਟ-ਲਿਟੋਵਸਕ (ਸਮੇਤ) ਤੱਕ, ਇਸ ਵਿਕਲਪ ਦੇ ਅਨੁਸਾਰ, ਹੇਠਾਂ ਤੈਨਾਤੀ ਲਈ ਤਿਆਰ ਕੀਤੇ ਗਏ ਹਨ:
55 ਤੀਰ, ਭਾਗ;
7 ਟੈਂਕ ਵੰਡ;
3 ਮੋਟਰਾਈਜ਼ਡ ਰਾਈਫਲ, ਡਿਵੀਜ਼ਨ;
3 ਘੋੜਸਵਾਰ ਡਵੀਜ਼ਨ;
6 ਟੈਂਕ ਬ੍ਰਿਗੇਡ;
1 ਏਅਰਬੋਰਨ ਬ੍ਰਿਗੇਡ;
59 ਹਵਾਬਾਜ਼ੀ ਰੈਜੀਮੈਂਟਾਂ
ਦੱਖਣ-ਪੱਛਮੀ ਮੋਰਚਾ - ਮੁੱਖ ਕੰਮ - ਬੇਸਾਰਾਬੀਆ ਅਤੇ ਉੱਤਰੀ ਬੁਕੋਵਿਨਾ ਦੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਢੱਕਣਾ, ਸੈਨਿਕਾਂ ਨੂੰ ਕੇਂਦਰਿਤ ਕਰਕੇ, ਪੱਛਮੀ ਮੋਰਚੇ ਦੀ 4 ਵੀਂ ਫੌਜ ਦੇ ਸਹਿਯੋਗ ਨਾਲ, ਦੁਸ਼ਮਣ ਦੇ ਲੁਬਲਿਨ-ਸੈਂਡੋਮੀਅਰਜ਼ ਸਮੂਹ ਨੂੰ ਫੈਸਲਾਕੁੰਨ ਹਾਰ ਦਿੰਦਾ ਹੈ ਅਤੇ ਨਦੀ ਤੱਕ ਪਹੁੰਚਦਾ ਹੈ। ਵਿਸਟੁਲਾ. ਇਸ ਤੋਂ ਬਾਅਦ, ਕੀਲਸੇ - ਪੈਟਰੋਕੋਵ ਅਤੇ ਕ੍ਰਾਕੋਵ ਦੀਆਂ ਦਿਸ਼ਾਵਾਂ ਵਿੱਚ ਹੜਤਾਲ ਕਰੋ, ਕੀਲਸੇ - ਪੇਟਰੋਕੋਵ ਖੇਤਰ ਨੂੰ ਫੜੋ ਅਤੇ ਨਦੀ ਤੱਕ ਪਹੁੰਚੋ। ਪਿਲਿਕਾ ਅਤੇ ਨਦੀ ਦੇ ਉੱਪਰਲੇ ਹਿੱਸੇ। ਓਡਰ।
ਮੋਰਚੇ ਵਿੱਚ 6 ਫੌਜਾਂ ਹਨ - 5, 19, 6, 12, 18 ਅਤੇ 9।
5ਵੀਂ ਫੌਜ - ਸ਼ਾਤਸਕ, ਵਲਾਦੀਮੀਰ-ਵੋਲਿਨਸਕੀ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
12 ਤੀਰ, ਭਾਗ;
1 ਟੈਂਕ ਡਿਵੀਜ਼ਨ;
1 ਟੈਂਕ ਬ੍ਰਿਗੇਡ।
19ਵੀਂ ਫੌਜ - ਵਲਾਦੀਮੀਰ-ਵੋਲਿਨਸਕੀ, ਲਿਊਬੀਚਾ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
੭ਤੀਰ, ਭਾਗ।
ਸੈਨਾ ਦੀ ਕਮਾਂਡ ਅਤੇ ਹੈੱਡਕੁਆਰਟਰ ਉੱਤਰੀ ਕਾਕੇਸਸ ਮਿਲਟਰੀ ਜ਼ਿਲ੍ਹੇ ਤੋਂ ਹਨ।
6ਵੀਂ ਫੌਜ - ਲਿਊਬੀਚ, ਸੇਨਯਾਵਾ, ਸੁਰੋਕੋਵ (ਪੂਰਬੀ ਯਾਰੋਸਲਾਵਸਕ) ਦੇ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
15 ਤੀਰ, ਭਾਗ;
2 ਘੋੜਸਵਾਰ ਡਵੀਜ਼ਨ;
1 ਟੈਂਕ ਬ੍ਰਿਗੇਡ।
12ਵੀਂ ਫੌਜ - ਸੁਰੋਕੋਵ, ਪ੍ਰਜ਼ੇਮੀਸਲ, ਮੁਕੱਦਮੇ ਦੇ ਮੋਰਚੇ 'ਤੇ ਤਾਇਨਾਤ. ਟਾਇਰਾਵਾ ਵੋਲੋਸਕਾ (ਬਿਰਗਾ ਤੋਂ 12 ਕਿਲੋਮੀਟਰ ਦੱਖਣ-ਪੂਰਬ), ਜਿਸ ਵਿੱਚ ਸ਼ਾਮਲ ਹਨ:
15 ਤੀਰ, ਭਾਗ;
2 ਟੈਂਕ ਡਿਵੀਜ਼ਨ;
1 ਮੋਟਰਾਈਜ਼ਡ ਰਾਈਫਲ, ਡਿਵੀਜ਼ਨ;
OdVO ਤੋਂ 2 ਮਸ਼ੀਨੀ ਕੋਰ;
1 ਟੈਂਕ ਬ੍ਰਿਗੇਡ।
18ਵੀਂ ਫੌਜ - ਟਾਇਰਾਵਾ-ਵੋਲੋਸਕਾ, ਲਿਪਕਾਨੀ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
12 ਤੀਰ, ਡਵੀਜ਼ਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 7 ਤਾਰਨੌ ਉੱਤੇ ਹਮਲੇ ਲਈ ਫ਼ੌਜ ਦੇ ਸੱਜੇ ਪਾਸੇ ਹੋਣੇ ਚਾਹੀਦੇ ਹਨ।
ਸੈਨਾ ਦੀ ਕਮਾਂਡ ਅਤੇ ਹੈੱਡਕੁਆਰਟਰ ਐਚ.ਵੀ.ਓ.
9ਵੀਂ ਫੌਜ - ਨਦੀ ਦੇ ਨਾਲ ਲਿਪਕਾਨਾ ਮੋਰਚੇ 'ਤੇ ਤਾਇਨਾਤ। ਪ੍ਰੂਟ, ਕਾਲੇ ਸਾਗਰ ਤੱਟ ਤੱਕ, ਜਿਸ ਵਿੱਚ ਸ਼ਾਮਲ ਹਨ:
8 ਤੀਰ, ਭਾਗ, ਉਹਨਾਂ ਵਿੱਚੋਂ ਇੱਕ (156) ਕ੍ਰੀਮੀਅਨ ਤੱਟ ਦੀ ਰੱਖਿਆ ਵਿੱਚ;
3 ਘੋੜਸਵਾਰ ਡਵੀਜ਼ਨਾਂ, ਜਿਨ੍ਹਾਂ ਵਿੱਚੋਂ ਦੋ ਉੱਤਰੀ ਕਾਕੇਸਸ ਮਿਲਟਰੀ ਡਿਸਟ੍ਰਿਕਟ ਤੋਂ;
1 ਟੈਂਕ ਬ੍ਰਿਗੇਡ।
ਘੋੜਸਵਾਰ ਮਸ਼ੀਨੀ ਫੌਜ - ਲਵੀਵ ਖੇਤਰ ਵਿੱਚ, ਜਿਸ ਵਿੱਚ ਸ਼ਾਮਲ ਹਨ:
4 ਟੈਂਕ ਵੰਡ;
2 ਮੋਟਰਾਈਜ਼ਡ ਰਾਈਫਲ ਡਿਵੀਜ਼ਨ; 4 ਅਤੇ 8 ਮੇਚਕੋਰ। ਕੋਵੋ;
2 ਘੋੜਸਵਾਰ ਡਵੀਜ਼ਨ (5 ਘੋੜਸਵਾਰ)।
ਇਸ ਤੋਂ ਇਲਾਵਾ, ਫਰੰਟ ਕਮਾਂਡ ਦੇ ਤੁਰੰਤ ਨਿਪਟਾਰੇ 'ਤੇ ਹੈ:
1 ਤੀਰ, ਡਬਨੋ-ਬ੍ਰੋਡੀ ਖੇਤਰ ਵਿੱਚ ਵੰਡ;
1 ਤੀਰ, ਵੰਡ - ਖੋਡੋਰੋਵ ਖੇਤਰ ਵਿੱਚ;
ਮਕੈਨਾਈਜ਼ਡ ਕੋਰ, ਜਿਸ ਵਿੱਚ 2 ਟੈਂਕ ਅਤੇ 1 ਮੋਟਰਾਈਜ਼ਡ ਰਾਈਫਲ ਡਿਵੀਜ਼ਨ ਸ਼ਾਮਲ ਹਨ - ਤਰਨੋਪੋਲ ਖੇਤਰ ਵਿੱਚ, ਮਾਸਕੋ ਮਿਲਟਰੀ ਡਿਸਟ੍ਰਿਕਟ ਤੋਂ ਪਹੁੰਚਣ 'ਤੇ।
ਕੁੱਲ ਮਿਲਾ ਕੇ, ਦੱਖਣ-ਪੱਛਮੀ ਫਰੰਟ ਕੋਲ ਇਹ ਹੋਵੇਗਾ:
70 ਪੀਪੀ ਵੰਡ;
9 ਟੈਂਕ ਡਿਵੀਜ਼ਨ;
4 ਮੋਟਰਾਈਜ਼ਡ ਰਾਈਫਲ ਡਿਵੀਜ਼ਨ;
7 ਘੋੜਸਵਾਰ ਡਵੀਜ਼ਨ;
5 ਟੈਂਕ ਬ੍ਰਿਗੇਡ;
81ਵੀਂ ਹਵਾਬਾਜ਼ੀ ਰੈਜੀਮੈਂਟ।
ਦੱਖਣ-ਪੱਛਮੀ ਫਰੰਟ ਦੇ ਪਿੱਛੇ ਹਾਈ ਕਮਾਂਡ ਦੇ ਰਿਜ਼ਰਵ ਵਿੱਚ ਹਨ:
5 ਤੀਰ, ਵੰਡ - ਸ਼ੇਪੇਟੋਵਕਾ, ਪ੍ਰੋਸਕੁਰੋਵ, ਬਰਡੀਚੇਵ ਦੇ ਖੇਤਰ ਵਿੱਚ।
ਇਸ ਤਰ੍ਹਾਂ, ਬ੍ਰੇਸਟ-ਲਿਟੋਵਸਕ ਦੇ ਦੱਖਣ ਵੱਲ ਕਾਲੇ ਸਾਗਰ ਤੱਟ ਤੱਕ ਇਸ ਤੈਨਾਤੀ ਵਿਕਲਪ ਨੂੰ ਨਿਰਧਾਰਤ ਕੀਤਾ ਗਿਆ ਹੈ:
75 ਤੀਰ, ਭਾਗ;
9 ਟੈਂਕ ਡਿਵੀਜ਼ਨ;
4 ਮੋਟਰਾਈਜ਼ਡ ਰਾਈਫਲ ਡਿਵੀਜ਼ਨ;
7 ਘੋੜਸਵਾਰ ਡਵੀਜ਼ਨ;
5 ਟੈਂਕ ਬ੍ਰਿਗੇਡ;
88 ਹਵਾਬਾਜ਼ੀ ਰੈਜੀਮੈਂਟਾਂ
ਉਪਰੋਕਤ ਭਾਗ ਧਿਆਨ ਦੇ ਸਕਦੇ ਹਨ:
ਲਾਮਬੰਦੀ ਦੀ ਸ਼ੁਰੂਆਤ ਤੋਂ 5 ਵੇਂ ਦਿਨ: 17 ਤੀਰ, ਵੰਡ;
ਦਿਨ 6 'ਤੇ - 22 ਤੀਰ, ਵੰਡ;
10 ਵੇਂ ਦਿਨ - 24 ਤੀਰ, ਵੰਡ;
15 ਵੇਂ ਦਿਨ - 29 ਤੀਰ, ਭਾਗ;
ਦਿਨ 20 - 46 ਤੀਰ, ਵੰਡ;
25 ਵੇਂ ਦਿਨ - 56 ਤੀਰ, ਵੰਡ;
30ਵੇਂ ਦਿਨ - 68 ਤੀਰ, ਵੰਡ;
ਦਿਨ 35 - 75 ਤੀਰ, ਵੰਡ.
ਸਿੱਟੇ ਵਜੋਂ, ਦੱਖਣ-ਪੱਛਮ ਵਿੱਚ ਰੇਲਮਾਰਗਾਂ ਦੀ ਮੌਜੂਦਾ ਸਮਰੱਥਾ ਦੇ ਨਾਲ, ਮੂਹਰਲੀਆਂ ਫੌਜਾਂ ਦੇ ਮੁੱਖ ਬਲਾਂ ਦੀ ਇਕਾਗਰਤਾ ਲਾਮਬੰਦੀ ਦੀ ਸ਼ੁਰੂਆਤ ਤੋਂ 30 ਵੇਂ ਦਿਨ ਹੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਹੀ ਇੱਕ ਆਮ ਹਮਲਾ ਕਰਨਾ ਸੰਭਵ ਹੋਵੇਗਾ। ਉੱਪਰ ਦਿੱਤੇ ਕੰਮਾਂ ਨੂੰ ਹੱਲ ਕਰੋ।
ਦੱਖਣ-ਪੱਛਮੀ ਮੋਰਚੇ ਦੀਆਂ ਫ਼ੌਜਾਂ ਦੀ ਇੰਨੀ ਦੇਰ ਨਾਲ ਤਾਇਨਾਤੀ ਇਸ ਤੈਨਾਤੀ ਵਿਕਲਪ ਦੀ ਇੱਕੋ ਇੱਕ, ਪਰ ਗੰਭੀਰ, ਕਮਜ਼ੋਰੀ ਹੈ।
ਦੂਜਾ ਵਿਕਲਪ ਬਰੇਸਟ-ਲਿਟੋਵਸਕ ਦੇ ਉੱਤਰ ਵਿੱਚ ਤਾਇਨਾਤੀ ਹੈ।
ਇਸ ਤੈਨਾਤੀ ਦੇ ਬੁਨਿਆਦੀ ਤੱਤ ਹੋਣੇ ਚਾਹੀਦੇ ਹਨ:
1. ਸੈਨਿਕਾਂ ਦੀ ਇਕਾਗਰਤਾ ਦੀ ਮਿਆਦ ਦੇ ਦੌਰਾਨ ਮਿੰਸਕ ਅਤੇ ਪਸਕੌਵ ਨੂੰ ਦਿਸ਼ਾਵਾਂ ਦਾ ਮਜ਼ਬੂਤ ਕਵਰ.
2. ਪੂਰਬੀ ਪ੍ਰਸ਼ੀਆ ਵਿੱਚ ਕੇਂਦਰਿਤ ਜਰਮਨ ਫੌਜ ਦੀਆਂ ਮੁੱਖ ਫੌਜਾਂ ਨੂੰ ਇੱਕ ਨਿਰਣਾਇਕ ਹਾਰ ਦੇਣਾ ਅਤੇ ਬਾਅਦ ਵਾਲੇ ਨੂੰ ਫੜਨਾ।
3. ਲਵੀਵ ਤੋਂ ਇੱਕ ਸਹਾਇਕ ਹੜਤਾਲ ਦੇ ਨਾਲ, ਨਾ ਸਿਰਫ ਪੱਛਮੀ ਯੂਕਰੇਨ, ਉੱਤਰੀ ਬੁਕੋਵਿਨਾ ਅਤੇ ਬੇਸਾਰਾਬੀਆ ਨੂੰ ਮਜ਼ਬੂਤੀ ਨਾਲ ਕਵਰ ਕਰੋ, ਸਗੋਂ ਲੁਬਲਿਨ, ਗਰੁਬੇਸ਼ੋਵ, ਟੋਮਾਸ਼ੇਵ ਦੇ ਖੇਤਰ ਵਿੱਚ ਦੁਸ਼ਮਣ ਸਮੂਹ ਨੂੰ ਵੀ ਹਰਾਓ।
ਪੂਰਬੀ ਪ੍ਰਸ਼ੀਆ ਵਿੱਚ ਜਰਮਨਾਂ ਦੀ ਹਾਰ ਅਤੇ ਬਾਅਦ ਵਿੱਚ ਕਬਜ਼ਾ ਕਰਨਾ ਜਰਮਨੀ ਲਈ ਬੇਮਿਸਾਲ ਆਰਥਿਕ ਅਤੇ ਸਭ ਤੋਂ ਵੱਧ, ਰਾਜਨੀਤਿਕ ਮਹੱਤਵ ਦੇ ਹਨ, ਜੋ ਲਾਜ਼ਮੀ ਤੌਰ 'ਤੇ ਜਰਮਨੀ ਦੇ ਵਿਰੁੱਧ ਸੰਘਰਸ਼ ਦੇ ਅਗਲੇ ਪੜਾਅ ਨੂੰ ਪ੍ਰਭਾਵਤ ਕਰਨਗੇ।
ਇਸ ਸਮੱਸਿਆ ਨੂੰ ਹੱਲ ਕਰਦੇ ਸਮੇਂ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ:
1. ਮਜ਼ਬੂਤ ਵਿਰੋਧ, ਮਹੱਤਵਪੂਰਨ ਤਾਕਤਾਂ ਦੀ ਸ਼ੁਰੂਆਤ ਦੇ ਨਾਲ, ਜੋ ਕਿ ਸਾਰੇ ਮਾਮਲਿਆਂ ਵਿੱਚ ਪੂਰਬੀ ਪ੍ਰਸ਼ੀਆ ਦੀ ਲੜਾਈ ਵਿੱਚ ਜਰਮਨੀ ਦੁਆਰਾ ਯਕੀਨੀ ਤੌਰ 'ਤੇ ਪ੍ਰਦਾਨ ਕੀਤਾ ਜਾਵੇਗਾ.
2. ਪੂਰਬੀ ਪ੍ਰਸ਼ੀਆ ਦੀਆਂ ਮੁਸ਼ਕਲ ਕੁਦਰਤੀ ਸਥਿਤੀਆਂ, ਜੋ ਅਪਮਾਨਜਨਕ ਕਾਰਵਾਈਆਂ ਦੇ ਸੰਚਾਲਨ ਨੂੰ ਬਹੁਤ ਗੁੰਝਲਦਾਰ ਬਣਾਉਂਦੀਆਂ ਹਨ।
3. ਰੱਖਿਆ ਅਤੇ ਖਾਸ ਤੌਰ 'ਤੇ ਇੰਜੀਨੀਅਰਿੰਗ ਅਤੇ ਸੜਕ ਸਬੰਧਾਂ ਲਈ ਇਸ ਥੀਏਟਰ ਦੀ ਬੇਮਿਸਾਲ ਤਿਆਰੀ।
ਸਿੱਟੇ ਵਜੋਂ, ਇਹ ਡਰ ਪੈਦਾ ਹੁੰਦਾ ਹੈ ਕਿ ਇਸ ਮੋਰਚੇ 'ਤੇ ਲੜਾਈ ਲੰਮੀ ਲੜਾਈਆਂ ਦਾ ਕਾਰਨ ਬਣ ਸਕਦੀ ਹੈ, ਸਾਡੀਆਂ ਮੁੱਖ ਫੌਜਾਂ ਨੂੰ ਬੰਨ੍ਹ ਸਕਦੀ ਹੈ ਅਤੇ ਜ਼ਰੂਰੀ ਅਤੇ ਤੇਜ਼ ਪ੍ਰਭਾਵ ਨਹੀਂ ਦੇਵੇਗੀ, ਜਿਸ ਦੇ ਨਤੀਜੇ ਵਜੋਂ ਇਹ ਲਾਜ਼ਮੀ ਹੋ ਜਾਵੇਗਾ ਅਤੇ ਬਾਲਕਨ ਦੇਸ਼ਾਂ ਦੇ ਪ੍ਰਵੇਸ਼ ਨੂੰ ਤੇਜ਼ ਕਰ ਦੇਵੇਗਾ। ਸਾਡੇ ਵਿਰੁੱਧ ਜੰਗ.
ਜੇਕਰ ਇਸ ਵਿਕਲਪ ਦੇ ਤਹਿਤ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਤਾਇਨਾਤੀ ਅਟੱਲ ਹੈ, ਤਾਂ ਉਹਨਾਂ ਦਾ ਨਿਮਨਲਿਖਤ ਸਮੂਹ ਪ੍ਰਸਤਾਵਿਤ ਹੈ।
ਉੱਤਰ-ਪੱਛਮੀ, ਪੱਛਮੀ ਅਤੇ ਦੱਖਣ-ਪੱਛਮੀ ਮੋਰਚਿਆਂ ਵਿਚਕਾਰ ਸਰਹੱਦਾਂ ਪਹਿਲੀ ਤਾਇਨਾਤੀ ਵਿਕਲਪ ਵਾਂਗ ਹੀ ਹੋਣਗੀਆਂ।
ਉੱਤਰੀ-ਪੱਛਮੀ ਮੋਰਚਾ - ਮੁੱਖ ਕੰਮ ਫੌਜਾਂ ਨੂੰ ਕੇਂਦਰਿਤ ਕਰਨਾ, ਅੰਤਮ ਟੀਚੇ ਨਾਲ ਦੁਸ਼ਮਣ 'ਤੇ ਹਮਲਾ ਕਰਨਾ, ਪੱਛਮੀ ਮੋਰਚੇ ਦੇ ਨਾਲ ਮਿਲ ਕੇ, ਪੂਰਬੀ ਪ੍ਰਸ਼ੀਆ ਵਿੱਚ ਉਸਦੇ ਸਮੂਹ ਨੂੰ ਹਰਾਉਣਾ ਅਤੇ ਬਾਅਦ ਵਾਲੇ ਹਿੱਸੇ 'ਤੇ ਕਬਜ਼ਾ ਕਰਨਾ ਹੈ।
ਸਾਹਮਣੇ 8 ਅਤੇ 11 ਫੌਜਾਂ ਹਨ।
8ਵੀਂ ਫੌਜ - ਪੋਲੈਂਗੇਨ, ਜੁਰਬਰਗ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
10 ਤੀਰ, ਡਵੀਜ਼ਨ, ਲਾਤਵੀਆਈ ਐਸਐਸਆਰ ਤੋਂ ਉਨ੍ਹਾਂ ਵਿੱਚੋਂ ਦੋ;
2 ਟੈਂਕ ਡਿਵੀਜ਼ਨ;
1 ਮੋਟਰਾਈਜ਼ਡ ਡਿਵੀਜ਼ਨ;
1 ਟੈਂਕ ਬ੍ਰਿਗੇਡ।
11ਵੀਂ ਫੌਜ - ਜੁਰਬਰਗ (ਦਾਅਵਾ) ਡਰਸਕੇਨੀਕੀ ਦੇ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
11 ਤੀਰ ਡਿਵੀਜ਼ਨਾਂ, ਉਹਨਾਂ ਵਿੱਚੋਂ ਦੋ ਲਿਥੁਆਨੀਅਨ SSR ਤੋਂ;
2 ਟੈਂਕ ਡਿਵੀਜ਼ਨ;
1 ਮੋਟਰਾਈਜ਼ਡ ਡਿਵੀਜ਼ਨ;
1 ਟੈਂਕ ਬ੍ਰਿਗੇਡ।
ਫਰੰਟ ਕਮਾਂਡ ਕੋਲ ਇਸ ਦੇ ਤੁਰੰਤ ਨਿਪਟਾਰੇ ਹਨ:
- ਲਾਤਵੀਅਨ SSR ਦੇ ਖੇਤਰ 'ਤੇ - ਇੱਕ ਤੀਰ. ਲੀਬਾਊ ਖੇਤਰ ਵਿੱਚ ਤੱਟ ਦੀ ਰਾਖੀ ਕਰਨ ਵਾਲੀ ਡਿਵੀਜ਼ਨ, ਦੋ ਤੀਰ। ਐਸਟੋਨੀਅਨ SSR ਦੇ ਭਾਗ - ਮਿਤਾਵਾ ਖੇਤਰ ਵਿੱਚ ਰਿਜ਼ਰਵ ਵਿੱਚ;
- ਸ਼ਾਵਲੀ, ਪੋਨੇਵੇਜ਼ ਦੇ ਖੇਤਰ ਵਿੱਚ - 6 ਤੀਰ. ਡਿਵੀਜ਼ਨਾਂ, 15 - 30 ਦਿਨਾਂ ਦੀ ਤਿਆਰੀ ਦੀ ਮਿਆਦ ਵਾਲੇ ਭਾਗਾਂ ਵਿੱਚੋਂ।
ਕੁੱਲ ਮਿਲਾ ਕੇ, ਉੱਤਰ-ਪੱਛਮੀ ਮੋਰਚੇ ਵਿੱਚ ਇਹ ਹੋਣਗੇ:
30 ਤੀਰ, ਭਾਗ, ਜਿਨ੍ਹਾਂ ਵਿੱਚੋਂ 6 ਰਾਸ਼ਟਰੀ ਹਨ;
2 ਮੋਟਰਾਈਜ਼ਡ ਡਿਵੀਜ਼ਨ;
4 ਟੈਂਕ ਵੰਡ;
2 ਵਿਭਾਗ ਟੈਂਕ ਬ੍ਰਿਗੇਡ;
20 ਹਵਾਬਾਜ਼ੀ ਰੈਜੀਮੈਂਟਾਂ, ਅਤੇ ਕੁੱਲ 1140 ਜਹਾਜ਼।
ਪੱਛਮੀ ਮੋਰਚਾ - ਮੁੱਖ ਕੰਮ ਨਦੀ ਦੇ ਉੱਤਰ ਵੱਲ ਮਾਰਨਾ ਹੈ. ਬੱਗ, ਐਲਨਸਟਾਈਨ ਦੀ ਆਮ ਦਿਸ਼ਾ ਵਿੱਚ, ਉੱਤਰ-ਪੱਛਮੀ ਮੋਰਚੇ ਦੀਆਂ ਫੌਜਾਂ ਦੇ ਨਾਲ, ਪੂਰਬੀ ਪ੍ਰਸ਼ੀਆ ਦੇ ਖੇਤਰ ਵਿੱਚ ਕੇਂਦ੍ਰਤ ਜਰਮਨ ਫੌਜਾਂ ਨੂੰ ਇੱਕ ਨਿਰਣਾਇਕ ਹਾਰ ਦਿੰਦਾ ਹੈ, ਬਾਅਦ ਵਾਲੇ ਨੂੰ ਫੜ ਲੈਂਦਾ ਹੈ ਅਤੇ ਨਦੀ ਦੇ ਹੇਠਲੇ ਹਿੱਸੇ ਤੱਕ ਪਹੁੰਚਦਾ ਹੈ। ਵਿਸਟੁਲਾ.
ਉਸੇ ਸਮੇਂ, ਖੱਬੇ ਪਾਸੇ ਦੀ ਫੌਜ ਦੇ ਹਮਲੇ ਨਾਲ, ਇਵਾਨਗੋਰੋਡ ਦੀ ਆਮ ਦਿਸ਼ਾ ਵਿੱਚ, ਦੱਖਣ-ਪੱਛਮੀ ਮੋਰਚੇ ਦੀਆਂ ਫੌਜਾਂ ਨਾਲ ਮਿਲ ਕੇ, ਇਵਾਨਗੋਰੋਡ-ਲੁਬਲਿਨ ਦੁਸ਼ਮਣ ਸਮੂਹ ਨੂੰ ਹਰਾਇਆ ਅਤੇ ਨਦੀ ਤੱਕ ਵੀ ਪਹੁੰਚ ਗਿਆ। ਵਿਸਟੁਲਾ.
ਮੋਰਚੇ ਵਿੱਚ ਚਾਰ ਫੌਜਾਂ ਹਨ - 3, 10, 13 (ਮਾਸਕੋ ਮਿਲਟਰੀ ਡਿਸਟ੍ਰਿਕਟ ਤੋਂ) ਅਤੇ 4।
ਤੀਜੀ ਫੌਜ - ਗ੍ਰੋਡਨੋ, ਸ਼ੂਚਿਨ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
੬ਤੀਰ ਵੰਡ;
1 ਟੈਂਕ ਬ੍ਰਿਗੇਡ।
10ਵੀਂ ਫੌਜ - ਸ਼ੁਚਿਨ, ਚਿਜ਼ੋਵ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
15 ਤੀਰ ਵੰਡ;
1 ਮੋਟਰਾਈਜ਼ਡ ਡਿਵੀਜ਼ਨ;
2 ਟੈਂਕ ਡਿਵੀਜ਼ਨ;
3 ਘੋੜਸਵਾਰ ਡਵੀਜ਼ਨ;
1 ਟੈਂਕ ਬ੍ਰਿਗੇਡ।
13ਵੀਂ ਫੌਜ - ਚਿਜ਼ੋਵ, ਵਿਸੋਕੋ-ਲਿਟੋਵਸਕ ਦੇ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
੬ਤੀਰ ਵੰਡ;
1 ਟੈਂਕ ਬ੍ਰਿਗੇਡ।
4 ਵੀਂ ਫੌਜ - ਵਿਸੋਕੋ-ਲਿਟੋਵਸਕ, ਬ੍ਰੇਸਟ-ਲਿਟੋਵਸਕ, ਪਿਸ਼ਾ, ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
10 ਤੀਰ ਵੰਡ;
2 ਟੈਂਕ ਬ੍ਰਿਗੇਡ;
ਪਿੰਸਕ ਨਦੀ ਫਲੋਟੀਲਾ.
ਇਸ ਤੋਂ ਇਲਾਵਾ, ਫਰੰਟ ਕਮਾਂਡ ਦੇ ਤੁਰੰਤ ਨਿਪਟਾਰੇ 'ਤੇ ਹੈ:
੪ਤੀਰ ਵੰਡ - ਸਲੋਨਿਮ, ਵੋਲਕੋਵਿਸਕ ਖੇਤਰ ਵਿੱਚ;
ਮਕੈਨਾਈਜ਼ਡ ਕੋਰ, ਜਿਸ ਵਿੱਚ 2 ਟੈਂਕ ਅਤੇ 1 ਮੋਟਰਾਈਜ਼ਡ ਰਾਈਫਲ ਡਿਵੀਜ਼ਨ (ਮਾਸਕੋ ਮਿਲਟਰੀ ਡਿਸਟ੍ਰਿਕਟ ਤੋਂ) ਸ਼ਾਮਲ ਹਨ - ਲਿਡਾ, ਬਾਰਨੋਵਿਚੀ ਖੇਤਰ ਵਿੱਚ;
1 ਵਿਭਾਗ ਟੈਂਕ ਡਿਵੀਜ਼ਨ - ਪ੍ਰੂਜ਼ਨੀ ਖੇਤਰ ਵਿੱਚ।
ਕੁੱਲ ਮਿਲਾ ਕੇ, ਪੱਛਮੀ ਫਰੰਟ ਕੋਲ ਇਹ ਹੋਵੇਗਾ:
41 ਤੀਰ ਵੰਡ;
2 ਮੋਟਰਾਈਜ਼ਡ ਡਿਵੀਜ਼ਨ;
5 ਟੈਂਕ ਡਿਵੀਜ਼ਨ;
3 ਘੋੜਸਵਾਰ ਡਵੀਜ਼ਨ;
4 ਟੈਂਕ ਬ੍ਰਿਗੇਡ;
70 ਹਵਾਬਾਜ਼ੀ ਰੈਜੀਮੈਂਟਾਂ
ਉੱਤਰੀ-ਪੱਛਮੀ ਅਤੇ ਪੱਛਮੀ ਮੋਰਚਿਆਂ ਦੇ ਪਿੱਛੇ ਹਾਈ ਕਮਾਂਡ ਦੇ ਰਾਖਵੇਂ ਹਿੱਸੇ ਵਿੱਚ ਹਨ:
14 ਤੀਰ ਡਿਵੀਜ਼ਨਾਂ, 4 ਕੋਰ ਕਮਾਂਡਾਂ ਅਤੇ 1 ਫੌਜ (ਆਰਡੀਨੈਂਸ ਮਿਲਟਰੀ ਡਿਸਟ੍ਰਿਕਟ ਤੋਂ) - ਡਵਿੰਸਕ, ਪੋਲਤਸਕ ਖੇਤਰ ਵਿੱਚ; ਮਿਨਸਕ।
ਹਾਈ ਕਮਾਂਡ ਦਾ ਰਾਖਵਾਂਕਰਨ ਕਿਸੇ ਹਮਲੇ ਦੇ ਵਿਕਾਸ ਲਈ, ਜਾਂ ਅੱਗੇ ਵਧ ਰਹੇ ਦੁਸ਼ਮਣ ਦੇ ਵਿਰੁੱਧ ਜਵਾਬੀ ਹਮਲਾ ਕਰਨ ਲਈ ਹੁੰਦਾ ਹੈ। ਲੈਨਿਨਗ੍ਰਾਡ-ਵਾਈਬੋਰਗ ਦਿਸ਼ਾ ਵਿੱਚ ਸੰਚਾਲਨ ਲਈ ਰਿਜ਼ਰਵ ਡਿਵੀਜ਼ਨਾਂ ਦੇ ਹਿੱਸੇ ਦੀ ਵਰਤੋਂ ਕਰਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ, ਬਾਲਟਿਕ ਸਾਗਰ ਦੇ ਤੱਟ ਤੋਂ ਨਦੀ ਦੇ ਮੁੱਖ ਪਾਣੀਆਂ ਤੱਕ. ਪ੍ਰਿਪਯਟ, ਸੰਭਾਵਿਤ 120 - 123 ਪੈਦਲ ਅਤੇ ਮੋਟਰਾਈਜ਼ਡ ਡਿਵੀਜ਼ਨਾਂ ਅਤੇ ਜਰਮਨਾਂ ਦੀਆਂ 10 ਟੈਂਕ ਡਿਵੀਜ਼ਨਾਂ ਦੇ ਵਿਰੁੱਧ, ਸਾਡੇ ਕੋਲ ਇਹ ਹੋਣਗੇ:
85 ਤੀਰ ਡਿਵੀਜ਼ਨਾਂ, ਜਿਨ੍ਹਾਂ ਵਿੱਚੋਂ 6 ਰਾਸ਼ਟਰੀ ਹਨ;
4 ਮੋਟਰਾਈਜ਼ਡ ਡਿਵੀਜ਼ਨ;
9 ਟੈਂਕ ਡਿਵੀਜ਼ਨ;
7 ਟੈਂਕ ਬ੍ਰਿਗੇਡ;
3 ਘੋੜਸਵਾਰ ਡਵੀਜ਼ਨ;
90 ਹਵਾਬਾਜ਼ੀ ਰੈਜੀਮੈਂਟਾਂ, ਅਤੇ ਕੁੱਲ ਮਿਲਾ ਕੇ ਲਗਭਗ 5,500 ਟੈਂਕ ਅਤੇ 5,500 ਹਵਾਈ ਜਹਾਜ਼।
ਇਸ ਤੋਂ ਇਲਾਵਾ, ਪਹਾੜੀ ਹਵਾਈ ਰੱਖਿਆ ਹਵਾਬਾਜ਼ੀ ਦੇ ਅਪਵਾਦ ਦੇ ਨਾਲ, ਲੈਨਿਨਗਰਾਡ ਖੇਤਰ ਅਤੇ ਦੱਖਣ ਵਿੱਚ ਤਾਇਨਾਤ ਉੱਤਰੀ ਫਰੰਟ ਹਵਾਬਾਜ਼ੀ, ਇੱਥੇ ਅੰਸ਼ਕ ਜਾਂ ਪੂਰੀ ਤਰ੍ਹਾਂ ਸ਼ਾਮਲ ਹੋ ਸਕਦੀ ਹੈ। ਲੈਨਿਨਗ੍ਰਾਦ.
ਉੱਪਰ ਦੱਸੇ ਗਏ ਭਾਗਾਂ ਨੂੰ ਹੇਠ ਲਿਖੇ ਸਮੇਂ ਵਿੱਚ ਕੇਂਦਰਿਤ ਕੀਤਾ ਜਾ ਸਕਦਾ ਹੈ:
ਲਾਮਬੰਦੀ ਦੀ ਸ਼ੁਰੂਆਤ ਤੋਂ 5 ਵੇਂ ਦਿਨ - 13 ਤੀਰ. ਵੰਡ;
ਦਿਨ 8 - 28 ਤੀਰ 'ਤੇ. ਵੰਡ; ਦਿਨ 10 - 30 ਤੀਰ 'ਤੇ. ਵੰਡ;
ਦਿਨ 15 - 44 ਤੀਰ 'ਤੇ. ਵੰਡ;
ਦਿਨ 20 - 66 ਤੀਰ 'ਤੇ. ਵੰਡ;
ਦਿਨ 25 - 79 ਤੀਰ 'ਤੇ. ਡਿਵੀਜ਼ਨਾਂ, ਬਾਕੀ ਡਿਵੀਜ਼ਨਾਂ ਦਿਨ 30 ਤੱਕ ਪਹੁੰਚਦੀਆਂ ਹਨ।
ਇਸ ਤਰ੍ਹਾਂ ਲਾਮਬੰਦੀ ਸ਼ੁਰੂ ਹੋਣ ਤੋਂ 20ਵੇਂ ਦਿਨ ਫ਼ੌਜਾਂ ਦੀ ਇਕਾਗਰਤਾ ਖ਼ਤਮ ਹੋ ਜਾਵੇਗੀ, ਮੋਰਚੇ ਦੀਆਂ ਰਿਜ਼ਰਵ ਡਿਵੀਜ਼ਨਾਂ ਅਤੇ ਹਾਈ ਕਮਾਂਡ ਆਪਰੇਸ਼ਨ ਦੇ ਪਹਿਲੇ ਦਿਨਾਂ ਵਿਚ ਹੀ ਧਿਆਨ ਕੇਂਦਰਿਤ ਕਰੇਗੀ।
ਫੌਜਾਂ ਦੀ ਇਕਾਗਰਤਾ ਦੇ 20 ਦਿਨਾਂ ਦੇ ਦੌਰਾਨ ਅਤੇ ਉਹ ਹਮਲਾ ਕਰਨ ਤੋਂ ਪਹਿਲਾਂ, ਫੌਜਾਂ ਨੂੰ ਸਰਗਰਮੀ ਨਾਲ ਬਚਾਅ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਕਿਲ੍ਹੇ ਵਾਲੇ ਖੇਤਰਾਂ 'ਤੇ ਭਰੋਸਾ ਕਰਦੇ ਹੋਏ, ਸਾਡੀਆਂ ਸਰਹੱਦਾਂ ਨੂੰ ਮਜ਼ਬੂਤੀ ਨਾਲ ਬੰਦ ਕਰਨ ਅਤੇ ਜਰਮਨਾਂ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਤੋਂ ਰੋਕਣ ਲਈ.
ਬਸ਼ਰਤੇ ਕਿ ਰੇਲਵੇ ਫੌਜੀ ਆਵਾਜਾਈ ਯੋਜਨਾ ਦੇ ਅਨੁਸਾਰ ਪੂਰੀ ਤਰ੍ਹਾਂ ਕੰਮ ਕਰੇ, ਇੱਕ ਆਮ ਹਮਲੇ ਵਿੱਚ ਤਬਦੀਲੀ ਦਾ ਦਿਨ ਗਤੀਸ਼ੀਲਤਾ ਦੀ ਸ਼ੁਰੂਆਤ ਤੋਂ 25 ਦਿਨ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਯਾਨੀ. ਫੌਜਾਂ ਦੀ ਇਕਾਗਰਤਾ ਦੀ ਸ਼ੁਰੂਆਤ ਤੋਂ 20 ਦਿਨ.
ਹਵਾਈ ਸੈਨਾ ਦੇ ਕੰਮ ਹੋਣਗੇ:
1. ਦੁਸ਼ਮਣ ਦੇ ਲੜਾਕੂ ਸੰਗਠਨਾਂ ਅਤੇ ਸਭ ਤੋਂ ਵੱਧ, ਉਸਦੇ ਵੱਡੇ ਸਮੂਹਾਂ ਦੇ ਵਿਰੁੱਧ ਜ਼ਮੀਨੀ ਫੌਜਾਂ ਨਾਲ ਸੰਯੁਕਤ ਕਾਰਵਾਈਆਂ।
2. ਏਅਰਫੀਲਡ ਅਤੇ ਹਵਾ ਵਿੱਚ ਦੁਸ਼ਮਣ ਦੇ ਜਹਾਜ਼ਾਂ ਨਾਲ ਲੜਨਾ।
3. ਨੇਵਲ ਏਵੀਏਸ਼ਨ ਅਤੇ ਨੇਵੀ ਦੇ ਨਾਲ, ਬਾਲਟਿਕ ਸਾਗਰ ਵਿੱਚ ਦੁਸ਼ਮਣ ਦੀ ਜਲ ਸੈਨਾ ਦੇ ਖਿਲਾਫ ਲੜਾਈ ਅਤੇ ਇਸਦੀ ਉਭੀਣਸ਼ੀਲ ਹਮਲਾ ਬਲਾਂ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ।
4. ਦੁਸ਼ਮਣ ਦੇ ਹਵਾਈ ਹਮਲਿਆਂ ਨੂੰ ਰੋਕੋ।
5. ਇਕਾਗਰਤਾ 'ਤੇ ਫੌਜੀ ਆਵਾਜਾਈ ਦੀ ਮਨਾਹੀ.
6. ਵੱਡੀਆਂ ਫੌਜੀ-ਉਦਯੋਗਿਕ ਸਹੂਲਤਾਂ ਵਿਰੁੱਧ ਹੜਤਾਲਾਂ।
ਦੱਖਣ-ਪੱਛਮੀ ਫਰੰਟ - ਮੁੱਖ ਕੰਮ ਪੱਛਮੀ ਯੂਕਰੇਨ ਅਤੇ ਬੇਸਾਰਾਬੀਆ ਨੂੰ ਕਾਰਪੈਥੀਅਨਾਂ ਅਤੇ ਰੋਮਾਨੀਆ ਦੀ ਸਰਹੱਦ ਦੇ ਨਾਲ ਸਰਗਰਮ ਰੱਖਿਆ ਦੇ ਨਾਲ ਕਵਰ ਕਰਨਾ ਹੈ, ਉਸੇ ਸਮੇਂ, ਬ੍ਰਿਜ ਦੇ ਸਾਹਮਣੇ ਤੋਂ ਇੱਕ ਹੜਤਾਲ ਦੇ ਨਾਲ - ਵੇਲੀਕੀ, ਰਾਵਾ-ਰੁਸਕਾ, ਸੇਨਯਾਵਾ, ਲੁਬਲਿਨ ਦੀ ਆਮ ਦਿਸ਼ਾ ਵਿੱਚ, ਪੱਛਮੀ ਮੋਰਚੇ ਦੀ ਖੱਬੇ-ਪੱਖੀ ਫੌਜ ਦੇ ਨਾਲ, ਇਵਾਨਗੋਰੋਡ-ਲੁਬਲਿਨ ਦੁਸ਼ਮਣ ਸਮੂਹ ਨੂੰ ਹਰਾਇਆ ਅਤੇ ਨਦੀ ਦੇ ਮੱਧ ਤੱਕ ਪਹੁੰਚੋ। ਵਿਸਟੁਲਾ.
ਮੋਰਚੇ ਵਿੱਚ ਪੰਜ ਫੌਜਾਂ ਹਨ - 5, 6, 12, 18 ਅਤੇ 9।
5ਵੀਂ ਫੌਜ - ਸ਼ਾਤਸਕ, ਵਲਾਦੀਮੀਰ-ਵੋਲਿਨਸਕੀ, ਸਟੋਯਾਨੋਵ ਦੇ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
੬ਤੀਰ ਵੰਡ;
1 ਵਿਭਾਗ ਟੈਂਕ ਵੰਡ;
1 ਟੈਂਕ ਬ੍ਰਿਗੇਡ।
6ਵੀਂ ਫੌਜ - ਮੋਸਟੀ 'ਤੇ ਤੈਨਾਤ - ਵੇਲਿਕੀਏ, ਰਾਵਾ-ਰੁਸਕਾ, ਸੇਨਯਾਵਾ, ਮੇਡੀਕਾ, ਜਿਸ ਵਿੱਚ ਸ਼ਾਮਲ ਹਨ:
10 ਤੀਰ ਵੰਡ;
2 ਘੁੜਸਵਾਰ, ਭਾਗ;
1 ਟੈਂਕ ਬ੍ਰਿਗੇਡ।
12ਵੀਂ ਫੌਜ - ਮੇਡੀਕਾ, ਪ੍ਰਜ਼ੇਮੀਸਲ, ਤੁਰਕਾ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
੬ਤੀਰ ਵੰਡ;
1 ਟੈਂਕ ਬ੍ਰਿਗੇਡ।
18ਵੀਂ ਫੌਜ - ਤੁਰਕਾ, ਲਿਪਕਾਨੀ ਦੇ ਮੋਰਚੇ 'ਤੇ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
੪ਤੀਰ ਵੰਡ.
HVO ਤੋਂ ਸੈਨਾ ਦਾ ਕਮਾਂਡ ਅਤੇ ਹੈੱਡਕੁਆਰਟਰ।
9ਵੀਂ ਫੌਜ - ਨਦੀ ਦੇ ਨਾਲ ਲਿਪਕਾਨਾ ਮੋਰਚੇ 'ਤੇ ਤਾਇਨਾਤ। ਕਾਲੇ ਸਾਗਰ ਤੱਟ ਤੱਕ ਪ੍ਰੂਟ, ਜਿਸ ਵਿੱਚ ਸ਼ਾਮਲ ਹਨ:
੫ਤੀਰ ਡਿਵੀਜ਼ਨ ਅਤੇ 1 ਡਿਵੀਜ਼ਨ (156) ਕ੍ਰੀਮੀਅਨ ਤੱਟ ਦੀ ਰੱਖਿਆ ਵਿੱਚ;
3 ਘੋੜਸਵਾਰ ਡਵੀਜ਼ਨ (ਉਨ੍ਹਾਂ ਵਿੱਚੋਂ 2 ਉੱਤਰੀ ਕਾਕੇਸਸ ਮਿਲਟਰੀ ਡਿਸਟ੍ਰਿਕਟ ਤੋਂ);
1 ਟੈਂਕ ਬ੍ਰਿਗੇਡ।
ਘੋੜਸਵਾਰ ਮਸ਼ੀਨੀ ਫੌਜ - ਜ਼ੋਲਕੀਵ, ਯਾਵੋਰੋਵ, ਲਵੀਵ ਦੇ ਖੇਤਰ ਵਿੱਚ. ਮਿਸ਼ਰਿਤ:
4 ਟੈਂਕ ਵੰਡ;
2 ਮੋਟਰਾਈਜ਼ਡ ਡਿਵੀਜ਼ਨ;
2 ਘੋੜਸਵਾਰ ਡਵੀਜ਼ਨਾਂ।
ਇਸ ਤੋਂ ਇਲਾਵਾ, ਫਰੰਟ ਕਮਾਂਡ ਦੇ ਤੁਰੰਤ ਨਿਪਟਾਰੇ 'ਤੇ ਹੈ:
੩ਤੀਰ ਵੰਡ - ਬ੍ਰੋਡੀ, ਰਿਵਨੇ, ਲੁਤਸਕ ਦੇ ਖੇਤਰ ਵਿੱਚ;
ਲੂਟਸਕ ਖੇਤਰ ਵਿੱਚ ਮਸ਼ੀਨੀ ਕੋਰ (ਓਡੀਵੀਓ ਤੋਂ),
ਕੁੱਲ ਮਿਲਾ ਕੇ, ਦੱਖਣ-ਪੱਛਮੀ ਫਰੰਟ ਕੋਲ ਇਹ ਹੋਵੇਗਾ:
40 ਤੀਰ ਵੰਡ;
3 ਮੋਟਰਾਈਜ਼ਡ ਡਿਵੀਜ਼ਨ,
7 ਟੈਂਕ ਵੰਡ;
7 ਘੋੜਸਵਾਰ ਡਵੀਜ਼ਨ;
4 ਟੈਂਕ ਬ੍ਰਿਗੇਡ;
58 ਹਵਾਬਾਜ਼ੀ ਰੈਜੀਮੈਂਟਾਂ, ਅਤੇ ਕੁੱਲ 3,480 ਜਹਾਜ਼।
Shepetovka, Proskurov, Berdichev ਦੇ ਖੇਤਰ ਵਿੱਚ ਦੱਖਣ-ਪੱਛਮੀ ਮੋਰਚੇ ਦੇ ਪਿੱਛੇ ਮੁੱਖ ਕਮਾਂਡ ਦੇ ਰਿਜ਼ਰਵ ਵਿੱਚ 4 ਤੀਰ ਰੱਖੋ। ਵੰਡ.
ਇਸ ਤਰ੍ਹਾਂ, ਬ੍ਰੈਸਟ-ਲਿਟੋਵਸਕ ਦੇ ਦੱਖਣ ਵਿੱਚ 50 ਜਰਮਨ, 30 ਰੋਮਾਨੀਅਨ ਅਤੇ 15 ਹੰਗਰੀ ਇਨਫੈਂਟਰੀ ਡਿਵੀਜ਼ਨਾਂ ਦੇ ਵਿਰੁੱਧ ਸਾਡੇ ਕੋਲ ਹੋਣਗੇ:
44 ਤੀਰ ਵੰਡ;
3 ਮੋਟਰਾਈਜ਼ਡ ਡਿਵੀਜ਼ਨ;
7 ਟੈਂਕ ਵੰਡ;
4 ਟੈਂਕ ਬ੍ਰਿਗੇਡ;
7 ਘੋੜਸਵਾਰ ਡਵੀਜ਼ਨ;
58 ਹਵਾਬਾਜ਼ੀ ਰੈਜੀਮੈਂਟਾਂ
ਦਰਸਾਏ ਭਾਗਾਂ ਨੂੰ ਹੇਠ ਲਿਖੀਆਂ ਮਿਆਦਾਂ ਵਿੱਚ ਕੇਂਦਰਿਤ ਕੀਤਾ ਜਾ ਸਕਦਾ ਹੈ:
ਲਾਮਬੰਦੀ ਦੀ ਸ਼ੁਰੂਆਤ ਤੋਂ 5 ਵੇਂ ਦਿਨ - 17 ਤੀਰ. ਵੰਡ;
ਦਿਨ 6 - 19 ਤੀਰ 'ਤੇ. ਵੰਡ;
ਦਿਨ 10 - 23 ਤੀਰ 'ਤੇ. ਵੰਡ;
ਦਿਨ 15 - 34 ਤੀਰ 'ਤੇ. ਵੰਡ;
ਦਿਨ 20 - 39 ਤੀਰ 'ਤੇ. ਵੰਡ.
ਦੱਖਣ-ਪੱਛਮੀ ਮੋਰਚੇ 'ਤੇ ਹਵਾਈ ਸੈਨਾ ਦੇ ਕੰਮ ਹੋਣਗੇ:
1. ਦੁਸ਼ਮਣ ਦੀ ਲੜਾਈ ਦੇ ਗਠਨ ਦੇ ਵਿਰੁੱਧ ਜ਼ਮੀਨੀ ਬਲਾਂ ਨਾਲ ਸਾਂਝੀ ਕਾਰਵਾਈਆਂ;
2. ਦੁਸ਼ਮਣ ਦੇ ਜਹਾਜ਼ਾਂ ਨਾਲ ਲੜਨਾ;
3. ਜਲ ਸੈਨਾ ਅਤੇ ਜਲ ਸੈਨਾ ਦੇ ਨਾਲ ਮਿਲ ਕੇ, ਕਾਲੇ ਸਾਗਰ ਵਿੱਚ ਦੁਸ਼ਮਣ ਦੀ ਜਲ ਸੈਨਾ ਦੇ ਵਿਰੁੱਧ ਲੜਾਈ ਅਤੇ ਇਸ ਦੀਆਂ ਉਭੀਣਸ਼ੀਲ ਹਮਲਾਵਰ ਬਲਾਂ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ;
4. ਦੁਸ਼ਮਣ ਦੇ ਹਵਾਈ ਹਮਲਿਆਂ ਨੂੰ ਰੋਕਣਾ;
5. ਹਾਈ ਕਮਾਂਡ ਦੇ ਕੰਮਾਂ ਲਈ ਸਾਡੇ ਪੱਛਮੀ ਫਰੰਟ ਹਵਾਬਾਜ਼ੀ ਲਈ ਸਹਾਇਤਾ;
6. ਇਕਾਗਰਤਾ 'ਤੇ ਫੌਜੀ ਆਵਾਜਾਈ ਦੀ ਮਨਾਹੀ;
7. ਦੁਸ਼ਮਣ ਫੌਜੀ-ਉਦਯੋਗਿਕ ਸਹੂਲਤਾਂ ਦੇ ਵਿਰੁੱਧ ਹੜਤਾਲਾਂ।
ਕੁੱਲ ਮਿਲਾ ਕੇ, ਪੱਛਮ ਵਿੱਚ, ਬਾਲਟਿਕ ਸਾਗਰ ਤੱਟ ਤੋਂ ਲੈ ਕੇ ਕਾਲੇ ਸਾਗਰ ਤੱਟ ਤੱਕ, ਹੇਠਾਂ ਦਿੱਤੇ ਗਏ ਹਨ:
129 ਤੀਰ ਵੰਡ;
7 ਮੋਟਰਾਈਜ਼ਡ ਰਾਈਫਲ ਡਿਵੀਜ਼ਨ;
16 ਟੈਂਕ ਵੰਡ;
10 ਘੋੜਸਵਾਰ ਡਵੀਜ਼ਨ;
11 ਟੈਂਕ ਬ੍ਰਿਗੇਡ;
148 ਹਵਾਬਾਜ਼ੀ ਰੈਜੀਮੈਂਟਾਂ
ਸਾਡੀਆਂ ਸਰਹੱਦਾਂ ਦੇ ਉੱਤਰ-ਪੱਛਮ ਵਿੱਚ ਤਾਇਨਾਤੀ।
ਪੱਛਮ ਵਿੱਚ ਤੈਨਾਤੀ ਦੇ ਫੈਸਲੇ ਦੇ ਬਾਵਜੂਦ, ਸਾਡੀਆਂ ਸਰਹੱਦਾਂ ਦੇ ਉੱਤਰ-ਪੱਛਮ ਵਿੱਚ ਰਣਨੀਤਕ ਤੈਨਾਤੀ ਮੁੱਖ ਤੌਰ 'ਤੇ ਲੈਨਿਨਗ੍ਰਾਡ ਦੀ ਰੱਖਿਆ ਦੇ ਅਧੀਨ ਹੋਣੀ ਚਾਹੀਦੀ ਹੈ, ਮੁਰਮੰਸਕ ਰੇਲਵੇ ਨੂੰ ਕਵਰ ਕਰਨਾ ਅਤੇ ਫਿਨਲੈਂਡ ਦੀ ਖਾੜੀ ਵਿੱਚ ਸਾਡਾ ਪੂਰਾ ਦਬਦਬਾ ਕਾਇਮ ਰੱਖਣਾ ਚਾਹੀਦਾ ਹੈ। ਲੈਨਿਨਗ੍ਰਾਡ ਦਾ ਭਰੋਸੇਮੰਦ ਕਵਰ ਉੱਤਰ ਵਿੱਚ ਮੁੱਖ ਕੰਮ ਹੈ. ਲੈਨਿਨਗ੍ਰਾਡ ਨੂੰ ਹਰ ਹਾਲਤ ਵਿੱਚ ਸਾਡੇ ਲਈ ਮਜ਼ਬੂਤੀ ਨਾਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।
ਇਕੱਲੇ ਫਿਨਲੈਂਡ ਦੇ ਯੁੱਧ ਵਿਚ ਦਾਖਲ ਹੋਣ ਦੀ ਸੰਭਾਵਨਾ ਨਹੀਂ ਹੈ;
ਪਹਿਲਾਂ ਦੱਸੇ ਗਏ ਬਲਾਂ ਦੇ ਸੰਤੁਲਨ ਨੂੰ ਧਿਆਨ ਵਿੱਚ ਰੱਖਦੇ ਹੋਏ, ਉੱਤਰ-ਪੱਛਮ ਵਿੱਚ ਸਾਡੀਆਂ ਕਾਰਵਾਈਆਂ ਨੂੰ ਮੁੱਖ ਤੌਰ 'ਤੇ ਸਾਡੀਆਂ ਸਰਹੱਦਾਂ ਦੀ ਸਰਗਰਮ ਰੱਖਿਆ ਲਈ ਘਟਾਇਆ ਜਾਣਾ ਚਾਹੀਦਾ ਹੈ।
ਉੱਤਰ-ਪੱਛਮ ਵਿੱਚ ਕਾਰਵਾਈਆਂ ਲਈ, ਇਸਟੋਨੀਅਨ SSR ਵਿੱਚ ਤਿੰਨ ਫੌਜਾਂ ਅਤੇ ਇੱਕ ਵੱਖਰੀ ਰਾਈਫਲ ਕੋਰ ਵਾਲੇ ਉੱਤਰੀ ਮੋਰਚੇ ਦਾ ਇਰਾਦਾ ਹੈ।
14 ਫੌਜ - ਮੁੱਖ ਕਾਰਜਾਂ ਦੇ ਨਾਲ - ਉੱਤਰੀ ਤੱਟ ਦੀ ਰੱਖਿਆ ਅਤੇ ਉੱਤਰੀ ਕਰੇਲੀਆ ਤੋਂ ਉਖਤਾ ਵਿੱਚ ਸਾਡੀਆਂ ਸਰਹੱਦਾਂ।
ਫੌਜ ਦੀ ਬਣਤਰ 4 ਡਿਵੀਜ਼ਨਾਂ ਹੈ।
7 ਫੌਜ (ਹੁਣ ਬਣਾਈ ਜਾ ਰਹੀ ਹੈ) - ਉਖਟਿਨਸਕੀ, ਰੇਬੋਲਸਕੀ ਅਤੇ ਪੈਟਰੋਜ਼ਾਵੋਡਸਕ ਦਿਸ਼ਾਵਾਂ ਦੀ ਰੱਖਿਆ ਦੇ ਮੁੱਖ ਕਾਰਜਾਂ ਦੇ ਨਾਲ.
ਫੌਜ ਦੀ ਰਚਨਾ: 3 ਤੀਰ. ਵੰਡ.
23 ਫੌਜ - ਵਾਈਬੋਰਗ-ਲੇਨਿਨਗ੍ਰਾਡ ਦਿਸ਼ਾ ਦੀ ਰੱਖਿਆ ਦੇ ਕੰਮ ਦੇ ਨਾਲ.
ਫੌਜ ਦੀ ਰਚਨਾ:
੪ਤੀਰ ਵੰਡ;
2 ਟੈਂਕ ਬ੍ਰਿਗੇਡ।
65 ਵਿਭਾਗ ਨਿਸ਼ਾਨੇਬਾਜ਼ ਕੋਰ, ਐਸਟੋਨੀਅਨ ਐਸਐਸਆਰ ਦੇ ਤੱਟ ਅਤੇ ਏਜ਼ਲ ਅਤੇ ਡਾਗੋ ਦੇ ਟਾਪੂਆਂ ਦੀ ਰੱਖਿਆ ਕਰਨ ਦੇ ਕੰਮ ਦੇ ਨਾਲ, ਜਿਸ ਵਿੱਚ ਸ਼ਾਮਲ ਹਨ:
੧ਤੀਰ ਵੰਡ;
1 ਵਿਭਾਗ ਨਿਸ਼ਾਨੇਬਾਜ਼ ਬ੍ਰਿਗੇਡ;
1 ਟੈਂਕ ਬ੍ਰਿਗੇਡ।
ਇਸ ਤੋਂ ਇਲਾਵਾ, ਫਰੰਟ ਕਮਾਂਡ ਦੇ ਤੁਰੰਤ ਨਿਪਟਾਰੇ 'ਤੇ ਹੈ:
੧ਤੀਰ ਲੈਨਿਨਗਰਾਡ ਖੇਤਰ ਵਿੱਚ ਵੰਡ;
੧ਤੀਰ ਹੈਨਕੋ ਪ੍ਰਾਇਦੀਪ ਲਈ ਬ੍ਰਿਗੇਡ।
ਕੁੱਲ ਮਿਲਾ ਕੇ, ਉੱਤਰੀ ਮੋਰਚੇ ਦੇ ਹਿੱਸੇ ਵਜੋਂ ਕਾਰਵਾਈਆਂ ਲਈ ਹੇਠਾਂ ਦਿੱਤੇ ਗਏ ਹਨ:
13 ਤੀਰ ਵੰਡ;
2 ਵਿਭਾਗ ਤੀਰ ਬ੍ਰਿਗੇਡ;
3 ਟੈਂਕ ਬ੍ਰਿਗੇਡ;
20 ਹਵਾਬਾਜ਼ੀ ਰੈਜੀਮੈਂਟਾਂ, ਅਤੇ ਕੁੱਲ 970 ਟੈਂਕ ਅਤੇ 1050 ਹਵਾਈ ਜਹਾਜ਼।
ਉੱਤਰੀ ਮੋਰਚੇ ਦੇ ਸੰਕੇਤ ਬਲਾਂ ਨੂੰ ਲਾਮਬੰਦੀ ਦੇ 6ਵੇਂ - 8ਵੇਂ ਦਿਨ ਤਾਇਨਾਤ ਕੀਤਾ ਜਾ ਸਕਦਾ ਹੈ।
ਫਰੰਟ ਏਅਰ ਫੋਰਸ ਦੇ ਕੰਮ ਹੋਣਗੇ:
1. ਦੁਸ਼ਮਣ ਜ਼ਮੀਨੀ ਤਾਕਤਾਂ ਅਤੇ ਸਭ ਤੋਂ ਵੱਧ, ਇਸਦੇ ਵੱਡੇ ਸਮੂਹਾਂ ਵਿਰੁੱਧ ਕਾਰਵਾਈਆਂ ਵਿੱਚ ਜ਼ਮੀਨੀ ਬਲਾਂ ਦੀ ਸਹਾਇਤਾ ਕਰਨਾ;
2. ਦੁਸ਼ਮਣ ਦੇ ਜਹਾਜ਼ਾਂ ਦੀ ਤਬਾਹੀ;
3. ਨੇਵਲ ਏਵੀਏਸ਼ਨ ਦੇ ਨਾਲ, ਫਿਨਲੈਂਡ ਅਤੇ ਜਰਮਨੀ ਦੀ ਜਲ ਸੈਨਾ 'ਤੇ ਇੱਕ ਹੜਤਾਲ.
ਜਲ ਸੈਨਾ ਦੇ ਕੰਮ (ਦੋਵੇਂ ਵਿਕਲਪਾਂ ਵਿੱਚ)
1. ਉੱਤਰੀ ਫਲੀਟ:
a) ਮੁਰਮੰਸਕ ਨੂੰ ਮਜ਼ਬੂਤੀ ਨਾਲ ਫੜੋ, 14ਵੀਂ ਫੌਜ ਦੇ ਨਾਲ, ਕੋਲਾ ਪ੍ਰਾਇਦੀਪ ਦੇ ਤੱਟ ਅਤੇ ਰਾਇਬਾਚੀ ਅਤੇ ਸ੍ਰੇਡਨੀ ਪ੍ਰਾਇਦੀਪ ਦੇ ਨਾਲ ਮਿਲ ਕੇ ਰੱਖਿਆ ਕਰੋ;
b) ਫਿਨਲੈਂਡ ਦੇ ਹਮਲੇ ਦੀ ਸਥਿਤੀ ਵਿੱਚ - ਪੇਟਸਾਮੋ ਦੀ ਬੰਦਰਗਾਹ 'ਤੇ ਕਬਜ਼ਾ ਕਰਨ ਵਿੱਚ 14ਵੀਂ ਫੌਜ ਦੀ ਸਹਾਇਤਾ ਕਰਨ ਲਈ;
c) ਨਾਰਵੇ ਦੇ ਪੱਛਮੀ ਹਿੱਸੇ ਅਤੇ ਹੈਟਗੇਟ ਸਟ੍ਰੇਟ ਵਿੱਚ ਸਮੁੰਦਰੀ ਮਾਰਗਾਂ 'ਤੇ ਪਣਡੁੱਬੀਆਂ ਦੇ ਨਾਲ ਕਰੂਜ਼ਿੰਗ ਓਪਰੇਸ਼ਨ ਕਰਨਾ;
d) ਵ੍ਹਾਈਟ ਸਾਗਰ ਤੱਟਵਰਤੀ ਰੱਖਿਆ ਖੇਤਰ, ਆਰਕਵੀਓ ਦੀਆਂ ਇਕਾਈਆਂ ਦੇ ਨਾਲ, ਵ੍ਹਾਈਟ ਸਾਗਰ ਦੇ ਪ੍ਰਵੇਸ਼ ਦੁਆਰ ਦੀ ਮਜ਼ਬੂਤੀ ਨਾਲ ਰੱਖਿਆ ਕਰਦਾ ਹੈ।
2. ਲਾਲ ਬੈਨਰ ਬਾਲਟਿਕ ਫਲੀਟ:
1) ਫਿਨਲੈਂਡ ਦੀ ਭਾਗੀਦਾਰੀ ਦੇ ਮਾਮਲੇ ਵਿੱਚ:
a) ਹਵਾਬਾਜ਼ੀ ਦੇ ਨਾਲ, ਫਿਨਲੈਂਡ ਦੀ ਲੜਾਈ ਦੇ ਫਲੀਟ ਨੂੰ ਨਸ਼ਟ ਕਰੋ;
b) ਫਿਨਲੈਂਡ ਦੀ ਖਾੜੀ ਦੇ ਤੱਟਾਂ ਅਤੇ ਹੈਨਕੋ ਪ੍ਰਾਇਦੀਪ 'ਤੇ ਕੰਮ ਕਰ ਰਹੀਆਂ ਜ਼ਮੀਨੀ ਫੌਜਾਂ ਨੂੰ ਸਹਾਇਤਾ, ਉਨ੍ਹਾਂ ਦੇ ਕੰਢਿਆਂ ਨੂੰ ਸੁਰੱਖਿਅਤ ਕਰਨਾ ਅਤੇ ਫਿਨਲੈਂਡ ਦੇ ਤੱਟਵਰਤੀ ਰੱਖਿਆ ਨੂੰ ਨਸ਼ਟ ਕਰਨਾ;
c) ਇਸਟੋਨੀਅਨ SSR ਦੇ ਤੱਟ ਤੋਂ ਹੈਨਕੋ ਪ੍ਰਾਇਦੀਪ ਤੱਕ 1 - 2 ਪੈਦਲ ਡਵੀਜ਼ਨਾਂ ਦੇ ਸੰਭਾਵੀ ਤਬਾਦਲੇ ਨੂੰ ਯਕੀਨੀ ਬਣਾਉਣਾ;
2) ਲਾਤਵੀਅਨ ਅਤੇ ਐਸਟੋਨੀਅਨ SSR ਦੇ ਤੱਟ 'ਤੇ ਜਰਮਨ ਅੰਬੀਬੀਅਸ ਲੈਂਡਿੰਗ ਨੂੰ ਰੋਕਣਾ; ਜਰਮਨ ਫਲੀਟ ਨੂੰ ਹਰਾਓ ਜਦੋਂ ਇਹ ਫਿਨਲੈਂਡ ਦੀ ਖਾੜੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ। ਕਾਲੇ ਸਾਗਰ ਫਲੀਟ:
a) ਮਾਈਨਫੀਲਡ ਰੱਖ ਕੇ, ਪਣਡੁੱਬੀਆਂ ਅਤੇ ਹਵਾਈ ਜਹਾਜ਼ਾਂ ਦੀਆਂ ਕਾਰਵਾਈਆਂ, ਦੁਸ਼ਮਣ ਦੇ ਫਲੀਟ ਨੂੰ ਕਾਲੇ ਸਾਗਰ ਵਿੱਚ ਲੰਘਣ ਤੋਂ ਰੋਕਦੀਆਂ ਹਨ;
b) ਕਾਲੇ ਸਾਗਰ ਫਲੀਟ ਦੀਆਂ ਸਰਗਰਮ ਕਾਰਵਾਈਆਂ ਦੁਆਰਾ, ਦੁਸ਼ਮਣ ਦੇ ਫਲੀਟ ਨੂੰ ਨਸ਼ਟ ਕਰੋ ਜੋ ਕਾਲੇ ਸਾਗਰ ਵਿੱਚ ਟੁੱਟ ਗਿਆ ਹੈ;
c) ਕਾਲੇ ਸਾਗਰ ਵਿੱਚ ਦਾਖਲ ਹੋਣ ਵਾਲੇ ਸੰਭਾਵੀ ਦੁਸ਼ਮਣਾਂ ਦੇ ਸਤਹੀ ਫਲੀਟ ਤੋਂ ਸਾਡੇ ਕਿਨਾਰਿਆਂ ਦੀ ਸਰਗਰਮੀ ਨਾਲ ਰੱਖਿਆ ਕਰੋ;
d) ਕ੍ਰੀਮੀਆ ਅਤੇ ਕਾਕੇਸ਼ਸ ਵਿੱਚ ਕਾਲੇ ਸਾਗਰ ਦੇ ਕਿਨਾਰਿਆਂ 'ਤੇ ਉਤਰਨ ਨੂੰ ਰੋਕਣਾ;
e) ਸਰਗਰਮ ਕਾਰਵਾਈਆਂ ਦੁਆਰਾ ਅਤੇ, ਸਭ ਤੋਂ ਵੱਧ, ਹਵਾਬਾਜ਼ੀ, ਹਵਾ ਤੋਂ ਖਾਣਾਂ ਵਿਛਾਉਣਾ, ਦੁਸ਼ਮਣ ਦੀ ਜਲ ਸੈਨਾ ਨਾਲ ਲਗਾਤਾਰ ਲੜਨ ਲਈ, ਖਾਸ ਕਰਕੇ ਮਾਰਮਾਰਾ ਸਾਗਰ ਵਿੱਚ;
f) ਦੱਖਣ-ਪੱਛਮੀ ਮੋਰਚੇ ਦੇ ਹਿੱਸੇ ਨੂੰ ਸਮੁੰਦਰ ਤੋਂ ਮਜ਼ਬੂਤੀ ਨਾਲ ਸੁਰੱਖਿਅਤ ਕਰੋ;
g) ਰੋਮਾਨੀਅਨ ਹਮਲੇ ਦੀ ਸਥਿਤੀ ਵਿੱਚ, ਰੋਮਾਨੀਅਨ ਫਲੀਟ ਨੂੰ ਨਸ਼ਟ ਕਰਨਾ ਅਤੇ ਇਸਦੇ ਸਮੁੰਦਰੀ ਸੰਚਾਰ ਵਿੱਚ ਵਿਘਨ ਪਾਉਣਾ;
h) ਤੁਰਕੀ ਦੇ ਹਮਲੇ ਦੀ ਸਥਿਤੀ ਵਿੱਚ, ਇਸਦੇ ਬੇੜੇ ਨੂੰ ਹਰਾਓ, ਇੱਥੇ ਇਸਦੇ ਸਮੁੰਦਰੀ ਸੰਚਾਰ ਵਿੱਚ ਵਿਘਨ ਪਾਓ, ਅਤੇ ਟ੍ਰੇਬੀਜ਼ੌਂਡ ਦੀ ਬੰਦਰਗਾਹ ਨੂੰ ਨਸ਼ਟ ਕਰੋ।
VI. ਪੂਰਬ ਵਿੱਚ ਸਾਡੀ ਰਣਨੀਤਕ ਤਾਇਨਾਤੀ ਦੀ ਬੁਨਿਆਦ
ਪੂਰਬ ਵਿੱਚ ਸਾਡੀ ਰਣਨੀਤਕ ਤਾਇਨਾਤੀ ਦੀ ਬੁਨਿਆਦ ਇਹ ਹੋਣੀ ਚਾਹੀਦੀ ਹੈ:
1. ਸਾਰੀਆਂ ਸਥਿਤੀਆਂ ਵਿੱਚ, ਜਾਪਾਨੀਆਂ ਨੂੰ ਪ੍ਰਾਇਮੋਰੀ ਉੱਤੇ ਹਮਲਾ ਕਰਨ ਤੋਂ ਰੋਕੋ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਤੱਟਾਂ, ਓਖੋਤਸਕ ਸਾਗਰ, ਸਖਾਲਿਨ ਅਤੇ ਕਾਮਚਟਕਾ ਦੇ ਸਮੁੰਦਰੀ ਕਿਨਾਰਿਆਂ ਨੂੰ ਜਾਪਾਨੀ ਫੌਜਾਂ ਦੁਆਰਾ ਜ਼ਮੀਨੀ ਫੌਜਾਂ ਨੂੰ ਸੰਭਾਵਿਤ ਕੋਸ਼ਿਸ਼ਾਂ ਤੋਂ ਬਚਾਓ;
2. ਯੁੱਧ ਦੇ ਸ਼ੁਰੂਆਤੀ ਦੌਰ ਵਿੱਚ ਫੌਜਾਂ ਦੀ ਉੱਤਮਤਾ ਅਤੇ ਜਾਪਾਨੀ ਟੁਕੜਿਆਂ ਨੂੰ ਹਰਾਉਣ ਦੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਫੌਜਾਂ ਦੀ ਲਾਮਬੰਦੀ ਅਤੇ ਇਕਾਗਰਤਾ ਪੂਰੀ ਹੋਣ ਤੋਂ ਤੁਰੰਤ ਬਾਅਦ, ਇੱਕ ਆਮ ਹਮਲੇ 'ਤੇ ਜਾਓ, ਜਾਪਾਨੀ ਫੌਜਾਂ ਦੇ ਪਹਿਲੇ ਸਮੂਹ ਨੂੰ ਹਰਾਓ। ਅਤੇ ਤਾਓਨਾਨ, ਕਿਕੀਹਾਰ, ਬੇਆਨਜ਼ੇਨ, ਸੈਮਸਿਨ, ਬੋਲੀ, ਡੋਂਗਨਿੰਗ ਦੇ ਸਾਹਮਣੇ ਜਾਓ। ਭਵਿੱਖ ਵਿੱਚ, ਜਾਪਾਨੀ ਸੈਨਾ ਦੀਆਂ ਮੁੱਖ ਸੈਨਾਵਾਂ ਨੂੰ ਹਰਾਉਣ ਅਤੇ ਉੱਤਰੀ ਮੰਚੂਰੀਆ 'ਤੇ ਕਬਜ਼ਾ ਕਰਨ ਲਈ ਕਾਰਵਾਈਆਂ ਨੂੰ ਧਿਆਨ ਵਿੱਚ ਰੱਖੋ।
ਪੱਛਮ ਅਤੇ ਪੂਰਬ ਵਿੱਚ ਯੂਐਸਐਸਆਰ ਦੀ ਇੱਕੋ ਸਮੇਂ ਦੀ ਲੜਾਈ ਦੇ ਮਾਮਲੇ ਵਿੱਚ, ਪੂਰਬ ਵਿੱਚ ਕਾਰਵਾਈਆਂ ਲਈ ਹੇਠਾਂ ਦਿੱਤੇ ਇਰਾਦੇ ਹਨ:
24 ਤੀਰ ਵੰਡ;
2 ਟੈਂਕ ਡਿਵੀਜ਼ਨ;
4 ਮੋਟਰਾਈਜ਼ਡ ਰਾਈਫਲ ਡਿਵੀਜ਼ਨ;
8 ਟੈਂਕ ਬ੍ਰਿਗੇਡ;
4 ਘੋੜਸਵਾਰ ਡਵੀਜ਼ਨ;
44 ਹਵਾਬਾਜ਼ੀ ਰੈਜੀਮੈਂਟਾਂ, ਅਤੇ ਕੁੱਲ 5,741 ਟੈਂਕ ਅਤੇ ਟੈਂਕੈਟ ਅਤੇ 3,347 ਜਹਾਜ਼;
ਅਮੂਰ ਫਲੋਟਿਲਾ, ਪੈਸੀਫਿਕ ਫਲੀਟ ਅਤੇ ਕਿਲ੍ਹੇ ਵਾਲੇ ਖੇਤਰਾਂ ਦੇ ਗੈਰੀਸਨ।
ਪ੍ਰਬੰਧਨ ਦੀ ਸੌਖ ਲਈ, ਦੂਰ ਪੂਰਬੀ ਮੋਰਚੇ ਨੂੰ ਸੁਰੱਖਿਅਤ ਰੱਖਣਾ ਅਤੇ ਟਰਾਂਸ-ਬਾਈਕਲ ਮਿਲਟਰੀ ਡਿਸਟ੍ਰਿਕਟ ਦੇ ਹੈੱਡਕੁਆਰਟਰ ਅਤੇ ਵਿਭਾਗਾਂ ਤੋਂ ਟ੍ਰਾਂਸ-ਬਾਈਕਲ ਫਰੰਟ ਨੂੰ ਤਾਇਨਾਤ ਕਰਨਾ ਜ਼ਰੂਰੀ ਹੈ।
ਟਰਾਂਸ-ਬਾਈਕਲ ਫਰੰਟ - ਮੁੱਖ ਕੰਮ ਇਹ ਹੋਣੇ ਚਾਹੀਦੇ ਹਨ:
1. ਸੋਲੂਨ, ਤਾਓਨਾਨ ਅਤੇ ਹੈਲਰ - ਕਿਕੀਹਾਰ ਦਿਸ਼ਾਵਾਂ ਵਿੱਚ ਨਿਰਣਾਇਕ ਕਾਰਵਾਈਆਂ ਦੁਆਰਾ, ਜਾਪਾਨੀ ਦੇ ਸੋਲੂਨ ਅਤੇ ਹੈਲਰ ਸਮੂਹ ਨੂੰ ਨਸ਼ਟ ਕਰੋ ਅਤੇ, ਮੁੱਖ ਬਲਾਂ ਦੇ ਨਾਲ ਬੋਲ ਰਿਜ ਨੂੰ ਬਾਈਪਾਸ ਕਰੋ। ਦੱਖਣ ਤੋਂ ਖਿੰਗਾਨ, ਉੱਤਰੀ ਮੰਚੂਰੀਆ ਵਿੱਚ ਅਗਲੇਰੀ ਕਾਰਵਾਈਆਂ ਲਈ ਤਾਓਨਨ ਖੇਤਰ, ਕਿਕੀਹਾਰ ਵੱਲ ਜਾਓ;
2. MPR ਦੀ ਦੱਖਣੀ ਸਰਹੱਦ ਨੂੰ ਢੱਕੋ।
ਮੋਰਚੇ ਵਿੱਚ 17 ਅਤੇ 16 ਫੌਜਾਂ ਹੋਣਗੀਆਂ।
17 ਥੈਸਾਲੋਨੀਕੀ ਉੱਤੇ ਲੇਮੀਇਨ ਸੁਮੇ, ਸਲਖਿਤਾ ਸ਼ਹਿਰ, ਹਮਾਰ ਡਾਬਾ, ਤਮਤਸਕ ਬੁਲਾਕ ਦੇ ਖੇਤਰ ਵਿੱਚ ਫੌਜ ਤਾਇਨਾਤ ਹੈ। ਫੌਜ ਦੀ ਰਚਨਾ:
4 ਮੋਟਰਾਈਜ਼ਡ ਡਿਵੀਜ਼ਨ;
2 ਟੈਂਕ ਬ੍ਰਿਗੇਡ;
3 ਮੋਟਰ ਵਾਲੇ ਬਖਤਰਬੰਦ ਬ੍ਰਿਗੇਡ।
16 ਕਿਕੀਹਾਰ - ਸਟੇਸ਼ਨ ਦੇ ਖੇਤਰ ਵਿੱਚ ਆਪਰੇਸ਼ਨ ਲਈ ਫੌਜ ਤਾਇਨਾਤ ਹੈ। ਮਾਤਸੀਵਸਕਾਇਆ, ਸਟਾਰੋ-ਸੁਰਤਸਖਤੂਏ, ਬੋਰਜ਼ਿਆ, ਜਿਸ ਵਿੱਚ ਸ਼ਾਮਲ ਹਨ:
੬ਤੀਰ ਵੰਡ;
2 ਟੈਂਕ ਡਿਵੀਜ਼ਨ;
1 ਮੋਟਰਾਈਜ਼ਡ ਡਿਵੀਜ਼ਨ;
2 ਘੋੜਸਵਾਰ ਡਵੀਜ਼ਨ;
1 ਟੈਂਕ ਬ੍ਰਿਗੇਡ।
ਦੂਰ ਪੂਰਬੀ ਫਰੰਟ - ਮੁੱਖ ਕੰਮ:
1. ਸਖਾਲਿਨ, ਸੁੰਗਾਰੀ ਅਤੇ ਪ੍ਰਿਮੋਰਸਕੀ ਦਿਸ਼ਾਵਾਂ ਵਿੱਚ ਸਰਗਰਮ ਕਾਰਵਾਈਆਂ ਦੁਆਰਾ, ਜਾਪਾਨੀ ਯੂਨਿਟਾਂ ਨੂੰ ਹਰਾਓ ਅਤੇ ਉੱਤਰੀ ਮੰਚੂਰੀਆ ਵਿੱਚ ਅਗਲੀਆਂ ਕਾਰਵਾਈਆਂ ਲਈ ਬੇਆਨਜ਼ੇਨ, ਸੈਨਕਸਿੰਗ, ਬੋਲੀ, ਨਿੰਗ-ਐਨ ਦੇ ਸਾਹਮਣੇ ਪਹੁੰਚੋ;
2. ਸਾਰੀਆਂ ਸਥਿਤੀਆਂ ਵਿੱਚ, ਪ੍ਰਿਮੋਰੀ ਨੂੰ ਫੜੋ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਤੱਟ, ਓਖੋਤਸਕ ਸਾਗਰ, ਸਖਾਲਿਨ ਅਤੇ ਕਾਮਚਟਕਾ ਨੂੰ ਜਪਾਨੀ ਫੌਜਾਂ ਦੁਆਰਾ ਜ਼ਮੀਨੀ ਫੌਜਾਂ ਦੀਆਂ ਸੰਭਾਵਿਤ ਕੋਸ਼ਿਸ਼ਾਂ ਤੋਂ ਸੁਰੱਖਿਅਤ ਕਰੋ।
ਮੋਰਚੇ ਵਿੱਚ ਤਿੰਨ ਫ਼ੌਜਾਂ ਅਤੇ ਇੱਕ ਵੱਖਰੀ ਫ਼ੌਜ ਹੁੰਦੀ ਹੈ। ਫਰੇਮ.
ਮੋਰਚਾ ਪ੍ਰਸ਼ਾਂਤ ਫਲੀਟ ਅਤੇ ਅਮੂਰ ਫਲੋਟੀਲਾ ਨੂੰ ਸੰਚਾਲਿਤ ਤੌਰ 'ਤੇ ਅਧੀਨ ਕਰਨਾ ਹੈ, ਬਾਅਦ ਵਾਲੇ ਨੂੰ ਫੌਜਾਂ ਨੂੰ ਦੁਬਾਰਾ ਸੌਂਪਿਆ ਗਿਆ ਹੈ।
2. ਲਾਲ ਬੈਨਰ ਆਰਮੀ - ਬੇਆਨਜ਼ੇਨ ਦੀ ਦਿਸ਼ਾ ਵਿੱਚ ਅਤੇ ਅੱਗੇ ਹਾਰਬਿਨ ਤੱਕ ਦੇ ਸੰਚਾਲਨ ਲਈ, ਇਸਨੂੰ ਬਲਾਗੋਵੇਸ਼ਚੇਂਸਕ, ਪੋਯਾਰਕੋਵੋ, ਮਿਖਾਈਲੋਵਸਕ, ਇਵਾਨੋਵਸਕੋਏ ਦੇ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿਸ ਵਿੱਚ ਸ਼ਾਮਲ ਹਨ:
33 ਤੀਰ ਵੰਡ;
1 ਟੈਂਕ ਬ੍ਰਿਗੇਡ।
15 ਆਰਮੀ - ਸੈਨਕਸਿੰਗ, ਬੋਲੀ ਅਤੇ ਅੱਗੇ ਫੈਨਜ਼ੇਨ ਦੀ ਦਿਸ਼ਾ ਵਿੱਚ ਕਾਰਵਾਈਆਂ ਲਈ, ਸਟਾਲਿਨਸਕ, ਮਿਖਾਈਲੋ-ਸੇਮੇਨੋਵਸਕੋਏ, ਬਿਰੋਬਿਡਜ਼ਾਨ ਅਤੇ ਇੱਕ ਡਿਵੀਜ਼ਨ (35) ਦੇ ਖੇਤਰ ਵਿੱਚ ਤਾਇਨਾਤ - ਬਿਕਿਨ, ਜਿਸ ਵਿੱਚ ਸ਼ਾਮਲ ਹਨ:
੩ਤੀਰ ਵੰਡ;
1 ਟੈਂਕ ਬ੍ਰਿਗੇਡ।
ਪਹਿਲੀ ਰੈੱਡ ਬੈਨਰ ਆਰਮੀ - ਡਵੋਰਯੰਕਾ ਖੇਤਰ, ਗ੍ਰੋਡਸਕੋਵਸਕੀ ਉਰ, ਮਿਖਾਈਲੋਵਸਕੀ ਵਿੱਚ ਤਾਇਨਾਤ, ਜਿਸ ਵਿੱਚ ਸ਼ਾਮਲ ਹਨ:
10 ਤੀਰ ਵੰਡ;
੩ਤੀਰ ਬ੍ਰਿਗੇਡ;
2 ਘੋੜਸਵਾਰ ਡਵੀਜ਼ਨ;
3 ਟੈਂਕ ਬ੍ਰਿਗੇਡ
ਵਿਸ਼ੇਸ਼ ਤੀਰ. ਕੋਰ - ਉੱਤਰੀ ਪੈਸੀਫਿਕ ਫਲੋਟਿਲਾ ਦੇ ਨਾਲ ਮਿਲ ਕੇ, ਲੋਅਰ ਅਮੂਰ ਫੋਰਟੀਫਾਈਡ ਖੇਤਰ, ਡੀ-ਕਸਟ੍ਰੀ, ਨੋਗੇਵ ਬੇ, ਸਖਾਲਿਨ ਅਤੇ ਕਾਮਚਟਕਾ ਦੀ ਰੱਖਿਆ ਕਰਦੇ ਹਨ, ਜਾਪਾਨੀ ਫੌਜਾਂ ਦੇ ਉਤਰਨ ਤੋਂ ਰੋਕਦੇ ਹਨ। ਪਹਿਲੇ ਮੌਕੇ 'ਤੇ, ਸਖਾਲਿਨ ਦੇ ਦੱਖਣੀ ਹਿੱਸੇ 'ਤੇ ਕਬਜ਼ਾ ਕਰੋ.
ਸਰੀਰ ਦੀ ਰਚਨਾ:
੨ਤੀਰ ਵੰਡ;
੧ਤੀਰ ਬ੍ਰਿਗੇਡ
ਫਰੰਟ ਕਮਾਂਡ ਕੋਲ ਇਸ ਦੇ ਤੁਰੰਤ ਨਿਪਟਾਰੇ 'ਤੇ 3 ਏਅਰਬੋਰਨ ਬ੍ਰਿਗੇਡ ਹਨ;
ਏਅਰ ਫੋਰਸ ਮਿਸ਼ਨ:
1. ਫੌਜਾਂ ਦੇ ਸਹਿਯੋਗ ਨਾਲ ਦੁਸ਼ਮਣ ਦੇ ਜਵਾਨਾਂ ਅਤੇ ਕਿਲਾਬੰਦੀਆਂ ਦਾ ਵਿਨਾਸ਼;
2. ਦੁਸ਼ਮਣ ਦੇ ਜਹਾਜ਼ਾਂ ਦੀ ਤਬਾਹੀ;
3. ਸੈਨਿਕ ਆਵਾਜਾਈ 'ਤੇ ਪਾਬੰਦੀ ਲਗਾਉਣ ਲਈ ਸਿਪਿੰਗਚਾਈ, ਚਾਂਗਚੁਨ, ਕਿਕੀਹਾਰ, ਹਰਬਿਨ, ਜਿਲਿਨ, ਮੁਕਡੇਨ, ਜਿਓ-ਸੈਂਪੋ, ਲਾਫਾਜ਼ਾਂਗ, ਈਕੋ ਰੇਲਵੇ ਜੰਕਸ਼ਨ ਅਤੇ ਸੁਰੰਗਾਂ ਦਾ ਵਿਨਾਸ਼।
4. ਪੈਸੀਫਿਕ ਫਲੀਟ ਦੇ ਨਾਲ:
a) ਟਾਪੂਆਂ ਤੋਂ ਉੱਤਰੀ ਮੰਚੂਰੀਆ ਤੱਕ ਜਾਪਾਨੀ ਸਮੁੰਦਰੀ ਸੰਚਾਰਾਂ 'ਤੇ ਹਮਲਾ ਕਰਨਾ;
b) ਜਾਪਾਨੀ ਜਲ ਸੈਨਾ, ਆਵਾਜਾਈ ਅਤੇ ਲੈਂਡਿੰਗ ਬਲਾਂ 'ਤੇ ਹਮਲਾ; c) ਕਾਮਚਟਕਾ ਅਤੇ ਸਖਾਲਿਨ ਦੀ ਰੱਖਿਆ ਵਿੱਚ ਜ਼ਮੀਨੀ ਬਲਾਂ ਅਤੇ ਜਲ ਸੈਨਾ ਨੂੰ ਸਹਾਇਤਾ ਪ੍ਰਦਾਨ ਕਰਨਾ;
5. ਲੜਾਕੂ ਜਹਾਜ਼ਾਂ ਨਾਲ ਸਾਡੇ ਸੈਨਿਕਾਂ ਦੀ ਇਕਾਗਰਤਾ, ਤਾਇਨਾਤੀ ਅਤੇ ਕਾਰਵਾਈ ਨੂੰ ਕਵਰ ਕਰੋ;
6. ਹਾਈ ਕਮਾਂਡ ਦੀਆਂ ਵਿਸ਼ੇਸ਼ ਹਦਾਇਤਾਂ 'ਤੇ, ਜਾਪਾਨੀ ਟਾਪੂਆਂ 'ਤੇ ਛਾਪੇਮਾਰੀ ਕਰੋ।
ਪੈਸੀਫਿਕ ਫਲੀਟ ਦੇ ਕੰਮ:
1. ਫੌਜੀ ਟੁਕੜੀਆਂ ਨਾਲ ਮਿਲ ਕੇ, ਨਦੀ ਦੇ ਮੂੰਹ ਤੋਂ ਪ੍ਰਸ਼ਾਂਤ ਮਹਾਸਾਗਰ ਦੇ ਕਿਨਾਰਿਆਂ ਦੀ ਰੱਖਿਆ ਕਰੋ। ਤੁਮੇਨ-ਉੱਲਾ ਤੋਂ ਨਿਕੋਲੇਵਸਕ-ਆਨ-ਅਮੂਰ, ਓਖੋਤਸਕ, ਸਖਾਲਿਨ ਅਤੇ ਕਾਮਚਟਕਾ ਦੇ ਸਮੁੰਦਰ ਦੇ ਤੱਟ;
2. ਜਾਪਾਨੀ ਜਹਾਜ਼ਾਂ ਦੇ ਘੁਸਪੈਠ ਤੋਂ ਤਾਤਾਰ ਸਟ੍ਰੇਟ ਨੂੰ ਬੰਦ ਕਰੋ;
3. ਜਾਪਾਨ ਦੇ ਸਾਗਰ ਵਿਚ ਜਾਪਾਨੀ ਸਮੁੰਦਰੀ ਸੰਚਾਰਾਂ 'ਤੇ ਪਣਡੁੱਬੀਆਂ ਅਤੇ ਹਵਾਈ ਜਹਾਜ਼ਾਂ ਦੁਆਰਾ ਹਮਲਾ ਅਤੇ ਕੋਰੀਆ ਦੀਆਂ ਬੰਦਰਗਾਹਾਂ ਅਤੇ ਮਹਾਂਨਗਰ ਦੇ ਪੱਛਮੀ ਤੱਟ 'ਤੇ ਉਨ੍ਹਾਂ ਦੀ ਨਾਕਾਬੰਦੀ;
4. ਕਾਮਚਟਕਾ ਅਤੇ ਜਾਪਾਨੀ ਟਾਪੂਆਂ ਦੇ ਪੂਰਬੀ ਕਿਨਾਰਿਆਂ ਤੋਂ ਪਣਡੁੱਬੀਆਂ ਦੇ ਕਰੂਜ਼ਿੰਗ ਓਪਰੇਸ਼ਨ;
5. Posyet ਅਤੇ Slavyansky Bays ਦੇ ਖੇਤਰ ਵਿੱਚ 1st Red ਬੈਨਰ ਆਰਮੀ ਦੇ ਖੱਬੇ ਪਾਸੇ ਪ੍ਰਦਾਨ ਕਰਨਾ।
ਪੱਛਮ ਅਤੇ ਪੂਰਬ ਵਿੱਚ ਸਾਡੀ ਰਣਨੀਤਕ ਤੈਨਾਤੀ ਦੀਆਂ ਮੂਲ ਗੱਲਾਂ ਦੀ ਰਿਪੋਰਟ ਕਰਦੇ ਹੋਏ, ਮੈਂ ਉਹਨਾਂ 'ਤੇ ਵਿਚਾਰ ਕਰਨ ਲਈ ਕਹਿੰਦਾ ਹਾਂ।
ਐਪਲੀਕੇਸ਼ਨ:
ਪੱਛਮ ਵਿੱਚ 1 ਅਤੇ 3 ਤੈਨਾਤੀ ਸਕੀਮਾਂ, ਨਕਸ਼ੇ 'ਤੇ 40 ਸਦੀ in/dm; ਗ੍ਰਾਫਿਕ ਯੋਜਨਾ dor ਸ਼ੀਟ 'ਤੇ ਆਵਾਜਾਈ.
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ ਐਸ. ਟਿਮੋਸ਼ੈਂਕੋ
ਜਨਰਲ ਸਟਾਫ ਦੇ ਮੁਖੀ
ਲਾਲ ਫੌਜ
ਫੌਜ ਦੇ ਜਨਰਲ ਕੇ. ਮੇਰੇਤਕੋਵ
ਲੈਟਰਹੈੱਡ 'ਤੇ ਹੱਥ-ਲਿਖਤ: "ਯੂਐਸਐਸਆਰ ਦੀ ਰੱਖਿਆ ਦੇ ਪੀਪਲਜ਼ ਕਮਿਸਰ।" ਕਾਰਜਕਾਰੀ: ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਚੀਫ਼, ਮੇਜਰ ਜਨਰਲ ਵੈਸੀਲੇਵਸਕੀ। ਸਕ੍ਰਿਪਟ. ਆਟੋਗ੍ਰਾਫ।
TsAMO RF, f. 16, ਓ. 2951, ਨੰ. 239, ਪੀ.ਪੀ. 197-244.
ਪ੍ਰਕਾਸ਼ਿਤ: http://bdsa.ru/sovnarkom-1940-god/1512-117-103202-18-1940
2. ਜਰਮਨੀ ਅਤੇ ਇਸ ਦੇ ਸਹਿਯੋਗੀਆਂ ਨਾਲ ਯੁੱਧ ਦੀ ਸਥਿਤੀ ਵਿੱਚ ਸੋਵੀਅਤ ਯੂਨੀਅਨ ਦੀਆਂ ਹਥਿਆਰਬੰਦ ਸੈਨਾਵਾਂ ਦੀ ਰਣਨੀਤਕ ਤਾਇਨਾਤੀ ਦੀ ਯੋਜਨਾ 'ਤੇ ਲਾਲ ਫੌਜ ਦੇ ਜਨਰਲ ਸਟਾਫ ਦੇ ਵਿਚਾਰ [1]
[15 ਮਈ 1941 ਤੋਂ ਪਹਿਲਾਂ ਨਹੀਂ]
ਮੈਂ ਜਰਮਨੀ ਅਤੇ ਇਸਦੇ ਸਹਿਯੋਗੀਆਂ ਨਾਲ ਯੁੱਧ ਦੀ ਸਥਿਤੀ ਵਿੱਚ ਸੋਵੀਅਤ ਯੂਨੀਅਨ ਦੀਆਂ ਹਥਿਆਰਬੰਦ ਸੈਨਾਵਾਂ ਦੀ ਰਣਨੀਤਕ ਤਾਇਨਾਤੀ ਦੀ ਯੋਜਨਾ 'ਤੇ ਤੁਹਾਡੇ ਵਿਚਾਰ ਵਿਚਾਰਾਂ ਲਈ ਰਿਪੋਰਟ ਕਰ ਰਿਹਾ ਹਾਂ।
I. ਵਰਤਮਾਨ ਵਿੱਚ, ਜਰਮਨੀ, ਰੈੱਡ ਆਰਮੀ [2] ਦੇ ਖੁਫੀਆ ਡਾਇਰੈਕਟੋਰੇਟ ਦੇ ਅਨੁਸਾਰ, ਲਗਭਗ 230 ਪੈਦਲ ਫੌਜ, 22 ਟੈਂਕ, 20 ਮੋਟਰ, 8 ਹਵਾਈ ਅਤੇ 4 ਘੋੜਸਵਾਰ ਡਵੀਜ਼ਨਾਂ ਤਾਇਨਾਤ ਹਨ, ਅਤੇ ਕੁੱਲ 284 ਡਿਵੀਜ਼ਨਾਂ ਹਨ।
ਇਹਨਾਂ ਵਿੱਚੋਂ, 15 ਮਈ, 1941 ਤੱਕ, 86 ਪੈਦਲ ਫੌਜ, 13 ਟੈਂਕ, 12 ਮੋਟਰ ਅਤੇ 1 ਘੋੜ-ਸਵਾਰ ਡਵੀਜ਼ਨਾਂ, ਅਤੇ ਕੁੱਲ 112 ਡਿਵੀਜ਼ਨਾਂ, ਸੋਵੀਅਤ ਯੂਨੀਅਨ ਦੀਆਂ ਸਰਹੱਦਾਂ 'ਤੇ ਕੇਂਦਰਿਤ ਸਨ।
ਇਹ ਮੰਨਿਆ ਜਾਂਦਾ ਹੈ ਕਿ ਮੌਜੂਦਾ ਰਾਜਨੀਤਿਕ ਸਥਿਤੀ ਵਿੱਚ, ਜਰਮਨੀ, ਯੂਐਸਐਸਆਰ ਉੱਤੇ ਹਮਲੇ ਦੀ ਸਥਿਤੀ ਵਿੱਚ, ਸਾਡੇ ਵਿਰੁੱਧ 137 ਪੈਦਲ ਸੈਨਾ, 19 ਟੈਂਕ, 15 ਮੋਟਰ, 4 ਘੋੜਸਵਾਰ ਅਤੇ 5 ਹਵਾਈ ਡਵੀਜ਼ਨਾਂ ਤੱਕ ਮੈਦਾਨ ਵਿੱਚ ਉਤਰਨ ਦੇ ਯੋਗ ਹੋਵੇਗਾ। ਕੁੱਲ 180 ਭਾਗ।
ਬਾਕੀ ਬਚੀਆਂ 104 ਡਿਵੀਜ਼ਨਾਂ ਸੰਭਾਵਤ ਤੌਰ 'ਤੇ ਰਿਜ਼ਰਵ ਵਿੱਚ ਦੇਸ਼ ਦੇ ਕੇਂਦਰ ਵਿੱਚ ਹੋਣਗੀਆਂ - 22 ਪੈਦਲ ਡਵੀਜ਼ਨ, 1 ਕੈਵਲਰੀ ਡਿਵੀਜ਼ਨ, 1 ਇਨਫੈਂਟਰੀ ਡਿਵੀਜ਼ਨ, 1 ਏਅਰਬੋਰਨ ਡਿਵੀਜ਼ਨ, ਕੁੱਲ 25 ਡਿਵੀਜ਼ਨਾਂ; ਡੈਨਮਾਰਕ, ਬੈਲਜੀਅਮ, ਹਾਲੈਂਡ ਅਤੇ ਫਰਾਂਸ ਵਿੱਚ - 40 ਪੀਡੀ, 2 ਸੀਡੀ, 1 ਟੀਡੀ, 2 ਏਅਰ। ਦਸੰਬਰ div., ਕੁੱਲ ਮਿਲਾ ਕੇ 45 ਭਾਗ; ਯੂਗੋਸਲਾਵੀਆ - 7 ਪੈਦਲ ਡਿਵੀਜ਼ਨਾਂ, ਕੁੱਲ 7 ਡਿਵੀਜ਼ਨਾਂ; ਗ੍ਰੀਸ - 7 ਇਨਫੈਂਟਰੀ ਡਿਵੀਜ਼ਨ, 1 ਕੈਵਲਰੀ ਡਿਵੀਜ਼ਨ, ਕੁੱਲ 8 ਡਿਵੀਜ਼ਨ; ਬੁਲਗਾਰੀਆ - 3 ਇਨਫੈਂਟਰੀ ਡਿਵੀਜ਼ਨਾਂ, ਕੁੱਲ 3 ਡਿਵੀਜ਼ਨਾਂ; ਅਫਰੀਕਾ - 5 ਇਨਫੈਂਟਰੀ ਡਿਵੀਜ਼ਨ, 1 ਕੈਵਲਰੀ ਡਿਵੀਜ਼ਨ, 1 ਟੀਡੀ, ਕੁੱਲ 7 ਡਿਵੀਜ਼ਨ; ਨਾਰਵੇ - 9 ਇਨਫੈਂਟਰੀ ਡਿਵੀਜ਼ਨਾਂ, ਕੁੱਲ 9 ਡਿਵੀਜ਼ਨਾਂ; ਕੁੱਲ 93 ਪੀਡੀ, 5 ਸੀਡੀ, 3 ਟੀਡੀ, 3 ਏਅਰ। ਦਸੰਬਰ ਵੰਡ; ਕੁੱਲ 104 ਡਵੀਜ਼ਨਾਂ [ਪੱਛਮੀ ਸਰਹੱਦਾਂ 'ਤੇ ਦੇਸ਼ ਦੇ ਕੇਂਦਰ ਵਿੱਚ, ਨਾਰਵੇ ਵਿੱਚ, ਅਫਰੀਕਾ ਵਿੱਚ, ਗ੍ਰੀਸ ਅਤੇ ਇਟਲੀ ਵਿੱਚ] [3]।
ਜ਼ਿਆਦਾਤਰ ਸੰਭਾਵਨਾ ਹੈ, ਜਰਮਨ ਫੌਜ ਦੀਆਂ ਮੁੱਖ ਫੌਜਾਂ, ਜਿਸ ਵਿੱਚ 76 ਪੈਦਲ ਫੌਜ, 11 ਟੈਂਕ, 8 ਮੋਟਰ, 2 ਘੋੜਸਵਾਰ ਅਤੇ 5 ਹਵਾਈ ਅਤੇ ਕੁੱਲ 100 ਡਵੀਜ਼ਨ ਸ਼ਾਮਲ ਹਨ, ਕੋਵਲ ਦੀ ਦਿਸ਼ਾ ਵਿੱਚ ਹਮਲਾ ਕਰਨ ਲਈ ਡੈਮਬਲਿਨ ਦੇ ਦੱਖਣ ਵਿੱਚ ਤਾਇਨਾਤ ਕੀਤੇ ਜਾਣਗੇ। , ਰਿਵਨੇ, ਕੀਵ.
ਇਹ ਹੜਤਾਲ ਸਪੱਸ਼ਟ ਤੌਰ 'ਤੇ ਉੱਤਰ ਵਿੱਚ ਪੂਰਬੀ ਪ੍ਰਸ਼ੀਆ ਤੋਂ ਵਿਲਨਾ ਅਤੇ ਰੀਗਾ ਤੱਕ ਇੱਕ ਹੜਤਾਲ ਦੇ ਨਾਲ-ਨਾਲ ਸੁਵਾਲਕੀ ਅਤੇ ਬ੍ਰੈਸਟ ਤੋਂ ਵੋਲਕੋਵਿਸਕ, ਬਾਰਨੋਵਿਚੀ ਤੱਕ ਛੋਟੇ, ਕੇਂਦਰਿਤ ਹਮਲੇ ਦੇ ਨਾਲ ਹੋਵੇਗੀ।
ਦੱਖਣ ਵਿੱਚ - ਸਾਨੂੰ ਹਮਲਿਆਂ ਦੀ ਉਮੀਦ ਕਰਨੀ ਚਾਹੀਦੀ ਹੈ [ਜਰਮਨ ਫੌਜ ਦੇ ਨਾਲ-ਨਾਲ - Zhmerinka ਦੀ ਆਮ ਦਿਸ਼ਾ ਵਿੱਚ ਹਮਲੇ 'ਤੇ ਜਾ ਰਿਹਾ ਹੈ - ਰੋਮਾਨੀਅਨ ਫੌਜ ਦੀ, ਜਰਮਨ ਡਿਵੀਜ਼ਨਾਂ ਦੁਆਰਾ ਸਮਰਥਤ ਹੈ। ਦਰਿਆ ਦੇ ਪਾਰ ਤੋਂ ਜਰਮਨਾਂ ਦੁਆਰਾ ਇੱਕ ਸਹਾਇਕ ਹਮਲੇ ਦੀ ਸੰਭਾਵਨਾ ਨੂੰ ਵੀ ਬਾਹਰ ਨਹੀਂ ਰੱਖਿਆ ਗਿਆ ਹੈ. ਸੈਨ ਲਵੀਵ ਦੀ ਦਿਸ਼ਾ ਵਿੱਚ] a) ਜ਼ਮੇਰਿੰਕਾ ਦੀ ਦਿਸ਼ਾ ਵਿੱਚ - ਰੋਮਾਨੀਆਈ ਫੌਜ, ਜਰਮਨ ਡਿਵੀਜ਼ਨਾਂ ਦੁਆਰਾ ਸਮਰਥਤ; b) ਮੁਨਕਾਕਸ, ਲਵੀਵ ਦੀ ਦਿਸ਼ਾ ਵਿੱਚ; c) ਸਨੋਕ, ਲਵੀਵ.
ਜਰਮਨੀ ਦੇ ਸੰਭਾਵਿਤ ਸਹਿਯੋਗੀ ਯੂ.ਐੱਸ.ਐੱਸ.ਆਰ. ਦੇ ਖਿਲਾਫ ਮੈਦਾਨ ਵਿੱਚ ਉਤਰ ਸਕਦੇ ਹਨ: ਫਿਨਲੈਂਡ - 20 ਇਨਫੈਂਟਰੀ ਡਿਵੀਜ਼ਨਾਂ, ਹੰਗਰੀ - 15 ਇਨਫੈਂਟਰੀ ਡਿਵੀਜ਼ਨਾਂ, ਰੋਮਾਨੀਆ - 25 ਪੈਦਲ ਡਵੀਜ਼ਨਾਂ ਤੱਕ।
ਕੁੱਲ ਮਿਲਾ ਕੇ, ਜਰਮਨੀ ਅਤੇ ਇਸਦੇ ਸਹਿਯੋਗੀ ਯੂਐਸਐਸਆਰ ਦੇ ਵਿਰੁੱਧ 240 ਡਿਵੀਜ਼ਨਾਂ ਤੱਕ ਤਾਇਨਾਤ ਕਰ ਸਕਦੇ ਹਨ।
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਜਰਮਨੀ ਵਰਤਮਾਨ ਵਿੱਚ ਆਪਣੀ ਫੌਜ ਨੂੰ ਗਤੀਸ਼ੀਲ ਰੱਖਦਾ ਹੈ, ਇਸਦੇ ਪਿੱਛੇ ਤਾਇਨਾਤ ਹੋਣ ਦੇ ਨਾਲ, ਇਸ ਕੋਲ ਸਾਨੂੰ ਤੈਨਾਤੀ ਵਿੱਚ [4] ਚੇਤਾਵਨੀ ਦੇਣ ਅਤੇ ਅਚਾਨਕ ਹਮਲਾ ਕਰਨ ਦਾ ਮੌਕਾ ਹੈ।
ਇਸ ਨੂੰ [ਅਤੇ ਜਰਮਨ ਫੌਜ ਨੂੰ ਹਰਾਉਣ] ਨੂੰ ਰੋਕਣ ਲਈ, ਮੈਂ ਜਰਮਨ ਕਮਾਂਡ ਨੂੰ ਪਹਿਲਕਦਮੀ ਦੇਣ, ਤੈਨਾਤੀ ਵਿੱਚ ਦੁਸ਼ਮਣ [5] ਨੂੰ ਰੋਕਣ ਅਤੇ ਜਰਮਨ ਫੌਜ 'ਤੇ ਉਸ ਸਮੇਂ ਹਮਲਾ ਕਰਨ ਦੀ ਕਿਸੇ ਵੀ ਸਥਿਤੀ ਵਿੱਚ ਜ਼ਰੂਰੀ ਨਹੀਂ ਸਮਝਦਾ ਜਦੋਂ ਇਹ ਤੈਨਾਤੀ ਪੜਾਅ ਅਤੇ ਅਜੇ ਤੱਕ ਫੌਜੀ ਸ਼ਾਖਾਵਾਂ ਦੇ ਫਰੰਟ ਅਤੇ ਆਪਸੀ ਤਾਲਮੇਲ ਨੂੰ ਸੰਗਠਿਤ ਕਰਨ ਦਾ ਸਮਾਂ ਨਹੀਂ ਹੈ.
II. ਰੈੱਡ ਆਰਮੀ ਦੀਆਂ ਫ਼ੌਜਾਂ ਦੀਆਂ ਕਾਰਵਾਈਆਂ ਦਾ ਪਹਿਲਾ ਰਣਨੀਤਕ ਟੀਚਾ ਡੈਬਲਿਨ ਦੇ ਦੱਖਣ ਵਿਚ ਤਾਇਨਾਤ ਜਰਮਨ ਫ਼ੌਜ ਦੀਆਂ ਮੁੱਖ ਫ਼ੌਜਾਂ ਨੂੰ ਹਰਾਉਣਾ ਅਤੇ ਓਸਟ੍ਰੋਲੇਕਾ ਮੋਰਚੇ 'ਤੇ ਪਹੁੰਚਣਾ ਸੀ। ਨਰੇਵ, ਲੋਵਿਕਜ਼, ਲੋਡਜ਼, ਕ੍ਰੇਜ਼ਬਰਗ, ਓਪਲਨ, ਓਲੋਮੌਕ। ਇਸ ਤੋਂ ਬਾਅਦ ਦਾ ਰਣਨੀਤਕ ਟੀਚਾ ਹੈ: ਉੱਤਰੀ ਜਾਂ ਉੱਤਰ-ਪੱਛਮੀ ਦਿਸ਼ਾ ਵਿੱਚ ਕਾਟੋਵਿਸ ਖੇਤਰ ਤੋਂ ਹਮਲਾ ਕਰਕੇ, ਜਰਮਨ ਮੋਰਚੇ ਦੇ ਕੇਂਦਰ ਅਤੇ ਉੱਤਰੀ ਵਿੰਗ ਦੀਆਂ ਵੱਡੀਆਂ ਫੌਜਾਂ ਨੂੰ ਹਰਾਉਣਾ ਅਤੇ ਸਾਬਕਾ ਪੋਲੈਂਡ ਅਤੇ ਪੂਰਬੀ ਪ੍ਰਸ਼ੀਆ ਦੇ ਖੇਤਰ ਨੂੰ ਜ਼ਬਤ ਕਰਨਾ। ਤੁਰੰਤ ਕੰਮ ਦਰਿਆ ਦੇ ਪੂਰਬ ਵੱਲ ਜਰਮਨ ਫੌਜ ਨੂੰ ਹਰਾਉਣਾ ਹੈ. ਵਿਸਟੁਲਾ ਅਤੇ ਕ੍ਰਾਕੋ ਦਿਸ਼ਾ ਵਿੱਚ, ਨਦੀ ਵੱਲ ਜਾਓ। ਆਰ. ਨਾਰੋ, ਵਿਸਟੁਲਾ ਅਤੇ ਕਾਟੋਵਿਸ ਖੇਤਰ ਨੂੰ ਹਾਸਲ ਕਰੋ [6], ਜਿਸ ਲਈ:
a) ਕ੍ਰਾਕੋ ਅਤੇ ਕਾਟੋਵਿਸ ਦੀ ਦਿਸ਼ਾ ਵਿੱਚ ਦੱਖਣ-ਪੱਛਮੀ ਮੋਰਚੇ ਦੀਆਂ ਫ਼ੌਜਾਂ ਨਾਲ ਮੁੱਖ ਝਟਕਾ ਦੇਣਾ, ਜਰਮਨੀ ਨੂੰ ਇਸਦੇ ਦੱਖਣੀ ਸਹਿਯੋਗੀਆਂ ਤੋਂ ਕੱਟਣਾ;
b) ਵਾਰਸਾ ਸਮੂਹ ਨੂੰ ਪਿੰਨ ਕਰਨ ਅਤੇ ਦੁਸ਼ਮਣ ਦੇ ਲੁਬਲਿਨ ਸਮੂਹ ਨੂੰ ਹਰਾਉਣ ਵਿੱਚ ਦੱਖਣ-ਪੱਛਮੀ ਮੋਰਚੇ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ, ਸਿਡਲਸ, ਡੇਬਲਿਨ ਦੀ ਦਿਸ਼ਾ ਵਿੱਚ ਪੱਛਮੀ ਫਰੰਟ ਦੇ ਖੱਬੇ ਵਿੰਗ ਦੇ ਨਾਲ ਇੱਕ ਸਹਾਇਕ ਹੜਤਾਲ ਪ੍ਰਦਾਨ ਕਰੋ;
c) ਫਿਨਲੈਂਡ, ਪੂਰਬੀ ਪ੍ਰਸ਼ੀਆ, ਹੰਗਰੀ ਅਤੇ ਰੋਮਾਨੀਆ ਦੇ ਵਿਰੁੱਧ ਇੱਕ ਸਰਗਰਮ ਰੱਖਿਆ ਕਰੋ ਅਤੇ ਅਨੁਕੂਲ ਸਥਿਤੀਆਂ ਵਿੱਚ ਰੋਮਾਨੀਆ ਦੇ ਵਿਰੁੱਧ ਹਮਲਾ ਕਰਨ ਲਈ ਤਿਆਰ ਰਹੋ।
ਇਸ ਤਰ੍ਹਾਂ, ਲਾਲ ਫੌਜ 100 ਜਰਮਨ ਡਿਵੀਜ਼ਨਾਂ ਦੇ ਵਿਰੁੱਧ 152 ਡਿਵੀਜ਼ਨਾਂ ਦੇ ਨਾਲ ਚਿਜ਼ੋਵ, ਮੋਟੋਵਿਸਕੋ ਫਰੰਟ ਤੋਂ ਹਮਲਾਵਰ ਕਾਰਵਾਈਆਂ ਸ਼ੁਰੂ ਕਰੇਗੀ। ਰਾਜ ਦੀ ਸਰਹੱਦ ਦੇ ਦੂਜੇ ਭਾਗਾਂ [7] 'ਤੇ ਸਰਗਰਮ ਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
III. ਰਣਨੀਤਕ ਤੈਨਾਤੀ ਲਈ ਸੰਕੇਤ ਯੋਜਨਾ ਦੇ ਅਧਾਰ ਤੇ, ਯੂਐਸਐਸਆਰ ਆਰਮਡ ਫੋਰਸਿਜ਼ ਦੇ ਨਿਮਨਲਿਖਤ ਸਮੂਹ ਦੀ ਕਲਪਨਾ ਕੀਤੀ ਗਈ ਹੈ:
1. 198 ਪੈਦਲ ਡਵੀਜ਼ਨਾਂ, 61 ਪੈਦਲ ਡਵੀਜ਼ਨਾਂ, 31 ਪੈਦਲ ਡਵੀਜ਼ਨਾਂ, 13 ਘੋੜ-ਸਵਾਰ ਡਵੀਜ਼ਨਾਂ (ਕੁੱਲ 303 ਡਿਵੀਜ਼ਨਾਂ ਅਤੇ ਆਰਜੀਕੇ ਦੀਆਂ 74 ਤੋਪਖਾਨਾ ਰੈਜੀਮੈਂਟਾਂ) ਵਾਲੀ ਲਾਲ ਸੈਨਾ ਦੀਆਂ ਜ਼ਮੀਨੀ ਫ਼ੌਜਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਣਾ ਚਾਹੀਦਾ ਹੈ:
a) 163 ਪੈਦਲ ਡਵੀਜ਼ਨਾਂ, 58 ਪੈਦਲ ਡਵੀਜ਼ਨਾਂ, 30 ਪੈਦਲ ਡਵੀਜ਼ਨਾਂ ਅਤੇ 7 ਘੋੜ-ਸਵਾਰ ਡਿਵੀਜ਼ਨਾਂ (ਕੁੱਲ 258 ਡਿਵੀਜ਼ਨਾਂ) ਅਤੇ 53 ਆਰਐਨਏ ਤੋਪਖਾਨੇ ਰੈਜੀਮੈਂਟਾਂ ਵਾਲੇ ਮੁੱਖ ਬਲ ਪੱਛਮ ਵਿੱਚ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿੱਚੋਂ: ਉੱਤਰੀ, ਉੱਤਰੀ ਪੱਛਮੀ, ਪੱਛਮੀ ਅਤੇ ਦੱਖਣ-ਪੱਛਮੀ ਮੋਰਚੇ - 136 ਇਨਫੈਂਟਰੀ ਡਿਵੀਜ਼ਨਾਂ, 44 ਟੀਡੀ, 23 ਐਮਡੀ, 7 ਸੀਡੀ (ਕੁੱਲ 210 ਡਿਵੀਜ਼ਨਾਂ) ਅਤੇ 53 ਆਰਜੀਕੇ ਤੋਪਖਾਨੇ ਦੀਆਂ ਰੈਜੀਮੈਂਟਾਂ; ਦੱਖਣ-ਪੱਛਮੀ ਅਤੇ ਪੱਛਮੀ ਮੋਰਚਿਆਂ ਦੇ ਪਿੱਛੇ ਹਾਈ ਕਮਾਂਡ ਦੇ ਰਿਜ਼ਰਵ ਦੇ ਹਿੱਸੇ ਵਜੋਂ - 27 ਇਨਫੈਂਟਰੀ ਡਿਵੀਜ਼ਨਾਂ, 14 ਇਨਫੈਂਟਰੀ ਡਿਵੀਜ਼ਨਾਂ, 7 ਇਨਫੈਂਟਰੀ ਡਿਵੀਜ਼ਨਾਂ (ਕੁੱਲ 48 ਡਿਵੀਜ਼ਨਾਂ);
b) 35 ਪੈਦਲ ਡਿਵੀਜ਼ਨਾਂ, 3 ਟੀਡੀ, 1 ਐਮਡੀ, 6 ਸੀਡੀ (ਕੁੱਲ 45 ਡਿਵੀਜ਼ਨਾਂ) ਅਤੇ 21 ਏਪੀ ਆਰਜੀਕੇ ਵਾਲੇ ਬਾਕੀ ਬਲਾਂ ਨੂੰ ਯੂਐਸਐਸਆਰ ਦੀਆਂ ਦੂਰ ਪੂਰਬੀ, ਦੱਖਣੀ ਅਤੇ ਉੱਤਰੀ ਸਰਹੱਦਾਂ ਦੀ ਰੱਖਿਆ ਲਈ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ
- ਦੂਰ ਪੂਰਬ ਅਤੇ ਪੱਛਮੀ ਮਿਲਟਰੀ ਜ਼ਿਲ੍ਹੇ ਵਿੱਚ - 22 ਇਨਫੈਂਟਰੀ ਡਿਵੀਜ਼ਨਾਂ, 3 ਟੀਡੀ, 1 ਐਮਡੀ, 1 ਸੀਡੀ (ਕੁੱਲ 27 ਡਿਵੀਜ਼ਨਾਂ) ਅਤੇ 14 ਏਪੀ ਆਰਜੀਕੇ;
- ਮੱਧ ਏਸ਼ੀਆ ਵਿੱਚ - 2 ਪਹਾੜੀ ਰਾਈਫਲ ਅਤੇ 3 ਘੋੜਸਵਾਰ. ਵੰਡ (ਕੁੱਲ 5 ਭਾਗ);
- ਟ੍ਰਾਂਸਕਾਕੇਸੀਆ - 8 ਰਾਈਫਲ ਅਤੇ 2 ਘੋੜਸਵਾਰ ਡਵੀਜ਼ਨਾਂ (ਕੁੱਲ 10 ਡਿਵੀਜ਼ਨਾਂ) ਅਤੇ 2 ਏਪੀ ਆਰਜੀਕੇ;
- ਉੱਤਰੀ ਕਾਕੇਸ਼ਸ ਅਤੇ ਕ੍ਰੀਮੀਆ ਦੇ ਕਾਲੇ ਸਾਗਰ ਤੱਟ ਦੇ ਬਚਾਅ 'ਤੇ - 2 ਪੀ.
- ਵ੍ਹਾਈਟ ਸਾਗਰ ਤੱਟ 'ਤੇ - ਪਹਿਲੀ ਡਿਵੀਜ਼ਨ.
ਬਲਾਂ ਦਾ ਵਿਸਤ੍ਰਿਤ ਸਮੂਹ ਨੱਥੀ ਕੀਤੇ ਨਕਸ਼ੇ [8] ਉੱਤੇ ਦਿਖਾਇਆ ਗਿਆ ਹੈ।
2. ਰੈੱਡ ਆਰਮੀ ਦੀ ਏਅਰ ਫੋਰਸ, ਮੌਜੂਦਾ ਅਤੇ ਲੜਾਈ ਲਈ ਤਿਆਰ 97 ਆਈਏਪੀ, 75 ਬੀਬੀਪੀ, 11 ਸ਼ਾਪ, 29 ਡੀਬੀਪੀ ਅਤੇ 6 ਟੀਬੀਪੀ (ਕੁੱਲ 218 ਏਅਰ ਰੈਜੀਮੈਂਟਾਂ) ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਣਾ ਚਾਹੀਦਾ ਹੈ:
a) ਮੁੱਖ ਬਲ, ਜਿਸ ਵਿੱਚ 66 IAP, 64 BBP, 5 Shap, 25 DBP ਅਤੇ 5 TBP ਸ਼ਾਮਲ ਹਨ - ਕੁੱਲ 165 ਏਅਰ ਰੈਜੀਮੈਂਟਾਂ, ਪੱਛਮ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ:
- ਉੱਤਰੀ, ਉੱਤਰੀ-ਪੱਛਮੀ, ਪੱਛਮੀ ਅਤੇ ਦੱਖਣ-ਪੱਛਮੀ ਮੋਰਚਿਆਂ ਦੇ ਹਿੱਸੇ ਵਜੋਂ - 63 ਆਈਏਪੀ, 64 ਬੀਬੀਪੀ, 5 ਸ਼ਾਪ, 11 ਡੀਬੀਪੀ ਅਤੇ 1 ਟੀਬੀਪੀ - ਕੁੱਲ 144 ਏਅਰ ਰੈਜੀਮੈਂਟਾਂ;
- ਦੱਖਣ-ਪੱਛਮੀ ਅਤੇ ਪੱਛਮੀ ਮੋਰਚਿਆਂ ਦੇ ਪਿੱਛੇ ਹਾਈ ਕਮਾਂਡ ਦੇ ਰਿਜ਼ਰਵ ਦੇ ਹਿੱਸੇ ਵਜੋਂ - 14 ਡੀਬੀਪੀ ਅਤੇ 4 ਐਮਬੀਪੀ, ਕੁੱਲ 21 ਹਵਾਈ ਰੈਜੀਮੈਂਟਾਂ;
b) 31 IAP, 11 BBP, 6 Shap, 4 DBP ਅਤੇ 1 TBP - ਕੁੱਲ 53 ਹਵਾਈ ਰੈਜੀਮੈਂਟਾਂ ਵਾਲੇ ਬਾਕੀ ਬਲਾਂ ਨੂੰ ਦੂਰ ਪੂਰਬੀ, ਦੱਖਣੀ ਅਤੇ ਉੱਤਰੀ ਸਰਹੱਦਾਂ ਅਤੇ ਹਵਾਈ ਰੱਖਿਆ ਪੁਆਇੰਟ ਦੀ ਰੱਖਿਆ ਲਈ ਛੱਡ ਦਿੱਤਾ ਜਾਣਾ ਚਾਹੀਦਾ ਹੈ। ਪਹਾੜ ਮਾਸਕੋ, ਜਿਸ ਵਿੱਚੋਂ:
- ਦੂਰ ਪੂਰਬ ਅਤੇ ਪੱਛਮੀ ਮਿਲਟਰੀ ਜ਼ਿਲ੍ਹੇ ਵਿੱਚ - 14 ਆਈਏਪੀ, 9 ਬੀਬੀਪੀ, 5 ਸ਼ਾਪ, 4 ਡੀਬੀਪੀ ਅਤੇ 1 ਟੀਬੀਪੀ, ਕੁੱਲ 33 ਏਅਰ ਰੈਜੀਮੈਂਟਾਂ;
- SaVO ਵਿੱਚ - 1 IAP ਅਤੇ 1 Shap, ਕੁੱਲ 2 ਏਅਰ ਰੈਜੀਮੈਂਟਾਂ;
- ਜ਼ੈਕਵੋ ਵਿੱਚ - 9 ਆਈਏਪੀ, 2 ਇਨਫੈਂਟਰੀ ਲੜਨ ਵਾਲੀਆਂ ਯੂਨਿਟਾਂ, ਕੁੱਲ 11 ਏਅਰ ਰੈਜੀਮੈਂਟਾਂ;
- ArchVO ਵਿੱਚ - 1 ist. ਹਵਾਈ ਰੈਜੀਮੈਂਟ
ਮਾਸਕੋ ਸ਼ਹਿਰ ਦੀ ਰੱਖਿਆ 'ਤੇ 6 ਲੜਾਕੂ ਹਵਾਬਾਜ਼ੀ ਰੈਜੀਮੈਂਟਾਂ ਹਨ.
ਬਲਾਂ ਦਾ ਵਿਸਤ੍ਰਿਤ ਸਮੂਹ ਨੱਥੀ ਕੀਤੇ ਨਕਸ਼ੇ [9] ਉੱਤੇ ਦਿਖਾਇਆ ਗਿਆ ਹੈ।
ਸੰਕੇਤ ਕੀਤੇ ਗਏ ਹਵਾਈ ਸੈਨਾ ਤੋਂ ਇਲਾਵਾ, ਅੱਜ ਕੁੱਲ 115 ਹਵਾਈ ਰੈਜੀਮੈਂਟਾਂ ਲਈ 52 ਆਈ.ਏ.ਪੀ., 30 ਬੀ.ਬੀ.ਪੀ., 4 ਸ਼ਾਪ, 7 ਡੀ.ਬੀ.ਪੀ. ਅਤੇ 22 ਡੀ.ਆਈ.ਐਸ. 1.1.42 ਨੂੰ ਗਿਣਿਆ ਜਾਵੇਗਾ।
ਇਹ ਹਵਾਈ ਰੈਜੀਮੈਂਟਾਂ, ਜਿਵੇਂ ਕਿ ਇਹ ਤਿਆਰ ਹੋ ਜਾਂਦੀਆਂ ਹਨ, ਨੂੰ ਹੇਠਾਂ ਦਿੱਤੇ ਅਨੁਸਾਰ ਵੰਡਣ ਦੀ ਯੋਜਨਾ ਬਣਾਈ ਗਈ ਹੈ:
- ਪੱਛਮ ਨੂੰ 41 IAP, 30 BBP, 4 Shap, 5 DVP, 14 DIS, ਅਤੇ ਕੁੱਲ 94 ਏਅਰ ਰੈਜੀਮੈਂਟਾਂ ਸੌਂਪਣ ਲਈ, ਜਿਨ੍ਹਾਂ ਵਿੱਚੋਂ:
- ਮੋਰਚਿਆਂ ਵਿੱਚ 41 IAP, 33 BBP, 4 Shap, 7 Dis, ਕੁੱਲ 87 ਏਅਰ ਰੈਜੀਮੈਂਟ ਸ਼ਾਮਲ ਹਨ;
- ਹਾਈ ਕਮਾਂਡ ਦੇ ਰਿਜ਼ਰਵ ਦੇ ਹਿੱਸੇ ਵਜੋਂ - 4 ਆਈਏਪੀ, 3 ਡੀਬੀਪੀ, ਕੁੱਲ 7 ਏਅਰ ਰੈਜੀਮੈਂਟਾਂ;
- ਫਾਰ ਫਰੰਟ ਅਤੇ ਜ਼ੈਕਵੀਓ ਲਈ 10 ਏਅਰ ਰੈਜੀਮੈਂਟਾਂ ਅਤੇ ਜ਼ੈਕਵੀਓ ਲਈ 6 ਏਅਰ ਰੈਜੀਮੈਂਟਾਂ ਛੱਡੋ;
- ਮਾਸਕੋ ਦੀ ਰੱਖਿਆ 'ਤੇ - 5 ist. ਹਵਾਈ ਰੈਜੀਮੈਂਟਾਂ
ਇਹਨਾਂ ਹਵਾਈ ਰੈਜੀਮੈਂਟਾਂ ਦੀ ਸੇਵਾ ਵਿੱਚ ਦਾਖਲੇ ਲਈ ਅਨੁਮਾਨਿਤ ਮਿਤੀਆਂ ਨਕਸ਼ਿਆਂ ਉੱਤੇ ਸਾਰਣੀ ਦੇ ਅਨੁਸਾਰ ਹਨ [10]।
IV. ਪੱਛਮ ਵਿੱਚ ਤਾਇਨਾਤ ਮੋਰਚਿਆਂ ਦੀ ਰਚਨਾ ਅਤੇ ਕਾਰਜ (ਨਕਸ਼ੇ 1:1,000,000) [11]:
ਉੱਤਰੀ ਮੋਰਚਾ (LVO) - 3 ਫੌਜਾਂ, ਜਿਸ ਵਿੱਚ 15 ਰਾਈਫਲ, 4 ਟੈਂਕ ਅਤੇ 2 ਮੋਟਰਾਈਜ਼ਡ ਡਿਵੀਜ਼ਨ ਸ਼ਾਮਲ ਹਨ, ਅਤੇ ਕੁੱਲ 21 ਡਿਵੀਜ਼ਨਾਂ, 18 ਹਵਾਬਾਜ਼ੀ ਰੈਜੀਮੈਂਟਾਂ ਅਤੇ ਉੱਤਰੀ ਨੇਵੀ, ਮੁੱਖ ਕਾਰਜਾਂ ਦੇ ਨਾਲ - ਲੈਨਿਨਗ੍ਰਾਡ ਦੀ ਰੱਖਿਆ, ਮਰਮਾਂਸਕ ਦੀ ਬੰਦਰਗਾਹ। , Kirov zhel. ਸੜਕਾਂ ਅਤੇ ਬਾਲਟਿਕ ਨੇਵੀ ਦੇ ਨਾਲ ਮਿਲ ਕੇ, ਫਿਨਲੈਂਡ ਦੀ ਖਾੜੀ ਦੇ ਪਾਣੀਆਂ ਵਿੱਚ ਸਾਡਾ ਪੂਰਾ ਦਬਦਬਾ ਯਕੀਨੀ ਬਣਾਉਂਦਾ ਹੈ। ਇਸੇ ਉਦੇਸ਼ ਲਈ, ਇਸਟੋਨੀਅਨ SSR ਦੇ ਉੱਤਰੀ ਅਤੇ ਉੱਤਰ ਪੱਛਮੀ ਤੱਟ ਦੀ ਰੱਖਿਆ ਨੂੰ PribOVO ਤੋਂ ਉੱਤਰੀ ਮੋਰਚੇ ਵਿੱਚ ਤਬਦੀਲ ਕਰਨ ਦੀ ਯੋਜਨਾ ਹੈ।
ਖੱਬੇ ਪਾਸੇ ਦੀ ਮੂਹਰਲੀ ਸਰਹੱਦ ਓਸਤਾਸ਼ਕੋਵ, ਓਸਟ੍ਰੋਵ, ਵੂਰੂ, ਵਿਲਜੰਡੀ, ਹਾਲ ਹੈ। ਮਤਾਸਾਲੂ, ਏਜ਼ਲ ਅਤੇ ਡਾਗੋ ਟਾਪੂ ਵਿਸ਼ੇਸ਼ ਤੌਰ 'ਤੇ।
ਫਰੰਟ ਹੈੱਡਕੁਆਰਟਰ - ਪਰਗੋਲੋਵੋ.
ਉੱਤਰ-ਪੱਛਮੀ ਮੋਰਚਾ (ਪ੍ਰਿਬੋਵੋ) - ਤਿੰਨ ਫੌਜਾਂ, ਜਿਸ ਵਿੱਚ 17 ਰਾਈਫਲ ਡਿਵੀਜ਼ਨਾਂ [(ਜਿਨ੍ਹਾਂ ਵਿੱਚੋਂ 6 ਰਾਸ਼ਟਰੀ)], 4 ਟੈਂਕ, 2 ਮੋਟਰਾਈਜ਼ਡ ਡਿਵੀਜ਼ਨਾਂ, ਅਤੇ ਕੁੱਲ 23 ਡਿਵੀਜ਼ਨਾਂ ਅਤੇ 13 ਹਵਾਬਾਜ਼ੀ ਰੈਜੀਮੈਂਟਾਂ, ਕਾਰਜਾਂ ਦੇ ਨਾਲ: - ਰੀਗਾ ਨੂੰ ਮਜ਼ਬੂਤੀ ਨਾਲ ਕਵਰ ਕਰਦੀਆਂ ਹਨ। ਜ਼ਿੱਦੀ ਰੱਖਿਆ ਅਤੇ ਵਿਲਨਾ ਦਿਸ਼ਾ, ਪੂਰਬੀ ਪ੍ਰਸ਼ੀਆ ਤੋਂ ਦੁਸ਼ਮਣ ਦੇ ਹਮਲੇ ਨੂੰ ਰੋਕਣਾ; ਪੱਛਮੀ ਤੱਟ ਅਤੇ ਏਜ਼ਲ ਅਤੇ ਡਾਗੋ ਦੇ ਟਾਪੂਆਂ ਦੀ ਰੱਖਿਆ ਦੁਸ਼ਮਣ ਉਭੀਵੀਆਂ ਲੈਂਡਿੰਗਾਂ ਨੂੰ ਰੋਕਣ ਲਈ।
ਖੱਬੇ ਪਾਸੇ ਦੀ ਮੂਹਰਲੀ ਸਰਹੱਦ ਪੋਲੋਤਸਕ, ਓਸ਼ਮਯਾਨੀ, ਡ੍ਰਸਕੇਨੀਕੀ, ਮਾਰਗੇਰਾਬੋਵਾ, ਲੇਟਜ਼ੇਨ ਹੈ। ਸਾਹਮਣੇ ਹੈੱਡਕੁਆਰਟਰ - Ponevezh.
ਵੈਸਟਰਨ ਫਰੰਟ (ਜ਼ੈਪੋਵੋ) - ਚਾਰ ਫੌਜਾਂ, ਜਿਸ ਵਿੱਚ 31 ਰਾਈਫਲ, 8 ਟੈਂਕ, 4 ਮੋਟਰਾਈਜ਼ਡ ਅਤੇ 2 ਕੈਵਲਰੀ ਡਿਵੀਜ਼ਨ, ਅਤੇ ਕੁੱਲ 45 ਡਿਵੀਜ਼ਨਾਂ ਅਤੇ 21 ਹਵਾਬਾਜ਼ੀ ਰੈਜੀਮੈਂਟਾਂ ਸ਼ਾਮਲ ਹਨ।
ਉਦੇਸ਼: - ਲਿਡਾ ਅਤੇ ਬਾਇਲਸਟੋਕ ਦਿਸ਼ਾਵਾਂ ਨੂੰ ਮਜ਼ਬੂਤੀ ਨਾਲ ਢੱਕਣ ਲਈ ਡ੍ਰਸਕੇਨੀਕੀ, ਓਸਟ੍ਰੋਲੇਕਾ ਦੇ ਮੋਰਚੇ 'ਤੇ ਜ਼ਿੱਦੀ ਰੱਖਿਆ ਨਾਲ;
- ਦੱਖਣ-ਪੱਛਮੀ ਮੋਰਚੇ ਦੀਆਂ ਫ਼ੌਜਾਂ ਦੇ ਹਮਲੇ ਵਿੱਚ ਤਬਦੀਲੀ ਦੇ ਨਾਲ, ਵਾਰਸਾ, ਸਿਡਲਸੇ, ਰਾਡੋਮ ਦੀਆਂ ਦਿਸ਼ਾਵਾਂ ਵਿੱਚ ਮੋਰਚੇ ਦੇ ਖੱਬੇ ਵਿੰਗ ਦਾ ਹਮਲਾ, ਵਾਰਸਾ ਸਮੂਹ ਨੂੰ ਹਰਾਉਣ ਅਤੇ ਵਾਰਸਾ ਨੂੰ ਹਾਸਲ ਕਰਨ ਲਈ [ਯੋਗਦਾਨ ਦੇਣ ਲਈ], ਵਿੱਚ ਦੱਖਣ-ਪੱਛਮੀ ਫਰੰਟ ਦੇ ਨਾਲ ਸਹਿਯੋਗ, ਦੁਸ਼ਮਣ ਦੇ ਲੁਬਲਿਨ-ਰਾਡੋਮ ਸਮੂਹ ਨੂੰ ਹਰਾਉਣ ਲਈ, ਨਦੀ ਤੱਕ ਪਹੁੰਚਣ ਲਈ। ਰੈਡੋਮ ਨੂੰ ਹਾਸਲ ਕਰਨ ਲਈ ਵਿਸਟੁਲਾ ਅਤੇ ਮੋਬਾਈਲ ਯੂਨਿਟ [ਅਤੇ ਵਾਰਸਾ ਅਤੇ ਪੂਰਬੀ ਪ੍ਰਸ਼ੀਆ ਤੋਂ ਇਸ ਕਾਰਵਾਈ ਨੂੰ ਯਕੀਨੀ ਬਣਾਉਣ ਲਈ]।
ਖੱਬੇ ਪਾਸੇ ਸਾਹਮਣੇ ਸਰਹੱਦ ਦਰਿਆ ਹੈ। ਪ੍ਰਿਪਯਟ, ਪਿੰਸਕ, ਵਲੋਦਾਵਾ, ਡੈਮਬਲਿਨ, ਰਾਡੋਮ।
ਸਾਹਮਣੇ ਹੈੱਡਕੁਆਰਟਰ - Baranovichi.
ਦੱਖਣ-ਪੱਛਮੀ ਮੋਰਚਾ - ਅੱਠ ਫੌਜਾਂ, ਜਿਸ ਵਿੱਚ 74 ਰਾਈਫਲ, 28 ਟੈਂਕ, 15 ਮੋਟਰਾਈਜ਼ਡ ਅਤੇ 5 ਘੋੜਸਵਾਰ ਡਵੀਜ਼ਨਾਂ, ਅਤੇ ਕੁੱਲ 122 ਡਿਵੀਜ਼ਨਾਂ ਅਤੇ 91 ਹਵਾਬਾਜ਼ੀ ਰੈਜੀਮੈਂਟਾਂ, ਫੌਰੀ ਕੰਮਾਂ ਦੇ ਨਾਲ:
a) ਫਰੰਟ ਦੇ ਸੱਜੇ ਵਿੰਗ ਦੀਆਂ ਫੌਜਾਂ ਦੁਆਰਾ ਇੱਕ ਕੇਂਦਰਿਤ ਹੜਤਾਲ ਦੇ ਨਾਲ, ਨਦੀ ਦੇ ਪੂਰਬ ਵੱਲ ਮੁੱਖ ਦੁਸ਼ਮਣ ਸਮੂਹ ਨੂੰ ਘੇਰੋ ਅਤੇ ਨਸ਼ਟ ਕਰੋ। ਲੁਬਲਿਨ ਖੇਤਰ ਵਿੱਚ ਵਿਸਟੁਲਾ;
b) ਉਸੇ ਸਮੇਂ, ਸਿਏਨਿਆਵਾ, ਪ੍ਰਜ਼ੇਮੀਸਲ, ਲੂਟੋਵਿਸਕਾ ਦੇ ਸਾਹਮਣੇ ਤੋਂ ਇੱਕ ਹਮਲੇ ਦੇ ਨਾਲ, ਕ੍ਰਾਕੋ ਅਤੇ ਸੈਂਡੋਮੀਰਜ਼-ਕੇਲੇਕ ਦਿਸ਼ਾਵਾਂ ਵਿੱਚ ਦੁਸ਼ਮਣ ਫੌਜਾਂ ਨੂੰ ਹਰਾਓ ਅਤੇ ਇਸ ਖੇਤਰ ਤੋਂ ਅੱਗੇ ਵਧਣ ਦਾ ਇਰਾਦਾ ਰੱਖਦੇ ਹੋਏ, ਕ੍ਰਾਕੋ, ਕਾਟੋਵਿਸ, ਕੀਲਸੇ ਦੇ ਖੇਤਰ 'ਤੇ ਕਬਜ਼ਾ ਕਰੋ। ਉੱਤਰੀ ਜਾਂ ਉੱਤਰ ਪੱਛਮੀ ਦਿਸ਼ਾ ਵਿੱਚ ਦੁਸ਼ਮਣ ਦੇ ਮੋਰਚੇ ਦੇ ਉੱਤਰੀ ਵਿੰਗ ਦੀਆਂ ਵੱਡੀਆਂ ਤਾਕਤਾਂ ਨੂੰ ਹਰਾਉਣ ਅਤੇ ਸਾਬਕਾ ਪੋਲੈਂਡ ਅਤੇ ਪੂਰਬੀ ਪ੍ਰਸ਼ੀਆ ਦੇ ਖੇਤਰ ਉੱਤੇ ਕਬਜ਼ਾ ਕਰਨ ਲਈ;
c) ਹੰਗਰੀ ਅਤੇ ਰੋਮਾਨੀਆ ਦੇ ਨਾਲ ਰਾਜ ਦੀ ਸਰਹੱਦ ਦੀ ਮਜ਼ਬੂਤੀ ਨਾਲ ਰੱਖਿਆ ਕਰੋ ਅਤੇ ਉੱਤਰ ਨੂੰ ਹਰਾਉਣ ਦੇ ਫੌਰੀ ਟੀਚੇ ਦੇ ਨਾਲ, ਚੇਰਨੀਵਤਸੀ ਅਤੇ ਚਿਸੀਨਾਉ ਖੇਤਰਾਂ ਤੋਂ ਰੋਮਾਨੀਆ ਦੇ ਵਿਰੁੱਧ ਕੇਂਦਰਿਤ ਹਮਲੇ ਕਰਨ ਲਈ ਤਿਆਰ ਰਹੋ। ਰੋਮਾਨੀਅਨ ਫੌਜ ਦਾ ਵਿੰਗ ਅਤੇ ਨਦੀ ਲਾਈਨ ਤੱਕ ਪਹੁੰਚੋ। ਮੋਲਡੋਵਾ, Iasi [12].
ਉਪਰੋਕਤ ਯੋਜਨਾ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ, ਹੇਠਾਂ ਦਿੱਤੇ ਉਪਾਵਾਂ ਨੂੰ ਪਹਿਲਾਂ ਤੋਂ ਹੀ ਪੂਰਾ ਕਰਨਾ ਜ਼ਰੂਰੀ ਹੈ, ਜਿਸ ਤੋਂ ਬਿਨਾਂ ਹਵਾ ਅਤੇ ਜ਼ਮੀਨ ਦੋਵਾਂ ਤੋਂ ਦੁਸ਼ਮਣ 'ਤੇ ਅਚਾਨਕ ਹਮਲਾ ਕਰਨਾ ਅਸੰਭਵ ਹੈ:
1. ਰਿਜ਼ਰਵ ਸਿਖਲਾਈ ਦੀ ਆੜ ਵਿੱਚ ਫੌਜਾਂ ਦੀ ਇੱਕ ਗੁਪਤ ਗਤੀਸ਼ੀਲਤਾ ਦਾ ਸੰਚਾਲਨ ਕਰਨਾ;
2. ਕੈਂਪਾਂ ਵਿੱਚ ਦਾਖਲ ਹੋਣ ਦੀ ਆੜ ਵਿੱਚ, ਪੱਛਮੀ ਸਰਹੱਦ ਦੇ ਨੇੜੇ ਫੌਜਾਂ ਦੀ ਲੁਕਵੀਂ ਇਕਾਗਰਤਾ ਨੂੰ ਪੂਰਾ ਕਰੋ, ਸਭ ਤੋਂ ਪਹਿਲਾਂ, ਹਾਈ ਕਮਾਂਡ ਦੀਆਂ ਸਾਰੀਆਂ ਰਿਜ਼ਰਵ ਫੌਜਾਂ ਨੂੰ ਕੇਂਦਰਿਤ ਕਰੋ;
3. ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਤੋਂ ਫੀਲਡ ਏਅਰਫੀਲਡਾਂ 'ਤੇ ਗੁਪਤ ਤੌਰ 'ਤੇ ਹਵਾਬਾਜ਼ੀ ਨੂੰ ਕੇਂਦਰਿਤ ਕਰੋ ਅਤੇ ਹੁਣ ਪਿੱਛੇ ਹਵਾਬਾਜ਼ੀ ਨੂੰ ਤਾਇਨਾਤ ਕਰਨਾ ਸ਼ੁਰੂ ਕਰੋ;
4. ਹੌਲੀ-ਹੌਲੀ, ਸਿਖਲਾਈ ਕੈਂਪਾਂ ਅਤੇ ਲੌਜਿਸਟਿਕ ਅਭਿਆਸਾਂ ਦੀ ਆੜ ਵਿੱਚ, ਪਿੱਛੇ ਅਤੇ ਹਸਪਤਾਲ ਦੇ ਅਧਾਰ ਨੂੰ ਵਿਕਸਤ ਕਰੋ.
V. ਹਾਈਕਮਾਂਡ ਦੇ ਰਾਖਵੇਂਕਰਨ ਦੀ ਗਰੁਪਿੰਗ।
ਹਾਈ ਕਮਾਂਡ ਦੇ ਰਿਜ਼ਰਵ ਵਿੱਚ 5 ਫੌਜਾਂ ਰੱਖੋ ਅਤੇ ਉਹਨਾਂ ਨੂੰ ਕੇਂਦਰਿਤ ਕਰੋ:
- 9 ਰਾਈਫਲ, 4 ਟੈਂਕ ਅਤੇ 2 ਮੋਟਰਾਈਜ਼ਡ ਡਿਵੀਜ਼ਨਾਂ ਸਮੇਤ ਦੋ ਫੌਜਾਂ, ਕੁੱਲ 15 ਡਿਵੀਜ਼ਨਾਂ, ਵਿਆਜ਼ਮਾ, ਸਿਚੇਵਕਾ, ਯੇਲਨੀਆ, ਬ੍ਰਾਇੰਸਕ, ਸੁਖਿਨੀਚੀ ਦੇ ਖੇਤਰ ਵਿੱਚ;
- ਇੱਕ ਫੌਜ ਜਿਸ ਵਿੱਚ 4 ਰਾਈਫਲ, 2 ਟੈਂਕ ਅਤੇ 2 ਮੋਟਰਾਈਜ਼ਡ ਡਿਵੀਜ਼ਨ ਹਨ, ਅਤੇ ਕੁੱਲ 8 ਡਿਵੀਜ਼ਨਾਂ, ਵਿਲੀਕਾ, ਨੋਵੋਗ੍ਰੂਡੋਕ, ਮਿੰਸਕ ਦੇ ਖੇਤਰ ਵਿੱਚ;
- ਸ਼ੈਪੇਤੋਵਕਾ, ਪ੍ਰੋਸਕੁਰੋਵ, ਬਰਡੀਚੇਵ ਅਤੇ ਪੂਰਬੀ ਦੇ ਖੇਤਰ ਵਿੱਚ 6 ਰਾਈਫਲ, 4 ਟੈਂਕ ਅਤੇ 2 ਮੋਟਰਾਈਜ਼ਡ ਡਿਵੀਜ਼ਨਾਂ ਅਤੇ ਕੁੱਲ 12 ਡਿਵੀਜ਼ਨਾਂ ਵਾਲੀ ਇੱਕ ਫੌਜ।
- ਇੱਕ ਫੌਜ ਜਿਸ ਵਿੱਚ 8 ਰਾਈਫਲ, 2 ਟੈਂਕ ਅਤੇ 2 ਮੋਟਰਾਈਜ਼ਡ ਡਿਵੀਜ਼ਨ ਹਨ, ਅਤੇ ਕੁੱਲ 12 ਡਿਵੀਜ਼ਨਾਂ, ਬਿਲਾ ਤਸਰਕਵਾ, ਜ਼ਵੇਨੀਗੋਰੋਡਕਾ, ਚੈਰਕਾਸੀ ਦੇ ਖੇਤਰਾਂ ਵਿੱਚ।
VI. ਇਕਾਗਰਤਾ ਅਤੇ ਤੈਨਾਤੀ ਨੂੰ ਕਵਰ ਕਰਨਾ।
ਦੁਸ਼ਮਣ ਦੁਆਰਾ ਸੰਭਾਵਿਤ ਅਚਾਨਕ ਹਮਲੇ ਤੋਂ ਆਪਣੇ ਆਪ ਨੂੰ ਬਚਾਉਣ ਲਈ, ਸਾਡੀਆਂ ਫੌਜਾਂ ਦੀ ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਅਤੇ ਉਨ੍ਹਾਂ ਨੂੰ ਹਮਲੇ ਲਈ ਤਿਆਰ ਕਰਨ ਲਈ, ਇਹ ਜ਼ਰੂਰੀ ਹੈ:
1. ਇਸ ਲਈ ਸਰਹੱਦੀ ਜ਼ਿਲ੍ਹਿਆਂ ਦੀਆਂ ਸਾਰੀਆਂ ਫੌਜਾਂ ਅਤੇ ਪੱਛਮ ਵਿੱਚ ਤਾਇਨਾਤੀ ਲਈ ਨਿਰਧਾਰਤ ਲਗਭਗ ਸਾਰੇ ਹਵਾਬਾਜ਼ੀ ਦੀ ਵਰਤੋਂ ਕਰਦੇ ਹੋਏ, ਰਾਜ ਦੀ ਸਰਹੱਦ ਦੀ ਇੱਕ ਮਜ਼ਬੂਤ ਰੱਖਿਆ ਅਤੇ ਕਵਰ ਨੂੰ ਸੰਗਠਿਤ ਕਰੋ;
2. ਦੇਸ਼ ਦੀ ਹਵਾਈ ਰੱਖਿਆ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕਰੋ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਪੂਰੀ ਤਿਆਰੀ ਵਿੱਚ ਲਿਆਓ।
ਮੈਂ ਇਹਨਾਂ ਮੁੱਦਿਆਂ 'ਤੇ ਆਦੇਸ਼ ਦਿੱਤੇ ਹਨ, ਅਤੇ ਰਾਜ ਦੀ ਸਰਹੱਦ ਦੀ ਰੱਖਿਆ ਅਤੇ ਹਵਾਈ ਰੱਖਿਆ ਲਈ ਯੋਜਨਾਵਾਂ ਦਾ ਵਿਕਾਸ 06/01/41 ਤੱਕ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ।
ਢੱਕਣ ਵਾਲੀਆਂ ਫੌਜਾਂ ਦੀ ਰਚਨਾ ਅਤੇ ਸਮੂਹ ਨੱਥੀ ਨਕਸ਼ੇ [13] ਦੇ ਅਨੁਸਾਰ ਹੈ।
ਇਸ ਦੇ ਨਾਲ ਹੀ, 1942 ਵਿਚ ਹੰਗਰੀ ਨਾਲ ਲੱਗਦੀ ਸਰਹੱਦ 'ਤੇ ਕਿਲਾਬੰਦ ਖੇਤਰਾਂ ਦੀ ਉਸਾਰੀ ਸ਼ੁਰੂ ਕਰਨ ਲਈ, ਅਤੇ ਰੇਖਾ ਦੇ ਨਾਲ ਕਿਲਾਬੰਦ ਖੇਤਰਾਂ ਦੀ ਉਸਾਰੀ ਨੂੰ ਜਾਰੀ ਰੱਖਣ ਲਈ, ਹਰ ਸੰਭਵ ਤਰੀਕੇ ਨਾਲ ਕਿਲਾਬੰਦੀ ਵਾਲੇ ਖੇਤਰਾਂ ਦੀ ਉਸਾਰੀ ਅਤੇ ਹਥਿਆਰਾਂ ਨੂੰ ਤੇਜ਼ ਕਰਨਾ ਜ਼ਰੂਰੀ ਹੈ। ਦੇ ਪੁਰਾਣੇ ਰਾਜ ਦੀ ਸਰਹੱਦ [14].
VII. ਨੇਵੀ ਦੇ ਕੰਮ ਤੁਹਾਡੇ ਦੁਆਰਾ ਪਹਿਲਾਂ ਪ੍ਰਵਾਨਿਤ ਮੇਰੀਆਂ ਰਿਪੋਰਟਾਂ ਦੇ ਅਨੁਸਾਰ ਨਿਰਧਾਰਤ ਕੀਤੇ ਗਏ ਸਨ।
VIII. ਸੈਨਿਕਾਂ ਦੀ ਤੈਨਾਤੀ ਅਤੇ ਉਪਲਬਧ ਸਪਲਾਈ ਦੇ ਨਾਲ ਉਹਨਾਂ ਦੇ ਲੜਾਕੂ ਕਾਰਜਾਂ ਨੂੰ ਇਹਨਾਂ ਦੁਆਰਾ ਯਕੀਨੀ ਬਣਾਇਆ ਜਾਂਦਾ ਹੈ:
ਗੋਲਾ ਬਾਰੂਦ ਲਈ - ਤਿੰਨ ਹਫ਼ਤਿਆਂ ਲਈ ਛੋਟੇ ਕੈਲੀਬਰ ਸ਼ੈੱਲ;
ਮੱਧਮ-ਕੈਲੀਬਰ - ਇੱਕ ਮਹੀਨੇ ਲਈ;
ਭਾਰੀ-ਕੈਲੀਬਰ - ਇੱਕ ਮਹੀਨੇ ਲਈ;
ਮਿਨਾਮੀ - ਅੱਧੇ ਮਹੀਨੇ ਲਈ;
ਐਂਟੀ-ਏਅਰਕ੍ਰਾਫਟ ਸ਼ਾਟਸ ਦੁਆਰਾ -
37 ਮਿਲੀਮੀਟਰ - 5 ਦਿਨਾਂ ਲਈ;
76 ਮਿਲੀਮੀਟਰ - ਡੇਢ ਮਹੀਨੇ ਲਈ;
85 ਮਿਲੀਮੀਟਰ - 11 ਦਿਨਾਂ ਲਈ;
ਹਵਾਈ ਜਹਾਜ਼ ਦੇ ਗੋਲਾ ਬਾਰੂਦ ਲਈ -
ਉੱਚ ਵਿਸਫੋਟਕ ਬੰਬ - ਇੱਕ ਮਹੀਨੇ ਲਈ;
ਸ਼ਸਤਰ-ਵਿੰਨ੍ਹਣਾ - 10 ਦਿਨਾਂ ਲਈ;
ਕੰਕਰੀਟ ਤੋੜਨਾ - 10 ਦਿਨਾਂ ਲਈ;
ਵਿਖੰਡਨ - ਇੱਕ ਮਹੀਨੇ ਲਈ;
ਭੜਕਾਊ - ਅੱਧੇ ਮਹੀਨੇ ਲਈ;
ਬਾਲਣ ਅਤੇ ਲੁਬਰੀਕੈਂਟ ਲਈ -
ਗੈਸੋਲੀਨ ਬੀ -78 - 10 ਦਿਨਾਂ ਲਈ
ਬੀ -74 ਗੈਸੋਲੀਨ - ਇੱਕ ਮਹੀਨੇ ਲਈ;
ਗੈਸੋਲੀਨ B-70 - 2.5 ਮਹੀਨਿਆਂ ਲਈ;
ਗੈਸੋਲੀਨ - 1.5 ਮਹੀਨਿਆਂ ਲਈ;
ਡੀਜ਼ਲ ਬਾਲਣ - ਇੱਕ ਮਹੀਨੇ ਲਈ.
ਪੱਛਮੀ ਜ਼ਿਲ੍ਹਿਆਂ ਲਈ ਤਿਆਰ ਕੀਤੇ ਗਏ ਈਂਧਨ ਦੇ ਭੰਡਾਰ ਅੰਦਰੂਨੀ ਜ਼ਿਲ੍ਹਿਆਂ ਵਿੱਚ ਮਹੱਤਵਪੂਰਨ ਮਾਤਰਾ ਵਿੱਚ (ਉਨ੍ਹਾਂ ਦੇ ਖੇਤਰ ਵਿੱਚ ਸਮਰੱਥਾ ਦੀ ਕਮੀ ਦੇ ਕਾਰਨ) ਹਨ।
IX. ਪੁੱਛੋ:
1. ਯੂਐਸਐਸਆਰ ਦੇ ਹਥਿਆਰਬੰਦ ਬਲਾਂ ਦੀ ਰਣਨੀਤਕ ਤੈਨਾਤੀ ਲਈ ਪੇਸ਼ ਕੀਤੀ ਗਈ ਯੋਜਨਾ ਅਤੇ ਜਰਮਨੀ ਨਾਲ ਯੁੱਧ ਦੀ ਸਥਿਤੀ ਵਿੱਚ ਯੋਜਨਾਬੱਧ ਫੌਜੀ ਕਾਰਵਾਈਆਂ ਦੀ ਯੋਜਨਾ ਨੂੰ ਮਨਜ਼ੂਰੀ ਦਿਓ;
2. ਸਭ ਤੋਂ ਪਹਿਲਾਂ, ਹਾਈ ਕਮਾਂਡ ਅਤੇ ਹਵਾਬਾਜ਼ੀ ਦੀਆਂ ਸਾਰੀਆਂ ਰਿਜ਼ਰਵ ਫੌਜਾਂ ਦੀ ਗੁਪਤ ਗਤੀਸ਼ੀਲਤਾ ਅਤੇ ਗੁਪਤ ਇਕਾਗਰਤਾ ਦੇ ਇਕਸਾਰ ਲਾਗੂ ਕਰਨ ਨੂੰ ਤੁਰੰਤ ਅਧਿਕਾਰਤ ਕਰਨ ਲਈ;
3. NKPS ਤੋਂ 1941 ਦੀ ਯੋਜਨਾ ਦੇ ਅਨੁਸਾਰ ਰੇਲਵੇ ਦੇ ਨਿਰਮਾਣ ਦੇ ਮੁਕੰਮਲ ਅਤੇ ਸਮੇਂ ਸਿਰ ਲਾਗੂ ਕਰਨ ਦੀ ਮੰਗ, ਅਤੇ ਖਾਸ ਕਰਕੇ ਲਵੋਵ ਦਿਸ਼ਾ ਵਿੱਚ;
4. ਉਦਯੋਗ ਨੂੰ ਟੈਂਕਾਂ ਅਤੇ ਹਵਾਈ ਜਹਾਜ਼ਾਂ ਦੇ ਪਦਾਰਥਕ ਹਿੱਸਿਆਂ ਦੇ ਉਤਪਾਦਨ ਦੇ ਨਾਲ-ਨਾਲ ਅਸਲਾ ਅਤੇ ਬਾਲਣ ਦੇ ਉਤਪਾਦਨ ਅਤੇ ਸਪਲਾਈ ਦੀ ਯੋਜਨਾ ਨੂੰ ਸਮੇਂ 'ਤੇ ਪੂਰਾ ਕਰਨ ਲਈ ਮਜਬੂਰ ਕਰੋ।
ਨਵੇਂ ਕਿਲ੍ਹੇ ਵਾਲੇ ਖੇਤਰਾਂ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਓ [15]।
ਐਪਲੀਕੇਸ਼ਨ:
1. ਨਕਸ਼ੇ 'ਤੇ ਤੈਨਾਤੀ ਚਿੱਤਰ 1:1000,000 1 ਕਾਪੀ ਵਿੱਚ;
2. 3 ਨਕਸ਼ਿਆਂ 'ਤੇ ਕਵਰ ਲਈ ਤੈਨਾਤੀ ਦੀ ਯੋਜਨਾ;
3. 1 ਕਾਪੀ ਵਿੱਚ ਬਲਾਂ ਦੇ ਸਬੰਧਾਂ ਦਾ ਚਿੱਤਰ।
4. ਪੱਛਮ ਵਿੱਚ ਏਅਰ ਫੋਰਸ ਬੇਸ ਦੇ ਤਿੰਨ ਨਕਸ਼ੇ।
[1] ਦਸਤਾਵੇਜ਼ ਮਿਆਰੀ ਟਾਈਪਰਾਈਟਰ ਸ਼ੀਟਾਂ 'ਤੇ 15 ਪੰਨਿਆਂ ਦੀ ਖਰੜਾ ਹੈ, ਜੋ ਏ.ਐਮ. ਵਾਸੀਲੇਵਸਕੀ ਦੁਆਰਾ ਕਾਲੀ ਸਿਆਹੀ ਵਿੱਚ ਲਿਖਿਆ ਗਿਆ ਹੈ। ਪਹਿਲਾ ਪੰਨਾ ਇੱਕ ਫਾਰਮ 'ਤੇ ਯੂਐਸਐਸਆਰ ਦੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੀ ਇੱਕ ਕੋਨੇ ਦੀ ਮੋਹਰ ਦੇ ਨਾਲ ਹੈ। ਮਿਤੀ 15 ਮਈ, 1941 ਅੰਤਿਕਾ 'ਤੇ ਸ਼ਿਲਾਲੇਖ - ਨਕਸ਼ੇ ਅਤੇ ਚਿੱਤਰਾਂ ਦੇ ਅਨੁਸਾਰ. ਖਰੜੇ ਦੇ ਪਾਠ ਵਿੱਚ ਪੈਨਸਿਲ ਵਿੱਚ ਬਣੇ ਰਣਨੀਤਕ, ਅੰਕੜਾ ਅਤੇ ਸੰਪਾਦਕੀ ਪ੍ਰਕਿਰਤੀ ਦੇ ਸਪਸ਼ਟੀਕਰਨ ਅਤੇ ਸੁਧਾਰ ਸ਼ਾਮਲ ਹਨ। ਵੀ. ਡੈਨੀਲੋਵ ਦੇ ਅਨੁਸਾਰ, ਉਹਨਾਂ ਨੂੰ ਰੈੱਡ ਆਰਮੀ ਦੇ ਜਨਰਲ ਸਟਾਫ਼ ਦੇ ਪਹਿਲੇ ਡਿਪਟੀ ਚੀਫ਼ ਲੈਫਟੀਨੈਂਟ ਜਨਰਲ ਐਨ.ਵੀ. ਵਾਟੂਟਿਨ ਦੁਆਰਾ ਪੇਸ਼ ਕੀਤਾ ਗਿਆ ਸੀ। ਇੱਕ ਹੋਰ ਸੰਸਕਰਣ ਦੇ ਅਨੁਸਾਰ, ਪਾਠ ਵਿੱਚ ਸੁਧਾਰ ਕਥਿਤ ਤੌਰ 'ਤੇ ਜੀ.ਕੇ.
[2] ਇੱਥੇ ਅਤੇ ਹੇਠਾਂ, ਟੈਕਸਟ ਵਿੱਚ ਜੋੜੇ ਗਏ ਵਾਕਾਂਸ਼ ਬੋਲਡ ਵਿੱਚ ਦਿੱਤੇ ਗਏ ਹਨ।
[3] ਇੱਥੇ ਅਤੇ ਹੇਠਾਂ, ਵਾਕਾਂਸ਼ ਜੋ ਬਾਅਦ ਵਿੱਚ ਟੈਕਸਟ ਵਿੱਚੋਂ ਹਟਾ ਦਿੱਤੇ ਗਏ ਸਨ, ਵਰਗ ਬਰੈਕਟਾਂ ਵਿੱਚ ਦਿੱਤੇ ਗਏ ਹਨ।
[4] ਦਸਤਾਵੇਜ਼ ਵਿੱਚ ਰੇਖਾਂਕਿਤ।
[5] ਦਸਤਾਵੇਜ਼ ਵਿੱਚ ਰੇਖਾਂਕਿਤ।
[6] ਆਖਰੀ ਪੈਰੇ ਅਤੇ ਪਿਛਲੇ ਇੱਕ ਦੇ ਆਖਰੀ ਵਾਕੰਸ਼ ਨੂੰ N. F. Vatutin ਦੁਆਰਾ ਲਿਖਿਆ ਗਿਆ ਸੀ।
[7] ਆਖਰੀ ਦੋ ਵਾਕੰਸ਼ ਐਨ.ਐਫ. ਵਟੂਟਿਨ ਦੁਆਰਾ ਲਿਖੇ ਗਏ ਸਨ।
[8] ਨਕਸ਼ਾ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ।
[9] ਨਕਸ਼ਾ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ।
[10] ਨਕਸ਼ਾ ਅਤੇ ਸਾਰਣੀ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ।
[11] ਨਕਸ਼ਾ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ।
[12] ਸ਼ਬਦ “ਕੇਂਦਰਿਤ” ਅਤੇ ਪੈਰਾਗ੍ਰਾਫ਼ ਦਾ ਆਖ਼ਰੀ ਵਾਕੰਸ਼ ਐਨ.ਐਫ. ਵਟੂਟਿਨ ਦੁਆਰਾ ਲਿਖਿਆ ਗਿਆ ਸੀ।
[13] ਨਕਸ਼ਾ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ।
[14] ਆਖਰੀ ਪੈਰਾ N. F. Vatutin ਦੁਆਰਾ ਲਿਖਿਆ ਗਿਆ ਸੀ।
[15] ਇਹ ਵਾਕੰਸ਼ N. F. Vatutin ਦੁਆਰਾ ਲਿਖਿਆ ਗਿਆ ਸੀ।
ਸਕ੍ਰਿਪਟ.
TsAMO RF, f. 16, ਓ. 2951, ਨੰ. 237, ਪੀ.ਪੀ. 1-15.
ਪ੍ਰਕਾਸ਼ਿਤ: 1941: 2 ਕਿਤਾਬਾਂ ਵਿੱਚ. ਕਿਤਾਬ 2./ ਕੰਪ. L. E. Reshin ਅਤੇ ਹੋਰ; ਐਡ. ਵੀ.ਪੀ. ਨੌਮੋਵਾ; ਦਾਖਲਾ ਕਲਾ। acad. ਏ.ਐਨ.ਯਾਕੋਵਲੇਵਾ. – ਐੱਮ.: ਇੰਟਰਨੈਸ਼ਨਲ ਫਾਊਂਡੇਸ਼ਨ “ਡੈਮੋਕਰੇਸੀ”, 1998। – ਪੀ. 215-221।
3. ZapOVO ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼ ਨੰਬਰ 503859/ss/ov
[ਮਈ 20, 1941 ਤੋਂ ਬਾਅਦ ਨਹੀਂ]
ਸੋਵ. ਗੁਪਤ
ਖਾਸ ਮਹੱਤਤਾ ਦੇ
ਉਦਾਹਰਨ ਨੰਬਰ 2
ਨਕਸ਼ਾ 1:1 000000।
20 ਮਈ, 1941 ਤੱਕ ਜ਼ਿਲ੍ਹਾ ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰਨ ਲਈ, ਤੁਸੀਂ ਨਿੱਜੀ ਤੌਰ 'ਤੇ, ਚੀਫ਼ ਆਫ਼ ਸਟਾਫ਼ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ ਦੇ ਨਾਲ, ਵਿਕਾਸ ਕਰੋਗੇ:
a) ਕੰਚਿਆਮੀਸਟਿਸ ਤੋਂ ਝੀਲ ਤੱਕ ਰਾਜ ਦੀ ਸਰਹੱਦ ਦੀ ਰੱਖਿਆ ਲਈ ਇੱਕ ਵਿਸਤ੍ਰਿਤ ਯੋਜਨਾ। ਸਵਿਟਜ਼ (ਮੁਕੱਦਮਾ);
b) ਇੱਕ ਵਿਸਤ੍ਰਿਤ ਹਵਾਈ ਰੱਖਿਆ ਯੋਜਨਾ।
I. ਰੱਖਿਆ ਕਾਰਜ:
1. ਜ਼ਿਲ੍ਹੇ ਦੇ ਖੇਤਰ ਵਿੱਚ ਜ਼ਮੀਨੀ ਅਤੇ ਹਵਾਈ ਦੁਸ਼ਮਣਾਂ ਦੇ ਹਮਲੇ ਨੂੰ ਰੋਕੋ।
2. ਰਾਜ ਦੀ ਸਰਹੱਦ ਦੇ ਨਾਲ ਕਿਲਾਬੰਦੀ ਦੀ ਮਜ਼ਬੂਤ ਸੁਰੱਖਿਆ ਜ਼ਿਲ੍ਹੇ ਦੀਆਂ ਫ਼ੌਜਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਮਜ਼ਬੂਤੀ ਨਾਲ ਕਵਰ ਕਰੇਗੀ।
3. ਹਵਾਈ ਰੱਖਿਆ ਅਤੇ ਹਵਾਬਾਜ਼ੀ ਓਪਰੇਸ਼ਨ ਰੇਲਵੇ ਦੇ ਆਮ ਸੰਚਾਲਨ ਅਤੇ ਸੈਨਿਕਾਂ ਦੀ ਇਕਾਗਰਤਾ ਨੂੰ ਯਕੀਨੀ ਬਣਾਉਣਗੇ।
4. ਹਰ ਕਿਸਮ ਦੇ ਜ਼ਿਲ੍ਹਾ ਖੋਜ ਦੀ ਵਰਤੋਂ ਕਰਦੇ ਹੋਏ, ਦੁਸ਼ਮਣ ਫੌਜਾਂ ਦੀ ਇਕਾਗਰਤਾ ਅਤੇ ਸਮੂਹਿਕਤਾ ਦੀ ਪ੍ਰਕਿਰਤੀ ਨੂੰ ਸਮੇਂ ਸਿਰ ਨਿਰਧਾਰਤ ਕਰੋ।
5. ਸਰਗਰਮ ਹਵਾਬਾਜ਼ੀ ਕਾਰਵਾਈਆਂ ਦੁਆਰਾ, ਮੁੱਖ ਰੇਲਵੇ ਜੰਕਸ਼ਨ, ਪੁਲਾਂ, ਕ੍ਰਾਸਿੰਗਾਂ ਅਤੇ ਫੌਜੀ ਸਮੂਹਾਂ 'ਤੇ ਹਵਾਈ ਸਰਵਉੱਚਤਾ ਅਤੇ ਸ਼ਕਤੀਸ਼ਾਲੀ ਹਮਲੇ ਪ੍ਰਾਪਤ ਕਰੋ, ਦੁਸ਼ਮਣ ਫੌਜਾਂ ਦੀ ਇਕਾਗਰਤਾ ਅਤੇ ਤਾਇਨਾਤੀ ਨੂੰ ਵਿਘਨ ਅਤੇ ਦੇਰੀ ਕਰੋ।
6. ਹਵਾਈ ਹਮਲੇ ਦੀਆਂ ਫੌਜਾਂ ਅਤੇ ਦੁਸ਼ਮਣ ਦੇ ਤੋੜ-ਫੋੜ ਕਰਨ ਵਾਲੇ ਸਮੂਹਾਂ ਨੂੰ ਜ਼ਿਲ੍ਹੇ ਦੇ ਖੇਤਰ 'ਤੇ ਉਤਾਰਨ ਅਤੇ ਉਤਰਨ ਤੋਂ ਰੋਕੋ।
II. ਨਿਮਨਲਿਖਤ ਬੁਨਿਆਦੀ ਹਿਦਾਇਤਾਂ ਦੁਆਰਾ ਸੇਧਿਤ, ਰਾਜ ਦੀ ਸਰਹੱਦ ਦੀ ਰੱਖਿਆ ਨੂੰ ਸੰਗਠਿਤ ਕਰੋ:
1. ਰੱਖਿਆ ਦਾ ਅਧਾਰ ਰਾਜ ਦੀ ਸਰਹੱਦ ਦੇ ਨਾਲ ਬਣਾਏ ਗਏ ਕਿਲ੍ਹੇ ਵਾਲੇ ਖੇਤਰਾਂ ਅਤੇ ਖੇਤਰੀ ਕਿਲ੍ਹਿਆਂ ਦੀ ਨਿਰੰਤਰ ਰੱਖਿਆ ਹੋਣੀ ਚਾਹੀਦੀ ਹੈ, ਉਹਨਾਂ ਦੇ ਹੋਰ ਵਿਕਾਸ ਲਈ ਸਾਰੀਆਂ ਤਾਕਤਾਂ ਅਤੇ ਸਮਰੱਥਾਵਾਂ ਦੀ ਵਰਤੋਂ ਕਰਦੇ ਹੋਏ। ਬਚਾਅ ਪੱਖ ਨੂੰ ਸਰਗਰਮ ਕਾਰਵਾਈਆਂ ਦਾ ਚਰਿੱਤਰ ਦਿਓ। ਬਚਾਅ ਪੱਖ ਨੂੰ ਤੋੜਨ ਦੀ ਕਿਸੇ ਵੀ ਦੁਸ਼ਮਣ ਦੀ ਕੋਸ਼ਿਸ਼ ਨੂੰ ਕੋਰ ਅਤੇ ਆਰਮੀ ਰਿਜ਼ਰਵ ਤੋਂ ਜਵਾਬੀ ਹਮਲੇ ਦੁਆਰਾ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ.
2. ਐਂਟੀ-ਟੈਂਕ ਬਚਾਅ ਵੱਲ ਵਿਸ਼ੇਸ਼ ਧਿਆਨ ਦਿਓ। ਦੁਸ਼ਮਣ ਦੀਆਂ ਵੱਡੀਆਂ ਮੋਟਰਾਂ ਵਾਲੀਆਂ ਮਸ਼ੀਨੀ ਯੂਨਿਟਾਂ ਦੁਆਰਾ ਰੱਖਿਆ ਮੋਰਚੇ ਨੂੰ ਤੋੜਨ ਦੀ ਸਥਿਤੀ ਵਿੱਚ, ਉਹਨਾਂ ਦੇ ਵਿਰੁੱਧ ਲੜਾਈ ਅਤੇ ਸਫਲਤਾ ਨੂੰ ਖਤਮ ਕਰਨ ਲਈ ਜ਼ਿਲ੍ਹਾ ਕਮਾਂਡ ਦੇ ਸਿੱਧੇ ਆਦੇਸ਼ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਉਦੇਸ਼ ਲਈ ਵਿਰੋਧੀ ਦਾ ਵੱਡਾ ਹਿੱਸਾ. -ਟੈਂਕ ਤੋਪਖਾਨੇ ਬ੍ਰਿਗੇਡਾਂ, ਮਸ਼ੀਨੀ ਕੋਰ ਅਤੇ ਹਵਾਬਾਜ਼ੀ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਵੇਗੀ। ਐਂਟੀ-ਟੈਂਕ ਬ੍ਰਿਗੇਡਾਂ ਦਾ ਕੰਮ ਸ਼ਕਤੀਸ਼ਾਲੀ ਤੋਪਖਾਨੇ ਦੇ ਫਾਇਰ ਨਾਲ ਤਿਆਰ ਲਾਈਨਾਂ 'ਤੇ ਟੈਂਕਾਂ ਨੂੰ ਮਿਲਣਾ ਹੈ ਅਤੇ, ਹਵਾਬਾਜ਼ੀ ਦੇ ਨਾਲ, ਸਾਡੀ ਮੋਟਰਾਈਜ਼ਡ ਮਸ਼ੀਨਾਈਜ਼ਡ ਕੋਰ ਦੇ ਪਹੁੰਚ ਅਤੇ ਜਵਾਬੀ ਹਮਲੇ ਤੱਕ ਉਨ੍ਹਾਂ ਦੇ ਅੱਗੇ ਵਧਣ ਵਿੱਚ ਦੇਰੀ ਕਰਨਾ ਹੈ। ਮਕੈਨਾਈਜ਼ਡ ਕੋਰ ਦਾ ਕੰਮ ਦੁਸ਼ਮਣ ਦੀਆਂ ਮਸ਼ੀਨੀ ਯੂਨਿਟਾਂ ਨੂੰ ਅੰਤਮ ਹਾਰ ਦੇਣ ਅਤੇ ਸਫਲਤਾ ਨੂੰ ਖਤਮ ਕਰਨ ਲਈ ਹਵਾਬਾਜ਼ੀ ਦੇ ਨਾਲ ਸ਼ਕਤੀਸ਼ਾਲੀ ਫਲੈਂਕ ਅਤੇ ਕੇਂਦਰਿਤ ਹੜਤਾਲਾਂ ਦੇ ਨਾਲ, ਐਂਟੀ-ਟੈਂਕ ਬ੍ਰਿਗੇਡਾਂ ਦੇ ਕਵਰ ਹੇਠ ਤਾਇਨਾਤ ਕਰਨਾ ਹੈ।
3. ਖਾਸ ਤੌਰ 'ਤੇ ਜ਼ਿੰਮੇਵਾਰ ਬਣਨ ਲਈ ਹੇਠਾਂ ਦਿੱਤੇ ਖੇਤਰਾਂ 'ਤੇ ਵਿਚਾਰ ਕਰੋ:
a) ਸੁਵਾਪਕੀ, ਲਿਡਾ;
b) ਸੁਵਾਪਕੀ, ਬਾਇਲਸਟੋਕ;
c) ਓਸਟ੍ਰੋਲੇਕਾ ਦੇ ਸਾਹਮਣੇ, ਮਲਕੀਨੀਆ ਤੋਂ ਬਿਆਲਿਸਟੋਕ ਤੱਕ;
d) Siedlce, Volkovysk;
d) ਬ੍ਰੇਸਟ-ਲਿਟੋਵਸਕ, ਬਾਰਨੋਵਿਚੀ.
4. ਅਨੁਕੂਲ ਹਾਲਤਾਂ ਵਿਚ, ਹਾਈ ਕਮਾਂਡ ਦੀਆਂ ਹਦਾਇਤਾਂ 'ਤੇ, ਤੇਜ਼ੀ ਨਾਲ ਹਮਲੇ ਕਰਨ ਲਈ ਸਾਰੀਆਂ ਰੱਖਿਆ ਕਰਨ ਵਾਲੀਆਂ ਫੌਜਾਂ ਅਤੇ ਫੌਜਾਂ ਅਤੇ ਜ਼ਿਲ੍ਹਿਆਂ ਦੇ ਰਿਜ਼ਰਵ ਤਿਆਰ ਰਹਿਣ।
III.
ਸੱਜੇ ਪਾਸੇ ਬਾਲਟਿਕ ਮਿਲਟਰੀ ਜ਼ਿਲ੍ਹਾ ਹੈ। ਪੋਨੇਵੇਜ਼ ਵਿੱਚ ਲਾਮਬੰਦੀ ਦੇ ਤੀਜੇ ਦਿਨ ਤੋਂ ਹੈੱਡਕੁਆਰਟਰ। ਉਸ ਦੀ ਖੱਬੇ ਪਾਸੇ ਦੀ 11ਵੀਂ ਫੌਜ ਜੁਰਬਰਗ ਮੋਰਚੇ 'ਤੇ ਬਚਾਅ ਦਾ ਪ੍ਰਬੰਧ ਕਰਦੀ ਹੈ, ਦਾਅਵਾ। ਕੰਚਿਆਮੀਸਟਿਸ ਸ਼ਟਰਮ - ਕੌਨਸ। PribOVO ਦੇ ਨਾਲ ਬਾਰਡਰ - ਓਸ਼ਮੇਨੀ, ਡ੍ਰਸਕੇਨੀਕੀ, ਮਾਰਗੇਰਾਬੋਵੋ, ਲੈਟਜ਼ੇਨ, ਜ਼ੈਪੋਵੋ ਲਈ ਮਾਰਗਰੇਬੋਵ ਨੂੰ ਛੱਡ ਕੇ ਸਾਰੇ ਪੁਆਇੰਟ।
ਖੱਬੇ ਪਾਸੇ ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਹੈ। ਤਰਨਪੋਲ ਦੀ ਲਾਮਬੰਦੀ ਦੇ ਤੀਜੇ ਦਿਨ ਤੋਂ ਹੈੱਡਕੁਆਰਟਰ. ਉਸਦੀ ਸੱਜੇ ਪਾਸੇ ਵਾਲੀ 5ਵੀਂ ਫੌਜ ਸਾਹਮਣੇ ਵਾਲੇ ਪਾਸੇ ਰੱਖਿਆ ਦਾ ਪ੍ਰਬੰਧ ਕਰਦੀ ਹੈ। ਝੀਲ Svitez, Krystynopol, Shtarm, Kovel.
KOVO ਨਾਲ ਬਾਰਡਰ - ZAPOVO ਲਈ ਡੈਮਬਲਿਨ ਦੇ ਅਪਵਾਦ ਦੇ ਨਾਲ, Pinsk, Wlodawa, Demblin, ਸਭ ਸ਼ਾਮਲ ਹਨ।
IV. ਨਿਰਧਾਰਤ ਕੰਮਾਂ ਨੂੰ ਪੂਰਾ ਕਰਨ ਲਈ, ਚਾਰ ਕਵਰ ਖੇਤਰ ਰੱਖੋ।
ਕਵਰ ਏਰੀਆ ਨੰਬਰ 1 - ਤੀਸਰੀ ਫੌਜ।
ਮਿਸ਼ਰਿਤ:
3 ਆਰਮੀ ਡਾਇਰੈਕਟੋਰੇਟ;
ਕੇਸ ਦੇ 4 ਪੰਨਿਆਂ ਨੂੰ ਕੰਟਰੋਲ ਕਰੋ;
56, 27, 85 ਅਤੇ 24 ਭਾਗ;
11ਵੀਂ ਮਸ਼ੀਨੀ ਕੋਰ ਦਾ ਨਿਯੰਤਰਣ;
29 ਅਤੇ 33 ਟੈਂਕ ਡਿਵੀਜ਼ਨ;
204 ਮੋਟਰਾਈਜ਼ਡ ਡਿਵੀਜ਼ਨ;
6 ਐਂਟੀ-ਟੈਂਕ ਕਲਾ। ਬ੍ਰਿਗੇਡ;
ਗ੍ਰੋਡਨੋ ਗੜ੍ਹੀ ਵਾਲੇ ਖੇਤਰ ਦੀ ਗੈਰੀਸਨ;
11ਵੀਂ ਮਿਕਸਡ ਏਵੀਏਸ਼ਨ ਡਿਵੀਜ਼ਨ;
ਸਰਹੱਦੀ ਹਿੱਸੇ.
24ਵੀਂ ਇਨਫੈਂਟਰੀ ਡਿਵੀਜ਼ਨ ਦੇ ਪਹਿਲੇ ਮੋਬਾਈਲ ਏਕਲੋਨ ਨੂੰ ਗਤੀਸ਼ੀਲਤਾ ਦੇ 5ਵੇਂ ਦਿਨ ਤੋਂ ਬਾਅਦ ਗ੍ਰੋਡਨੋ ਖੇਤਰ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।
ਖੇਤਰ ਦਾ ਮੁਖੀ - ਤੀਜੀ ਸੈਨਾ ਦਾ ਕਮਾਂਡਰ। ਤੂਫਾਨ Grodno.
ਖੱਬੇ ਪਾਸੇ ਬਾਰਡਰ - ਕਲਾ. ਨੋਵਲਨੀਆ, ਦਾਅਵਾ. ਸੋਕੁਲਕਾ, ਦਾਅਵਾ. ਸ਼ਚੁਚਿਨ, ਦਾਅਵਾ. ਫਰੀਡਰਿਸ਼ਕੋਫ.
ਇਹ ਕੰਮ ਗ੍ਰੋਡਨੋ ਦੇ ਕਿਲ੍ਹੇ ਵਾਲੇ ਖੇਤਰ ਅਤੇ ਕੰਚਿਆਮੀਸਟਿਸ ਮੋਰਚੇ 'ਤੇ ਫੀਲਡ ਕਿਲਾਬੰਦੀ ਦਾ ਮਜ਼ਬੂਤ ਬਚਾਅ ਹੈ, ਜਦੋਂ ਤੱਕ ਸ਼ਚੁਚਿਨ ਦਾਅਵਾ ਨਹੀਂ ਕਰਦਾ। ਲਿਡਾ, ਗ੍ਰੋਡਨੋ ਅਤੇ ਬਿਆਲਿਸਟੋਕ ਦਿਸ਼ਾਵਾਂ ਨੂੰ ਕਵਰ ਕਰੋ।
ਕਵਰ ਏਰੀਆ ਨੰਬਰ 2 - 10ਵੀਂ ਫੌਜ।
ਮਿਸ਼ਰਿਤ:
10 ਫੌਜਾਂ ਦਾ ਨਿਯੰਤਰਣ;
ਇਮਾਰਤਾਂ 1 ਅਤੇ 5 ਦਾ ਨਿਯੰਤਰਣ;
8ਵਾਂ, 13ਵਾਂ, 86ਵਾਂ ਅਤੇ ਦੂਜਾ ਭਾਗ;
ਕੰਟਰੋਲ 6 kav. ਰਿਹਾਇਸ਼;
6ਵੀਂ ਅਤੇ 36ਵੀਂ ਕੈਵਲਰੀ। ਵੰਡ;
ਕੰਟਰੋਲ 6 mech. ਰਿਹਾਇਸ਼;
4 ਵੀਂ ਅਤੇ 7 ਵੀਂ ਟੈਂਕ ਡਿਵੀਜ਼ਨ;
29ਵਾਂ ਮੋਟਰਾਈਜ਼ਡ ਡਿਵੀਜ਼ਨ;
ਓਸੋਵੇਟਸਕੀ ਅਤੇ ਜ਼ੈਂਬਰੋਵੋ ਦੇ ਕਿਲ੍ਹੇ ਵਾਲੇ ਖੇਤਰਾਂ ਦੇ ਗੈਰੀਸਨ;
9ਵੀਂ ਮਿਕਸਡ ਏਵੀਏਸ਼ਨ ਡਿਵੀਜ਼ਨ;
ਸਰਹੱਦੀ ਹਿੱਸੇ.
ਖੇਤਰ ਦਾ ਮੁਖੀ - 10 ਵੀਂ ਫੌਜ ਦਾ ਕਮਾਂਡਰ। Shtarm - Bialystok.
ਖੱਬੇ ਪਾਸੇ ਦੀ ਸਰਹੱਦ ਦਾ ਦਾਅਵਾ ਹੈ। ਚਲੋ, ਸਵਿਸਲੋਚ, ਸੁਰਲਸ, ਚਿਲੀਵੋ ਅਤੇ ਅੱਗੇ ਨਦੀ ਦੇ ਨਾਲ ਜੋੜੀਏ। ਬੱਗ।
੬ਘੜਸਵਾਰ Tykocin, Sokoly, Menlyanin ਖੇਤਰ ਵਿੱਚ ਇੱਕ ਕੋਰ ਹੈ.
ਇਸ ਖੇਤਰ ਦਾ ਕੰਮ ਓਸੋਵਿਟਸਕੀ ਅਤੇ ਜ਼ੈਂਬਰੋਵਸਕੀ ਕਿਲ੍ਹੇ ਵਾਲੇ ਖੇਤਰਾਂ ਅਤੇ ਸਰਹੱਦਾਂ ਦੇ ਅੰਦਰ ਫੀਲਡ ਕਿਲਾਬੰਦੀ ਦੀ ਮਜ਼ਬੂਤ ਰੱਖਿਆ ਹੈ, ਜੋ ਬਿਆਲੀਸਟੋਕ ਅਤੇ ਖਾਸ ਕਰਕੇ ਜੋਹਾਨਿਸਬਰਗ, ਓਸਟ੍ਰੋਲੇਕਾ ਅਤੇ ਓਸਟ੍ਰੋ ਮਾਜ਼ੋਵੀਕੀ ਦੀ ਦਿਸ਼ਾ ਨੂੰ ਕਵਰ ਕਰਦਾ ਹੈ।
ਕਵਰ ਏਰੀਆ ਨੰਬਰ 3 - 13ਵੀਂ ਫੌਜ।
ਮਿਸ਼ਰਿਤ:
ਕੇਸ ਦੇ 2 ਪੰਨਿਆਂ ਨੂੰ ਕੰਟਰੋਲ ਕਰੋ;
113 ਅਤੇ 49 pp. ਭਾਗ;
ਕੰਟਰੋਲ 13 mech. ਰਿਹਾਇਸ਼;
25 ਅਤੇ 31 ਟੈਂਕ ਡਿਵੀਜ਼ਨ;
208ਵਾਂ ਮੋਟਰਾਈਜ਼ਡ ਡਿਵੀਜ਼ਨ;
43ਵਾਂ ਮਿਸ਼ਰਤ ਹਵਾਬਾਜ਼ੀ ਡਿਵੀਜ਼ਨ;
ਸਰਹੱਦੀ ਹਿੱਸੇ.
ਜ਼ਿਲ੍ਹੇ ਦਾ ਮੁਖੀ 13 ਵੀਂ ਫੌਜ ਦਾ ਕਮਾਂਡਰ ਹੈ, ਅਤੇ ਬੇਲਸਕ ਵਿੱਚ ਉਸਦੇ ਆਉਣ ਤੋਂ ਪਹਿਲਾਂ ਦੂਜੀ ਕੋਰ ਦਾ ਕਮਾਂਡਰ ਹੈ। ਗਤੀਸ਼ੀਲਤਾ ਦੇ ਤੀਜੇ ਦਿਨ ਤੋਂ ਸ਼ਟਰਮ 13 - ਬੇਲਸਕ.
ਖੱਬੇ ਪਾਸੇ ਦੀ ਸਰਹੱਦ ਦਾ ਦਾਅਵਾ ਹੈ। ਕੋਸੋਵੋ, ਹੈਨੁਵਕਾ, ਡਰੋਗੀਚਿਨ, ਗੁਰਾ ਕਲਵਾਰਿਆ।
ਖੇਤਰ ਦਾ ਕੰਮ ਫੀਲਡ ਕਿਲਾਬੰਦੀ ਦੀ ਰੱਖਿਆ ਨਾਲ ਕੋਸੀ ਅਤੇ ਸੋਕੋਲੋ ਤੋਂ ਬਾਇਲਸਕ ਦੀ ਦਿਸ਼ਾ ਨੂੰ ਮਜ਼ਬੂਤੀ ਨਾਲ ਕਵਰ ਕਰਨਾ ਹੈ।
ਕਵਰ ਏਰੀਆ ਨੰਬਰ 4 - 4 ਫੌਜਾਂ।
ਮਿਸ਼ਰਿਤ:
4 ਆਰਮੀ ਡਾਇਰੈਕਟੋਰੇਟ;
ਕੇਸ ਦੇ 28 ਪੰਨਿਆਂ ਨੂੰ ਕੰਟਰੋਲ ਕਰੋ;
6, 42, 75 ਅਤੇ 100 ਭਾਗ;
ਕੰਟਰੋਲ 14 mech. ਰਿਹਾਇਸ਼;
22 ਅਤੇ 30 ਟੈਂਕ ਡਿਵੀਜ਼ਨ;
205 ਮੋਟਰਾਈਜ਼ਡ ਡਿਵੀਜ਼ਨ;
ਬ੍ਰੇਸਟ ਫੋਰਟੀਫਾਈਡ ਖੇਤਰ ਦੀ ਗੈਰੀਸਨ;
10ਵੀਂ ਮਿਕਸਡ ਏਵੀਏਸ਼ਨ ਡਿਵੀਜ਼ਨ;
ਸਰਹੱਦੀ ਹਿੱਸੇ.
100ਵੀਂ ਡਿਵੀਜ਼ਨ ਦਾ ਪਹਿਲਾ ਮੋਬਾਈਲ ਏਕੇਲਨ ਚੀਰੇਮਖਾ ਖੇਤਰ ਵਿੱਚ ਜਲਦੀ ਹੀ ਲਿਆਂਦਾ ਜਾਣਾ ਚਾਹੀਦਾ ਹੈ
ਲਾਮਬੰਦੀ ਦੇ 4 ਦਿਨ.
ਖੇਤਰ ਦਾ ਮੁਖੀ - ਚੌਥੀ ਸੈਨਾ ਦਾ ਕਮਾਂਡਰ।
ਖੱਬੇ ਪਾਸੇ ਦੀ ਸਰਹੱਦ ਨਾਲ ਬਾਰਡਰ ਹੈ। ਕੋਵੋ।
ਇਹ ਕੰਮ ਨਦੀ ਦੇ ਪੂਰਬੀ ਕੰਢੇ ਦੇ ਨਾਲ-ਨਾਲ ਬ੍ਰੈਸਟ ਦੇ ਕਿਲ੍ਹੇ ਵਾਲੇ ਖੇਤਰ ਅਤੇ ਖੇਤਰੀ ਕਿਲਾਬੰਦੀ ਦੀ ਮਜ਼ਬੂਤ ਰੱਖਿਆ ਹੈ। ਬੱਗ, ਫੌਜ ਦੀ ਇਕਾਗਰਤਾ ਅਤੇ ਤਾਇਨਾਤੀ ਨੂੰ ਕਵਰ ਕਰੋ।
V. ਜ਼ਿਲ੍ਹਾ ਕਮਾਂਡ ਕੋਲ ਇਸ ਦੇ ਤੁਰੰਤ ਨਿਪਟਾਰੇ ਹਨ:
1. 21ਵੀਂ ਇਨਫੈਂਟਰੀ ਕੋਰ, ਜਿਸ ਵਿੱਚ 17ਵੀਂ ਅਤੇ 50ਵੀਂ ਇਨਫੈਂਟਰੀ ਡਿਵੀਜ਼ਨ ਸ਼ਾਮਲ ਹਨ, ਸਟੇਸ਼ਨ ਦੇ ਖੇਤਰ ਵਿੱਚ ਲਾਮਬੰਦੀ ਦੇ 15ਵੇਂ ਦਿਨ ਤੋਂ ਬਾਅਦ ਨਹੀਂ। ਡ੍ਰਸਕੇਨਿਕੀ, ਯਾਸੀਡੋਮੱਲਿਆ, ਸਕਾਈਡਲ, ਡੈਮਬਰੋਵੋ।
2. 47ਵੀਂ ਇਨਫੈਂਟਰੀ ਕੋਰ, ਜਿਸ ਵਿੱਚ 55ਵੀਂ, 121ਵੀਂ ਅਤੇ 155ਵੀਂ ਇਨਫੈਂਟਰੀ ਡਿਵੀਜ਼ਨ ਸ਼ਾਮਲ ਹਨ, ਪਰੂਜ਼ਨੀ, ਜ਼ਪ੍ਰੂਦ (ਨਕਸ਼ੇ 200,000), ਕਰਟੂਜ਼ਬੇਰੇਜ਼, ਬਲੂਡੇਨ ਦੇ ਖੇਤਰ ਵਿੱਚ ਲਾਮਬੰਦੀ ਦੇ 15ਵੇਂ ਦਿਨ ਤੋਂ ਬਾਅਦ ਨਹੀਂ।
3. 44ਵੀਂ ਕੋਰ, ਜਿਸ ਵਿੱਚ 108, 64 ਅਤੇ 161ਵੀਂ ਡਿਵੀਜ਼ਨ, 37 ਅਤੇ 143ਵੀਂ ਡਿਵੀਜ਼ਨ ਸ਼ਾਮਲ ਹਨ - ਇਹ ਸਾਰੇ ਸਥਾਈ ਤੈਨਾਤੀ ਬਿੰਦੂਆਂ 'ਤੇ, ਤੈਨਾਤੀ ਯੋਜਨਾ ਦੇ ਅਨੁਸਾਰ ਫੌਜਾਂ ਵਿੱਚ ਉਹਨਾਂ ਦੇ ਅੱਗੇ ਤਬਾਦਲੇ ਦੇ ਨਾਲ।
4. ਐਂਟੀ-ਟੈਂਕ ਬ੍ਰਿਗੇਡ - ਸਟੇਸ਼ਨ ਦੇ ਖੇਤਰ ਵਿੱਚ 7ਵਾਂ. Blasostowica, Grudsk, Jalówka; 8 - ਲਿਡਾ ਖੇਤਰ ਵਿੱਚ.
5. ਮਸ਼ੀਨੀ ਇਮਾਰਤਾਂ:
17 ਐਮਕੇ, ਜਿਸ ਵਿੱਚ ਵੋਲਕੋਵਿਸਕ ਖੇਤਰ ਵਿੱਚ 27 ਅਤੇ 36 ਟੈਂਕ ਡਿਵੀਜ਼ਨਾਂ ਅਤੇ 209 ਮੋਟਰਾਈਜ਼ਡ ਡਿਵੀਜ਼ਨ ਸ਼ਾਮਲ ਹਨ;
20 MK - 26 ਅਤੇ 38 ਟੈਂਕ ਡਿਵੀਜ਼ਨਾਂ ਅਤੇ 210 ਮੋਟਰਾਈਜ਼ਡ ਯੂਨਿਟਾਂ ਦੇ ਸ਼ਾਮਲ ਹਨ। ਓਸ਼ਮਯਾਨੀ ਖੇਤਰ ਵਿੱਚ ਵੰਡੀਆਂ।
6. ਪੁਖੋਵਿਚੀ, ਓਸੀਪੋਵਿਚੀ ਦੇ ਖੇਤਰ ਵਿੱਚ ਚੌਥੀ ਏਅਰਬੋਰਨ ਕੋਰ।
7. ਹਵਾਬਾਜ਼ੀ - 59 ਅਤੇ 60 ਲੜਾਕੂ ਹਵਾਬਾਜ਼ੀ ਡਿਵੀਜ਼ਨ; 12ਵੀਂ ਅਤੇ 13ਵੀਂ ਬੰਬਰ ਡਿਵੀਜ਼ਨ।
ਤੀਸਰੀ ਏਵੀਏਸ਼ਨ ਕੋਰ - 42 ਅਤੇ 52 ਲੰਬੀ ਰੇਂਜ ਦੇ ਬੰਬਾਰ ਏਵੀਏਸ਼ਨ ਡਿਵੀਜ਼ਨਾਂ ਅਤੇ 61 ਲੜਾਕੂ ਡਿਵੀਜ਼ਨਾਂ ਵਾਲੇ। ਕੋਰ ਦੀ ਵਰਤੋਂ ਹਾਈਕਮਾਂਡ ਤੋਂ ਅਸਾਈਨਮੈਂਟਾਂ 'ਤੇ ਕੀਤੀ ਜਾਂਦੀ ਹੈ।
VI. ਹਵਾਬਾਜ਼ੀ ਕਾਰਜ:
1. ਸਥਾਪਤ ਬੇਸਾਂ ਅਤੇ ਏਅਰਫੀਲਡਾਂ 'ਤੇ ਲੜਾਕੂ ਜਹਾਜ਼ਾਂ ਦੁਆਰਾ ਲਗਾਤਾਰ ਹਮਲਿਆਂ ਦੀ ਵਰਤੋਂ ਕਰਨ ਦੇ ਨਾਲ-ਨਾਲ ਹਵਾ ਵਿਚ ਲੜਾਈ ਦੀਆਂ ਕਾਰਵਾਈਆਂ, ਦੁਸ਼ਮਣ ਦੇ ਜਹਾਜ਼ਾਂ ਨੂੰ ਨਸ਼ਟ ਕਰੋ ਅਤੇ ਯੁੱਧ ਦੇ ਪਹਿਲੇ ਦਿਨਾਂ ਤੋਂ ਹੀ ਹਵਾਈ ਸਰਵਉੱਚਤਾ ਪ੍ਰਾਪਤ ਕਰੋ।
2. ਲੜਾਕੂ ਜਹਾਜ਼, ਜ਼ਿਲ੍ਹੇ ਦੀ ਪੂਰੀ ਹਵਾਈ ਰੱਖਿਆ ਪ੍ਰਣਾਲੀ ਦੇ ਨਜ਼ਦੀਕੀ ਸਹਿਯੋਗ ਨਾਲ, ਜ਼ਿਲ੍ਹੇ ਦੇ ਸੈਨਿਕਾਂ ਦੀ ਗਤੀਸ਼ੀਲਤਾ ਅਤੇ ਇਕਾਗਰਤਾ, ਰੇਲਵੇ ਦੇ ਆਮ ਕੰਮਕਾਜ ਨੂੰ ਮਜ਼ਬੂਤੀ ਨਾਲ ਕਵਰ ਕਰੇਗਾ, ਅਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਜ਼ਿਲ੍ਹੇ ਦੇ ਖੇਤਰ ਵਿੱਚ ਉੱਡਣ ਤੋਂ ਰੋਕੇਗਾ। ਦੇਸ਼ ਦੇ ਅੰਦਰੂਨੀ ਹਿੱਸੇ.
3. ਜ਼ਮੀਨੀ ਬਲਾਂ ਦੇ ਸਹਿਯੋਗ ਨਾਲ, ਅੱਗੇ ਵਧ ਰਹੇ ਦੁਸ਼ਮਣ ਨੂੰ ਨਸ਼ਟ ਕਰੋ ਅਤੇ ਉਸ ਦੀਆਂ ਵੱਡੀਆਂ ਮੋਟਰਾਂ ਵਾਲੀਆਂ ਮਸ਼ੀਨੀ ਫੋਰਸਾਂ ਨੂੰ ਜ਼ਿਲ੍ਹੇ ਦੇ ਰੱਖਿਆ ਮੋਰਚੇ ਨੂੰ ਤੋੜਨ ਤੋਂ ਰੋਕੋ।
4. ਵੱਡੇ ਰੇਲਵੇ ਪੁਲਾਂ ਅਤੇ ਕੋਨਿਗਸਬਰਗ, ਮਾਰੀਅਨਬਰਗ, ਐਲਨਸਟਾਈਨ, ਥੌਰਨ, ਕਲਿਸਜ਼, ਲੋਡਜ਼ ਅਤੇ ਵਾਰਸਾ ਦੇ ਜੰਕਸ਼ਨਾਂ ਦੇ ਨਾਲ-ਨਾਲ ਦੁਸ਼ਮਣ ਫੌਜੀ ਸਮੂਹਾਂ 'ਤੇ ਸ਼ਕਤੀਸ਼ਾਲੀ, ਯੋਜਨਾਬੱਧ ਹਮਲੇ ਕਰਕੇ, ਦੁਸ਼ਮਣ ਫੌਜਾਂ ਦੀ ਇਕਾਗਰਤਾ ਨੂੰ ਵਿਘਨ ਅਤੇ ਦੇਰੀ ਕਰਦੇ ਹਨ।
VII. ਪੱਛਮੀ ਵਿਸ਼ੇਸ਼ ਮਿਲਟਰੀ ਡਿਸਟ੍ਰਿਕਟ ਦੀ ਕਮਾਂਡ ਦੇ ਆਦੇਸ਼ ਦੁਆਰਾ:
1. ਪਿਛਲੀਆਂ ਲਾਈਨਾਂ ਤਿਆਰ ਕਰੋ:
21 ਐਸਕੇ - ਸਾਹਮਣੇ ਮੇਰਚ, ਰੋਟਨਿਤਸਾ, ਓਜ਼ਰੀ, ਲੁੰਨੋ.
47 sk - ਮੁਰਵਾ, ਪ੍ਰੂਜ਼ਨੀ, ਡਨੀਪਰ-ਬੱਗ ਨਹਿਰ ਤੋਂ ਗੋਰੋਡੇਟਸ ਦੇ ਸਾਹਮਣੇ।
2. ਰਾਈਫਲ ਕੋਰ ਅਤੇ ਐਂਟੀ-ਟੈਂਕ ਬ੍ਰਿਗੇਡਾਂ ਦੇ ਸਹਿਯੋਗ ਨਾਲ ਮਸ਼ੀਨੀ ਕੋਰ ਅਤੇ ਹਵਾਬਾਜ਼ੀ ਦੁਆਰਾ ਜਵਾਬੀ ਹਮਲੇ ਲਈ ਪ੍ਰਦਾਨ ਕਰੋ।
3. ਨਦੀ ਦੇ ਬਚਾਅ ਦੀ ਪੂਰੀ ਡੂੰਘਾਈ ਲਈ ਰੀਕੋਨੋਇਟਰ ਕਰੋ ਅਤੇ ਪਿਛਲੀਆਂ ਲਾਈਨਾਂ ਤਿਆਰ ਕਰੋ। ਬੇਰੇਜ਼ੀਨਾ ਸਮੇਤ
ਜ਼ਬਰਦਸਤੀ ਵਾਪਸੀ ਦੇ ਮਾਮਲੇ ਵਿੱਚ, ਪੂਰੀ ਡੂੰਘਾਈ ਤੱਕ ਐਂਟੀ-ਟੈਂਕ ਰੁਕਾਵਟਾਂ ਬਣਾਉਣ ਲਈ ਇੱਕ ਯੋਜਨਾ ਅਤੇ ਮਾਈਨਿੰਗ ਪੁਲਾਂ, ਰੇਲਵੇ ਜੰਕਸ਼ਨ ਅਤੇ ਸੰਭਵ ਦੁਸ਼ਮਣ ਨਜ਼ਰਬੰਦੀ ਦੇ ਬਿੰਦੂਆਂ (ਫੌਜਾਂ, ਹੈੱਡਕੁਆਰਟਰ, ਹਸਪਤਾਲ, ਆਦਿ) ਲਈ ਇੱਕ ਯੋਜਨਾ ਵਿਕਸਿਤ ਕਰੋ।
4. ਜ਼ਿਲੇ ਦੇ ਅੰਦਰ ਸਾਬਕਾ ਰਾਜ ਦੀ ਸਰਹੱਦ 'ਤੇ ਗੜ੍ਹ ਵਾਲੇ ਖੇਤਰਾਂ ਨੂੰ ਪੂਰੀ ਤਰ੍ਹਾਂ ਨਾਲ ਲੜਨ ਲਈ ਤਿਆਰ ਕਰਨ ਲਈ ਯੋਜਨਾ ਤਿਆਰ ਕਰੋ।
5. ਵਿਕਸਿਤ ਕਰੋ: a) ਚੌਕਸੀ 'ਤੇ ਸੈਨਿਕਾਂ ਨੂੰ ਵਧਾਉਣ ਅਤੇ ਸਰਹੱਦੀ ਸੈਨਿਕਾਂ ਲਈ ਸਹਾਇਤਾ ਯੂਨਿਟ ਨਿਰਧਾਰਤ ਕਰਨ ਲਈ ਯੋਜਨਾ; b) ਸਭ ਤੋਂ ਮਹੱਤਵਪੂਰਨ ਉਦਯੋਗਿਕ ਉੱਦਮਾਂ, ਢਾਂਚਿਆਂ ਅਤੇ ਸਹੂਲਤਾਂ ਦੀ ਸੁਰੱਖਿਆ ਅਤੇ ਰੱਖਿਆ ਲਈ ਇੱਕ ਯੋਜਨਾ।
6. ਜ਼ਬਰਦਸਤੀ ਵਾਪਸੀ ਦੇ ਮਾਮਲੇ ਵਿੱਚ, ਵਿਸ਼ੇਸ਼ ਨਿਰਦੇਸ਼ਾਂ ਦੇ ਅਨੁਸਾਰ, ਫੈਕਟਰੀਆਂ, ਕਾਰਖਾਨਿਆਂ, ਬੈਂਕਾਂ ਅਤੇ ਹੋਰ ਵਪਾਰਕ ਅਦਾਰਿਆਂ, ਸਰਕਾਰੀ ਏਜੰਸੀਆਂ, ਗੋਦਾਮਾਂ, ਫੌਜੀ ਅਤੇ ਰਾਜ ਦੀ ਜਾਇਦਾਦ, ਫੌਜੀ ਕਰਮਚਾਰੀ, ਆਵਾਜਾਈ ਦੇ ਸਾਧਨ, ਆਦਿ ਨੂੰ ਖਾਲੀ ਕਰਨ ਲਈ ਇੱਕ ਯੋਜਨਾ ਵਿਕਸਿਤ ਕਰੋ। .
7. ਹਵਾਈ ਰੱਖਿਆ ਯੋਜਨਾ ਵਿੱਚ, ਸੈਨਿਕਾਂ ਦੀ ਹਵਾਈ ਰੱਖਿਆ ਅਤੇ ਪੱਛਮੀ ਹਵਾਈ ਰੱਖਿਆ ਜ਼ੋਨ ਵਿੱਚ ਖੇਤਰ ਦੀ ਹਵਾਈ ਰੱਖਿਆ ਪ੍ਰਦਾਨ ਕਰੋ, ਖਾਸ ਤੌਰ 'ਤੇ ਵਿਸਥਾਰ ਵਿੱਚ ਵਿਕਸਤ ਕਰੋ:
a) VNOS ਸੇਵਾ ਦਾ ਸੰਗਠਨ ਅਤੇ ਹਵਾਬਾਜ਼ੀ ਏਅਰਫੀਲਡਾਂ ਦੀ ਤੁਰੰਤ ਸੂਚਨਾ - ਮੁੱਖ ਤੌਰ 'ਤੇ ਲੜਾਕੂ ਜਹਾਜ਼, ਕੰਪਨੀ ਅਤੇ ਲਾਈਨ VNOS ਪੋਸਟਾਂ ਤੋਂ, ਹਵਾਈ ਰੱਖਿਆ ਪੁਆਇੰਟਾਂ ਅਤੇ ਸਹੂਲਤਾਂ ਦੀ ਸੂਚਨਾ, ਬ੍ਰਿਗੇਡ ਜ਼ਿਲ੍ਹਾ ਡਾਇਰੈਕਟੋਰੇਟ ਅਤੇ ਹਵਾਈ ਰੱਖਿਆ ਜ਼ੋਨ;
b) ਲੜਾਕੂ ਜਹਾਜ਼ਾਂ ਦੀ ਵਰਤੋਂ ਅਤੇ ਕਾਰਵਾਈਆਂ, ਵਿਅਕਤੀਗਤ ਹਵਾਈ ਇਕਾਈਆਂ ਲਈ ਦੁਸ਼ਮਣ ਦੇ ਜਹਾਜ਼ਾਂ ਦੇ ਵਿਨਾਸ਼ ਲਈ ਖੇਤਰ ਸਥਾਪਤ ਕਰਨਾ;
c) ਸਥਾਈ ਹਵਾਈ ਰੱਖਿਆ ਬਿੰਦੂਆਂ ਅਤੇ ਸਹੂਲਤਾਂ, ਅਨਲੋਡਿੰਗ ਖੇਤਰਾਂ ਅਤੇ ਸੈਨਿਕ ਸੰਘਣਤਾ ਵਾਲੇ ਖੇਤਰਾਂ ਦੀ ਐਂਟੀ-ਏਅਰਕ੍ਰਾਫਟ ਤੋਪਖਾਨੇ ਅਤੇ ਲੜਾਕੂ ਜਹਾਜ਼ਾਂ ਦੁਆਰਾ ਪੂਰੀ ਸੁਰੱਖਿਆ;
d) ਹਵਾਈ ਰੱਖਿਆ ਪ੍ਰਣਾਲੀਆਂ ਦੇ ਸੰਚਾਰ ਅਤੇ ਨਿਯੰਤਰਣ ਦੇ ਮੁੱਦੇ।
VIII. ਪਿੱਛੇ ਨਿਰਦੇਸ਼.
ਗਤੀਸ਼ੀਲਤਾ ਦੇ 15ਵੇਂ ਦਿਨ ਤੋਂ ਪਹਿਲਾਂ, ਤੁਹਾਨੂੰ ਖਰਚ ਕਰਨ ਦੀ ਇਜਾਜ਼ਤ ਹੈ:
a) ਜ਼ਮੀਨੀ ਕਵਰਿੰਗ ਫੌਜਾਂ ਲਈ:
ਅਸਲਾ - ਗੋਲਾ ਬਾਰੂਦ ਦੇ 3 ਦੌਰ;
ਬਾਲਣ - ਲੜਾਕੂ ਵਾਹਨਾਂ ਲਈ - 5 ਰੀਫਿਲਜ਼;
- ਆਵਾਜਾਈ ਲਈ - 8 ਗੈਸ ਸਟੇਸ਼ਨ;
b) ਹਵਾਈ ਸੈਨਾ ਲਈ:
ਲੜਾਕੂ - 15 ਸਵਾਰੀਆਂ;
ਛੋਟੀ ਦੂਰੀ ਦੇ ਬੰਬਾਰ - 10 ਸਵਾਰੀਆਂ;
ਲੰਬੀ ਦੂਰੀ ਦੇ ਬੰਬਾਰ - 7 ਸਵਾਰੀਆਂ;
ਜਾਸੂਸੀ ਅਧਿਕਾਰੀ - 10 ਸੋਰਟੀਆਂ;
c) ਸਾਰੀਆਂ ਕਵਰ ਕਰਨ ਵਾਲੀਆਂ ਫੌਜਾਂ ਲਈ - 15 ਰੋਜ਼ਾਨਾ ਡਾਚਾ।
ਜ਼ਿਲੇ ਦੇ ਰਿਜ਼ਰਵ ਅਤੇ ਮੁਰੰਮਤ ਅਧਾਰ ਦੇ ਖਰਚੇ 'ਤੇ ਹਰ ਕਿਸਮ ਦੀ ਸਪਲਾਈ, ਮੁਰੰਮਤ ਅਤੇ ਉਪਕਰਨਾਂ ਦੀ ਬਹਾਲੀ ਦੇ ਨਾਲ ਢੱਕਣ ਵਾਲੇ ਸੈਨਿਕਾਂ ਨੂੰ ਪ੍ਰਦਾਨ ਕਰਨਾ.
ਬਿਮਾਰ ਅਤੇ ਜ਼ਖਮੀ ਲੋਕਾਂ ਅਤੇ ਘੋੜਿਆਂ ਦੀ ਨਿਕਾਸੀ ਜ਼ਪੋਵੋਵੋ ਦੀਆਂ ਸੀਮਾਵਾਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ, ਮੁੱਖ ਤੌਰ 'ਤੇ ਮੈਡੀਕਲ ਸੰਸਥਾਵਾਂ ਦੇ ਸਟੇਸ਼ਨਰੀ ਨੈਟਵਰਕ ਦੀ ਵਰਤੋਂ ਕਰਦੇ ਹੋਏ.
IX. ਆਮ ਨਿਰਦੇਸ਼
1. ਰਾਜ ਦੀ ਸਰਹੱਦ ਤੋਂ ਪਹਿਲੀ ਉਡਾਣ ਜਾਂ ਕ੍ਰਾਸਿੰਗ ਹਾਈ ਕਮਾਂਡ ਦੀ ਵਿਸ਼ੇਸ਼ ਆਗਿਆ ਨਾਲ ਹੀ ਆਗਿਆ ਹੈ।
2. ਕਵਰ ਪਲਾਨ ਵਿੱਚ ਹੇਠ ਲਿਖੇ ਦਸਤਾਵੇਜ਼ ਹੋਣੇ ਚਾਹੀਦੇ ਹਨ:
a) ਕਵਰ ਵਿੱਚ ਸੈਨਿਕਾਂ ਲਈ ਕਾਰਵਾਈ ਦੀ ਯੋਜਨਾ 'ਤੇ ਨੋਟਸ, ਫੈਸਲੇ ਦੇ ਇੱਕ ਨੱਥੀ ਨਕਸ਼ੇ ਦੇ ਨਾਲ ਅਤੇ ਰੈਜੀਮੈਂਟ ਅਤੇ ਵਿਅਕਤੀਗਤ ਯੂਨਿਟ ਤੱਕ ਦੇ ਸੈਨਿਕਾਂ ਦੇ ਸਮੂਹ;
b) ਲੜਾਈ ਦੇ ਕਰਮਚਾਰੀਆਂ ਦੀ ਸੂਚੀ;
c) ਰਾਜ ਦੀ ਸਰਹੱਦ 'ਤੇ ਕਵਰ ਯੂਨਿਟਾਂ ਦੇ ਨਿਕਾਸ ਅਤੇ ਇਕਾਗਰਤਾ ਲਈ ਟੇਬਲ;
d) ਹਵਾਈ ਸੈਨਾ ਦੀ ਵਰਤੋਂ ਲਈ ਇੱਕ ਯੋਜਨਾ, ਇਸਦੇ ਨਾਲ ਜੁੜੇ ਅਧਾਰ ਅਤੇ ਸੰਚਾਲਨ ਵਰਤੋਂ ਦਾ ਨਕਸ਼ਾ;
e) ਹਵਾਈ ਰੱਖਿਆ ਪੋਸਟਾਂ ਅਤੇ ਸਰਗਰਮ ਹਵਾਈ ਰੱਖਿਆ ਪ੍ਰਣਾਲੀਆਂ ਦੇ ਸਥਾਨ ਦੇ ਨਕਸ਼ਿਆਂ ਦੇ ਨਾਲ ਇੱਕ ਹਵਾਈ ਰੱਖਿਆ ਯੋਜਨਾ;
f) ਗਣਨਾਵਾਂ ਅਤੇ ਨਕਸ਼ੇ ਦੇ ਨਾਲ ਇੰਜੀਨੀਅਰਿੰਗ ਯੋਜਨਾ;
g) ਗਣਨਾਵਾਂ ਅਤੇ ਚਿੱਤਰਾਂ ਦੇ ਨਾਲ ਸੰਚਾਰ ਉਪਕਰਣ ਯੋਜਨਾ;
h) ਜ਼ਮੀਨੀ ਫੌਜਾਂ ਅਤੇ ਹਵਾਈ ਫੌਜਾਂ ਦੇ ਪਿੱਛੇ ਅਤੇ ਭੌਤਿਕ ਸਹਾਇਤਾ ਨੂੰ ਸੰਗਠਿਤ ਕਰਨ ਦੀ ਯੋਜਨਾ, ਜ਼ਮੀਨੀ ਫੌਜਾਂ ਅਤੇ ਹਵਾਬਾਜ਼ੀ ਦੇ ਪਿਛਲੇ ਹਿੱਸੇ ਨੂੰ ਸੰਗਠਿਤ ਕਰਨ ਦੇ ਨਕਸ਼ੇ ਦੇ ਅੰਤਿਕਾ ਦੇ ਨਾਲ;
i) ਸੈਨੇਟਰੀ ਅਤੇ ਵੈਟਰਨਰੀ ਨਿਕਾਸੀ ਯੋਜਨਾ;
j) ਅਲਾਰਮ 'ਤੇ ਕਵਰ ਯੂਨਿਟਾਂ ਨੂੰ ਵਧਾਉਣ ਅਤੇ ਸਰਹੱਦੀ ਇਕਾਈਆਂ ਲਈ ਸਹਾਇਤਾ ਯੂਨਿਟ ਨਿਰਧਾਰਤ ਕਰਨ ਲਈ ਨਿਰਦੇਸ਼;
k) ਫੀਲਡ ਫੌਜਾਂ ਅਤੇ NKVD ਫੌਜਾਂ ਦੁਆਰਾ ਸੁਰੱਖਿਆ ਦੇ ਅਧੀਨ ਵਸਤੂਆਂ ਅਤੇ ਬਣਤਰਾਂ ਦੀ ਸੂਚੀ;
l) ਕਾਰਜਕਾਰੀ ਦਸਤਾਵੇਜ਼ (ਨਿਰਦੇਸ਼, ਆਦੇਸ਼, ਨਿਰਦੇਸ਼)।
3. ਕਵਰ ਪਲਾਨ ਨੂੰ ਮੇਰੇ ਵੱਲੋਂ ਇੱਕ ਏਨਕ੍ਰਿਪਟਡ ਟੈਲੀਗ੍ਰਾਮ ਪ੍ਰਾਪਤ ਹੋਣ 'ਤੇ ਲਾਗੂ ਕੀਤਾ ਜਾਂਦਾ ਹੈ, ਮੁੱਖ ਮਿਲਟਰੀ ਕੌਂਸਲ ਦੇ ਇੱਕ ਮੈਂਬਰ, ਜਨਰਲ ਸਟਾਫ ਦੇ ਮੁਖੀ, ਨੇ ਹੇਠ ਲਿਖੀ ਸਮੱਗਰੀ ਨਾਲ ਦਸਤਖਤ ਕੀਤੇ: “1941 ਦੀ ਕਵਰ ਯੋਜਨਾ ਨੂੰ ਲਾਗੂ ਕਰਨ ਦੇ ਨਾਲ ਅੱਗੇ ਵਧੋ। "
4. ਹੇਠ ਲਿਖੇ ਨੂੰ ਕਵਰ ਅਤੇ ਰੱਖਿਆ ਯੋਜਨਾ ਵਿਕਸਿਤ ਕਰਨ ਦੀ ਇਜਾਜ਼ਤ ਹੈ:
ਪੂਰੀ ਤਰ੍ਹਾਂ - ਫ਼ੌਜਾਂ ਦਾ ਕਮਾਂਡਰ, ਮਿਲਟਰੀ ਕੌਂਸਲ ਦਾ ਮੈਂਬਰ, ਜ਼ਿਲ੍ਹਾ ਹੈੱਡਕੁਆਰਟਰ ਦਾ ਮੁਖੀ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦਾ ਮੁਖੀ;
ਏਅਰ ਫੋਰਸ ਯੋਜਨਾ ਬਾਰੇ - ਏਅਰ ਫੋਰਸ ਕੋਵੋ ਦੇ ਕਮਾਂਡਰ;
ਪਿਛਲੇ - ਡਿਪਟੀ ਨੂੰ ਸੰਗਠਿਤ ਕਰਨ ਦੀ ਯੋਜਨਾ ਬਾਰੇ. ਲੌਜਿਸਟਿਕਸ ਲਈ ਜ਼ਿਲ੍ਹੇ ਦੇ ਸਟਾਫ਼ ਦੇ ਮੁਖੀ;
ਫੌਜੀ ਸੰਚਾਰ ਯੋਜਨਾ ਦੇ ਰੂਪ ਵਿੱਚ - ਜ਼ਿਲ੍ਹੇ ਦੇ ਫੌਜੀ ਸੰਚਾਰ ਦੇ ਮੁਖੀ;
ਸੰਚਾਰ ਦੇ ਰੂਪ ਵਿੱਚ - ਜ਼ਿਲ੍ਹੇ ਦੇ ਸੰਚਾਰ ਦੇ ਮੁਖੀ.
ਹੋਰ ਫੌਜੀ ਸ਼ਾਖਾਵਾਂ ਅਤੇ ਸੇਵਾਵਾਂ ਦੇ ਮੁਖੀਆਂ ਨੂੰ ਉਹਨਾਂ ਦੀ ਵਿਸ਼ੇਸ਼ਤਾ ਵਿੱਚ ਨਿੱਜੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕਵਰ ਯੋਜਨਾ ਬਾਰੇ ਸੂਚਿਤ ਕਰਨ ਲਈ.
ਫੌਜ ਦੇ ਹੈੱਡਕੁਆਰਟਰ 'ਤੇ - ਫੌਜ ਦਾ ਕਮਾਂਡਰ, ਫੌਜ ਦੀ ਮਿਲਟਰੀ ਕੌਂਸਲ ਦਾ ਮੈਂਬਰ, ਫੌਜ ਦਾ ਚੀਫ ਆਫ ਸਟਾਫ, ਆਰਮੀ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦਾ ਮੁਖੀ।
5. ਦੋ ਕਾਪੀਆਂ ਵਿੱਚ ਇੱਕ ਕਵਰ ਪਲਾਨ ਤਿਆਰ ਕਰੋ, ਇੱਕ ਕਾਪੀ ਚੀਫ਼ ਆਫ਼ ਜਨਰਲ ਸਟਾਫ ਰਾਹੀਂ ਮਨਜ਼ੂਰੀ ਲਈ ਮੇਰੇ ਕੋਲ ਜਮ੍ਹਾਂ ਕਰੋ, ਅਤੇ ਦੂਜੀ ਕਾਪੀ, ਜ਼ਿਲ੍ਹਾ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ ਕਰਕੇ, ਜ਼ਿਲ੍ਹਾ ਚੀਫ਼ ਦੇ ਨਿੱਜੀ ਸੇਫ਼ ਵਿੱਚ ਰੱਖੋ। ਸਟਾਫ.
6. ਫ਼ੌਜਾਂ ਦੁਆਰਾ ਵਿਕਸਤ ਕੀਤੇ ਕਵਰ ਪਲਾਨ ਅਤੇ ਜ਼ਿਲ੍ਹਾ ਮਿਲਟਰੀ ਕੌਂਸਲ ਦੁਆਰਾ ਹਰ ਇੱਕ ਕਵਰ ਏਰੀਏ ਲਈ ਪ੍ਰਵਾਨਿਤ, ਜਿਲ੍ਹਾ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ, ਕਵਰ ਖੇਤਰ ਦੇ ਅਨੁਸਾਰੀ ਮੁਖੀ ਦੇ ਨਿੱਜੀ ਸੇਫ ਵਿੱਚ ਰੱਖੇ ਜਾਣੇ ਚਾਹੀਦੇ ਹਨ।
7. ਫੌਜੀ ਬਣਤਰਾਂ ਲਈ ਵਿਕਸਤ ਕੀਤੇ ਕਾਰਜਕਾਰੀ ਦਸਤਾਵੇਜ਼ਾਂ ਨੂੰ ਥੈਲੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਗਠਨ ਦੇ ਸਮੇਂ ਫੌਜ ਦੀ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ ਕੀਤਾ ਜਾਣਾ ਚਾਹੀਦਾ ਹੈ।
8. ਕਵਰ-ਅਪ ਦਸਤਾਵੇਜ਼ਾਂ ਵਾਲੇ ਫੋਲਡਰ ਅਤੇ ਪੈਕੇਜ ਲਿਖਤੀ ਜਾਂ ਟੈਲੀਗ੍ਰਾਫਿਕ ਆਰਡਰ ਦੁਆਰਾ ਖੋਲ੍ਹੇ ਜਾਂਦੇ ਹਨ - ਫੌਜਾਂ ਵਿੱਚ - ਜ਼ਿਲ੍ਹੇ ਦੀ ਮਿਲਟਰੀ ਕੌਂਸਲ ਦੇ ਅਤੇ ਫਾਰਮੇਸ਼ਨਾਂ ਵਿੱਚ - ਫੌਜ ਦੀ ਮਿਲਟਰੀ ਕੌਂਸਲ ਦੇ।
9. ਕਵਰ ਪਲਾਨ ਦੇ ਸਾਰੇ ਦਸਤਾਵੇਜ਼ ਇਸ ਨੂੰ ਵਿਕਸਤ ਕਰਨ ਲਈ ਅਧਿਕਾਰਤ ਕਮਾਂਡਰਾਂ ਦੁਆਰਾ ਹੱਥ ਨਾਲ ਲਿਖੇ ਜਾਂ ਨਿੱਜੀ ਤੌਰ 'ਤੇ ਟਾਈਪ ਕੀਤੇ ਗਏ ਹਨ।
ਅੰਤਿਕਾ - ਨਕਸ਼ੇ 1: 1,000,000 'ਤੇ ZAPOVO ਫੌਜਾਂ ਦੇ ਕਵਰ ਦਾ ਚਿੱਤਰ ਇੱਕ ਕਾਪੀ ਵਿੱਚ (ਕੇਵਲ ਉਦਾਹਰਨ ਨੰਬਰ 1 ਲਈ)।
ਅਸਲ ਹਸਤਾਖਰਿਤ:
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ ਐਸ. ਟਿਮੋਸ਼ੈਂਕੋ
ਪੁਲਾੜ ਯਾਨ ਦੇ ਜਨਰਲ ਸਟਾਫ ਦੇ ਮੁਖੀ
ਫੌਜ ਦੇ ਜਨਰਲ ਜੀ. ਝੁਕੋਵ
ਲੈਟਰਹੈੱਡ 'ਤੇ ਹੱਥ-ਲਿਖਤ: "ਯੂਐਸਐਸਆਰ ਦੀ ਰੱਖਿਆ ਦੇ ਪੀਪਲਜ਼ ਕਮਿਸਰ।" ਇੱਥੇ ਨੋਟਸ ਹਨ: “2 ਕਾਪੀਆਂ ਵਿੱਚ ਚਲਾਇਆ ਗਿਆ। ਨੰਬਰ 1 - ਐਡਰੈਸੀ ਨੂੰ, ਨੰਬਰ 2 - ਸੰਚਾਲਨ ਪ੍ਰਬੰਧਨ ਨੂੰ। ਕਾਰਜਕਾਰੀ: ਮੇਜਰ ਜਨਰਲ ਵਾਸੀਲੇਵਸਕੀ। ਕਾਪੀ ਡਿਪਟੀ ਦੁਆਰਾ ਪ੍ਰਮਾਣਿਤ ਹੈ. ਪੁਲਾੜ ਯਾਨ ਦੇ ਜਨਰਲ ਸਟਾਫ ਦੇ ਵਿਭਾਗ ਦੇ ਮੁਖੀ, ਮੇਜਰ ਜਨਰਲ ਵੈਸੀਲੇਵਸਕੀ.
TsAMO RF, f. 16, ਓ. 2951, ਨੰ. 237, ਪੀ.ਪੀ. 65-87.
ਪ੍ਰਕਾਸ਼ਿਤ: http://bdsa.ru/sovnarkom-1941-god/1895-481-503859-20-1941
4. PribOVO ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼ ਨੰਬਰ 503920/ss/ov
[ਮਈ 30, 1941 ਤੋਂ ਬਾਅਦ ਨਹੀਂ]
ਸੋਵ. ਗੁਪਤ
ਖਾਸ ਮਹੱਤਤਾ ਦੇ
ਉਦਾਹਰਨ ਨੰਬਰ 2
ਨਕਸ਼ਾ 1:1000000।
PribOVO ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤੈਨਾਤੀ ਨੂੰ ਕਵਰ ਕਰਨ ਲਈ, 30 ਮਈ, 1941 ਤੱਕ, ਤੁਸੀਂ ਨਿੱਜੀ ਤੌਰ 'ਤੇ ਚੀਫ਼ ਆਫ਼ ਸਟਾਫ਼ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ ਨਾਲ, ਵਿਕਸਿਤ ਕਰੋ:
a) ਪਾਲੰਗਾ ਤੋਂ ਦਾਅਵੇ ਤੱਕ ਲਿਥੁਆਨੀਅਨ SSR ਦੀ ਰਾਜ ਸਰਹੱਦ ਦੀ ਰੱਖਿਆ ਲਈ ਇੱਕ ਵਿਸਤ੍ਰਿਤ ਯੋਜਨਾ। Kapchiamiestis, Matsalu ਖਾੜੀ ਦੇ ਦੱਖਣ ਵਿੱਚ ਬਾਲਟਿਕ ਸਾਗਰ ਤੱਟ ਅਤੇ Dago ਅਤੇ Ezel ਦੇ ਟਾਪੂਆਂ ਦੇ ਐਂਟੀ-ਐਂਫਿਬੀਅਸ ਬਚਾਅ ਦੀ ਯੋਜਨਾ;
b) ਇੱਕ ਵਿਸਤ੍ਰਿਤ ਹਵਾਈ ਰੱਖਿਆ ਯੋਜਨਾ।
I. ਰੱਖਿਆ ਕਾਰਜ:
1. ਜ਼ਿਲ੍ਹੇ ਦੇ ਖੇਤਰ ਵਿੱਚ ਜ਼ਮੀਨੀ ਅਤੇ ਹਵਾਈ ਦੁਸ਼ਮਣਾਂ ਦੇ ਹਮਲੇ ਨੂੰ ਰੋਕਣਾ;
2. ਰਾਜ ਦੀ ਸਰਹੱਦ ਦੇ ਨਾਲ ਕਿਲਾਬੰਦੀ ਦੀ ਜ਼ਿੱਦੀ ਰੱਖਿਆ ਦੇ ਨਾਲ, ਜ਼ਿਲ੍ਹਾ ਸੈਨਿਕਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਮਜ਼ਬੂਤੀ ਨਾਲ ਕਵਰ ਕਰਨਾ;
3. ਤੱਟ ਅਤੇ ਏਜ਼ਲ ਅਤੇ ਡਾਗੋ ਦੇ ਟਾਪੂਆਂ ਦੀ ਰੱਖਿਆ, ਰੈੱਡ ਬੈਨਰ ਬਾਲਟਿਕ ਫਲੀਟ ਦੇ ਨਾਲ, ਦੁਸ਼ਮਣ ਦੇ ਅੰਬੀਬੀਅਸ ਲੈਂਡਿੰਗ ਨੂੰ ਰੋਕਣ ਲਈ;
4. ਰੇਲਵੇ ਦੇ ਨਿਰਵਿਘਨ ਸੰਚਾਲਨ ਅਤੇ ਜ਼ਿਲ੍ਹਾ ਸੈਨਿਕਾਂ ਦੀ ਇਕਾਗਰਤਾ ਨੂੰ ਯਕੀਨੀ ਬਣਾਉਣ ਲਈ ਹਵਾਈ ਰੱਖਿਆ ਅਤੇ ਹਵਾਬਾਜ਼ੀ ਕਾਰਵਾਈਆਂ;
5. ਦੁਸ਼ਮਣ ਫੌਜਾਂ ਦੀ ਇਕਾਗਰਤਾ ਅਤੇ ਸਮੂਹਿਕਤਾ ਦੀ ਪ੍ਰਕਿਰਤੀ ਨੂੰ ਸਮੇਂ ਸਿਰ ਨਿਰਧਾਰਤ ਕਰਨ ਲਈ ਹਰ ਕਿਸਮ ਦੇ ਜ਼ਿਲ੍ਹਾ ਖੋਜ ਦੀ ਵਰਤੋਂ ਕਰਨਾ;
6. ਸਰਗਰਮ ਹਵਾਬਾਜ਼ੀ ਕਾਰਵਾਈਆਂ ਰਾਹੀਂ, ਮੁੱਖ ਰੇਲਵੇ ਜੰਕਸ਼ਨਾਂ, ਪੁਲਾਂ, ਰੂਟਾਂ ਅਤੇ ਫੌਜੀ ਸਮੂਹਾਂ 'ਤੇ ਹਵਾਈ ਸਰਵਉੱਚਤਾ ਅਤੇ ਸ਼ਕਤੀਸ਼ਾਲੀ ਹਮਲੇ ਪ੍ਰਾਪਤ ਕਰੋ, ਦੁਸ਼ਮਣ ਫੌਜਾਂ ਦੀ ਇਕਾਗਰਤਾ ਅਤੇ ਤਾਇਨਾਤੀ ਵਿੱਚ ਵਿਘਨ ਅਤੇ ਦੇਰੀ ਕਰੋ;
7. ਦੁਸ਼ਮਣ ਦੇ ਹਵਾਈ ਹਮਲੇ ਦੀਆਂ ਫੌਜਾਂ ਅਤੇ ਤੋੜ-ਫੋੜ ਕਰਨ ਵਾਲੇ ਸਮੂਹਾਂ ਨੂੰ ਜ਼ਿਲ੍ਹੇ ਦੇ ਖੇਤਰ 'ਤੇ ਉਤਾਰਨ ਅਤੇ ਉਤਰਨ ਤੋਂ ਰੋਕਣਾ;
8. ਗਤੀਸ਼ੀਲਤਾ ਦੇ ਪਹਿਲੇ ਦਿਨ ਤੋਂ, ਨਰਵਾ ਖਾੜੀ ਤੋਂ ਮਾਤਸਾਲੂ ਬੇ ਅਤੇ ਵੋਰਮਸੀ ਟਾਪੂ ਤੱਕ ਇਸਟੋਨੀਅਨ ਤੱਟ ਦੀ ਰੱਖਿਆ ਨੂੰ ਲੈਨਿਨਗ੍ਰਾਡ ਮਿਲਟਰੀ ਡਿਸਟ੍ਰਿਕਟ ਦੀ ਕਮਾਂਡ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਸੇ ਸਮੇਂ, 16 ਅਤੇ 11 ਰਾਈਫਲ ਡਿਵੀਜ਼ਨਾਂ ਦੇ ਨਾਲ 65 ਵੀਂ ਰਾਈਫਲ ਕੋਰ ਅਤੇ 4 ਵੀਂ ਏਵੀਏਸ਼ਨ ਡਿਵੀਜ਼ਨ ਨੂੰ ਐਲਵੀਓ ਫੌਜਾਂ ਵਿੱਚ ਤਬਦੀਲ ਕਰੋ।
ਰੱਖਿਆ ਦੇ ਇਸ ਖੇਤਰ ਲਈ ਇੱਕ ਕਵਰ ਯੋਜਨਾ ਦਾ ਵਿਕਾਸ LVO ਕਮਾਂਡ ਨੂੰ ਸੌਂਪਿਆ ਗਿਆ ਹੈ।
II. ਨਿਮਨਲਿਖਤ ਬੁਨਿਆਦੀ ਹਿਦਾਇਤਾਂ ਦੁਆਰਾ ਸੇਧਿਤ, ਰਾਜ ਦੀ ਸਰਹੱਦ ਦੀ ਰੱਖਿਆ ਨੂੰ ਸੰਗਠਿਤ ਕਰੋ:
1. ਰੱਖਿਆ ਦਾ ਅਧਾਰ ਰਾਜ ਦੀ ਸਰਹੱਦ ਦੇ ਨਾਲ ਬਣਾਏ ਗਏ ਕਿਲ੍ਹੇ ਵਾਲੇ ਖੇਤਰਾਂ ਅਤੇ ਖੇਤਰੀ ਕਿਲ੍ਹਿਆਂ ਦੀ ਨਿਰੰਤਰ ਰੱਖਿਆ ਹੋਣੀ ਚਾਹੀਦੀ ਹੈ, ਉਹਨਾਂ ਦੇ ਹੋਰ ਵਿਕਾਸ ਲਈ ਸਾਰੀਆਂ ਤਾਕਤਾਂ ਅਤੇ ਸਮਰੱਥਾਵਾਂ ਦੀ ਵਰਤੋਂ ਕਰਦੇ ਹੋਏ।
ਬਚਾਅ ਲਈ ਸਰਗਰਮ ਕਾਰਵਾਈ ਦਿਓ. ਬਚਾਅ ਪੱਖ ਨੂੰ ਤੋੜਨ ਦੀ ਕਿਸੇ ਵੀ ਦੁਸ਼ਮਣ ਦੀ ਕੋਸ਼ਿਸ਼ ਨੂੰ ਕੋਰ ਅਤੇ ਆਰਮੀ ਰਿਜ਼ਰਵ ਤੋਂ ਜਵਾਬੀ ਹਮਲੇ ਦੁਆਰਾ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ.
2. ਐਂਟੀ-ਟੈਂਕ ਬਚਾਅ ਵੱਲ ਵਿਸ਼ੇਸ਼ ਧਿਆਨ ਦਿਓ। ਦੁਸ਼ਮਣ ਦੀਆਂ ਵੱਡੀਆਂ ਮੋਟਰਾਂ ਵਾਲੀਆਂ ਮਸ਼ੀਨੀ ਯੂਨਿਟਾਂ ਦੁਆਰਾ ਰੱਖਿਆ ਮੋਰਚੇ ਨੂੰ ਤੋੜਨ ਦੀ ਸਥਿਤੀ ਵਿੱਚ, ਉਹਨਾਂ ਦੇ ਵਿਰੁੱਧ ਲੜਾਈ ਅਤੇ ਸਫਲਤਾ ਨੂੰ ਖਤਮ ਕਰਨਾ ਜ਼ਿਲ੍ਹਾ ਕਮਾਂਡ ਦੇ ਸਿੱਧੇ ਆਦੇਸ਼ ਦੁਆਰਾ ਕੀਤਾ ਜਾਵੇਗਾ, ਜਿਸ ਲਈ, ਸਭ ਤੋਂ ਪਹਿਲਾਂ, ਵਿਰੋਧੀ ਦੀ ਵਰਤੋਂ ਕੀਤੀ ਜਾਵੇਗੀ। -ਟੈਂਕ ਤੋਪਖਾਨੇ ਬ੍ਰਿਗੇਡ, ਮਸ਼ੀਨੀ ਕੋਰ ਅਤੇ ਹਵਾਬਾਜ਼ੀ. ਐਂਟੀ-ਟੈਂਕ ਬ੍ਰਿਗੇਡਾਂ ਦਾ ਕੰਮ ਤਿਆਰ ਲਾਈਨਾਂ 'ਤੇ ਸ਼ਕਤੀਸ਼ਾਲੀ ਤੋਪਖਾਨੇ ਦੇ ਫਾਇਰ ਨਾਲ ਦੁਸ਼ਮਣ ਦੇ ਟੈਂਕਾਂ ਨੂੰ ਮਿਲਣਾ ਹੈ ਅਤੇ, ਹਵਾਬਾਜ਼ੀ ਦੇ ਨਾਲ, ਉਨ੍ਹਾਂ ਨੂੰ ਉਦੋਂ ਤੱਕ ਫੜਨਾ ਹੈ ਜਦੋਂ ਤੱਕ ਸਾਡੀ ਮੋਟਰਾਈਜ਼ਡ ਮਸ਼ੀਨਾਈਜ਼ਡ ਕੋਰ ਪਹੁੰਚ ਨਹੀਂ ਜਾਂਦੀ ਅਤੇ ਜਵਾਬੀ ਹਮਲਾ ਕਰਦੇ ਹਨ। ਮਕੈਨਾਈਜ਼ਡ ਕੋਰ ਦਾ ਕੰਮ ਦੁਸ਼ਮਣ ਦੀਆਂ ਮਸ਼ੀਨੀ ਯੂਨਿਟਾਂ ਨੂੰ ਅੰਤਮ ਹਾਰ ਦੇਣ ਅਤੇ ਸਫਲਤਾ ਨੂੰ ਖਤਮ ਕਰਨ ਲਈ ਹਵਾਬਾਜ਼ੀ ਦੇ ਨਾਲ, ਸ਼ਕਤੀਸ਼ਾਲੀ ਫਲੈਂਕ ਅਤੇ ਕੇਂਦਰਿਤ ਹਮਲਿਆਂ ਦੇ ਨਾਲ, ਐਂਟੀ-ਟੈਂਕ ਬ੍ਰਿਗੇਡਾਂ ਦੇ ਕਵਰ ਹੇਠ ਤਾਇਨਾਤ ਕਰਨਾ ਹੈ।
3. ਖਾਸ ਤੌਰ 'ਤੇ ਜ਼ਿੰਮੇਵਾਰ ਬਣਨ ਲਈ ਹੇਠਾਂ ਦਿੱਤੇ ਖੇਤਰਾਂ 'ਤੇ ਵਿਚਾਰ ਕਰੋ:
a) ਮੀਮੇਲ, ਤੇਲਸ਼ਿਨਾਈ;
b) ਟਿਲਸੀਟ, ਸਿਆਲੀਆ;
c) ਗੁੰਬੀਨੇਨ, ਕੌਨਸ;
d) ਸੁਵਾਲਕੀ, ਓਲੀਟਾ।
4. ਅਨੁਕੂਲ ਹਾਲਤਾਂ ਵਿਚ, ਹਾਈ ਕਮਾਂਡ ਦੀਆਂ ਹਦਾਇਤਾਂ 'ਤੇ, ਤੇਜ਼ੀ ਨਾਲ ਹਮਲੇ ਕਰਨ ਲਈ ਸਾਰੀਆਂ ਰੱਖਿਆ ਕਰਨ ਵਾਲੀਆਂ ਫੌਜਾਂ ਅਤੇ ਫੌਜਾਂ ਅਤੇ ਜ਼ਿਲ੍ਹਿਆਂ ਦੇ ਰਿਜ਼ਰਵ ਤਿਆਰ ਰਹਿਣ।
III.
ਸੱਜੇ ਪਾਸੇ ਲੈਨਿਨਗਰਾਡ ਮਿਲਟਰੀ ਡਿਸਟ੍ਰਿਕਟ ਹੈ ਜਿਸਦਾ ਮੁੱਖ ਕੰਮ ਲੈਨਿਨਗਰਾਡ ਦੀ ਰੱਖਿਆ ਕਰਨਾ ਹੈ। 65ਵੀਂ ਰਾਈਫਲ ਕੋਰ, ਇਸਦੀ ਬਣਤਰ ਵਿੱਚ ਤਬਦੀਲ ਕੀਤੀ ਗਈ, ਨਰਵਾ ਖਾੜੀ ਤੋਂ ਮਤਸਾਲੂ ਖਾੜੀ ਤੱਕ ਰੱਖਿਆ ਦਾ ਪ੍ਰਬੰਧ ਕਰਦੀ ਹੈ। ਤੂਰੀ ਵਿੱਚ ਕੋਰ ਹੈੱਡਕੁਆਰਟਰ.
LVO ਨਾਲ ਬਾਰਡਰ - ਮੁਕੱਦਮਾ। Ostashkov, ਦਾਅਵਾ. ਟਾਪੂ, ਵੋਰੂ, ਦਾਅਵਾ. ਵਿਲਜੰਡੀ, ਏਜ਼ਲ ਅਤੇ ਡਾਗੋ ਟਾਪੂ (ਸਮੇਤ)।
ਖੱਬੇ ਪਾਸੇ ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹਾ ਹੈ। ਗਤੀਸ਼ੀਲਤਾ ਦੇ ਤੀਜੇ ਦਿਨ ਤੋਂ ਹੈੱਡਕੁਆਰਟਰ - ਬਾਰਨੋਵਿਚੀ। ਉਸਦੀ ਸੱਜੇ ਪਾਸੇ ਵਾਲੀ ਤੀਜੀ ਫੌਜ ਕਪਚਿਆਮੀਸਟਿਸ, ਸ਼ੂਚਿਨ ਮੋਰਚੇ 'ਤੇ ਰੱਖਿਆ ਦਾ ਪ੍ਰਬੰਧ ਕਰਦੀ ਹੈ। Shtarm - Grodno.
ZapOVO ਨਾਲ ਬਾਰਡਰ - ਦਾਅਵਾ। ਪੋਲੋਟਸਕ, ਮੁਕੱਦਮਾ. ਮੁਕੱਦਮਾ, ਮੁਕੱਦਮਾ । ਡ੍ਰਸਕੇਨਿਕੀ, ਮਾਰਗਗ੍ਰਾਬੋਵੋ, ਦਾਅਵਾ। ਲੇਟਜ਼ੇਨ।
IV. ਨਿਰਧਾਰਤ ਕੰਮਾਂ ਨੂੰ ਪੂਰਾ ਕਰਨ ਲਈ, ਤਿੰਨ ਕਵਰ ਖੇਤਰ ਰੱਖੋ।
ਕਵਰ ਏਰੀਆ ਨੰਬਰ 1 - 27ਵੀਂ ਫੌਜ।
ਮਿਸ਼ਰਿਤ:
27ਵੀਂ ਫੌਜ ਦਾ ਡਾਇਰੈਕਟੋਰੇਟ;
67ਵੀਂ ਇਨਫੈਂਟਰੀ ਡਿਵੀਜ਼ਨ;
189ਵੀਂ ਇਨਫੈਂਟਰੀ ਡਿਵੀਜ਼ਨ;
3 ਵਿਭਾਗ ਰਾਈਫਲ ਬ੍ਰਿਗੇਡ;
ਤੱਟ ਅਤੇ ਏਜ਼ਲ ਅਤੇ ਡਾਗੋ ਦੇ ਟਾਪੂਆਂ ਦੀ ਤੱਟਵਰਤੀ ਰੱਖਿਆ;
ਸਰਹੱਦੀ ਹਿੱਸੇ.
ਜ਼ਿਲ੍ਹੇ ਦਾ ਮੁਖੀ 27ਵੀਂ ਫ਼ੌਜ ਦਾ ਕਮਾਂਡਰ ਹੁੰਦਾ ਹੈ। ਸ਼ਟਰਮ - ਰੀਗਾ.
ਖੱਬੇ ਪਾਸੇ ਦੀਆਂ ਬਾਰਡਰਾਂ - ਮੇਜ਼ਿਕਲੇ, ਦਾਅਵਾ। ਪਲੰਗਾ।
ਕਾਰਜ:
a) ਮਤਸਾਲੂ ਖਾੜੀ ਤੋਂ ਤੱਟ ਦੀ ਰੱਖਿਆ, ਪਲੰਗਾ ਦਾ ਦਾਅਵਾ। ਅਤੇ ਈਜ਼ਲ ਅਤੇ ਡਾਗੋ ਦੇ ਟਾਪੂਆਂ ਨੂੰ ਤੱਟ ਅਤੇ ਟਾਪੂਆਂ 'ਤੇ ਦੁਸ਼ਮਣ ਦੇ ਉਭੀਵੀਆਂ ਲੈਂਡਿੰਗਾਂ ਨੂੰ ਰੋਕਣ ਲਈ। ਈਜ਼ਲ ਟਾਪੂ 'ਤੇ, ਟੈਗਲਾਹਟ ਬੇ ਦੇ ਬਚਾਅ ਵੱਲ ਵਿਸ਼ੇਸ਼ ਧਿਆਨ ਦਿਓ;
b) ਏਜ਼ਲ ਅਤੇ ਡਾਗੋ ਦੇ ਟਾਪੂਆਂ ਦੀ ਤੱਟਵਰਤੀ ਰੱਖਿਆ, ਰੈੱਡ ਬੈਨਰ ਬਾਲਟਿਕ ਫਲੀਟ, ਹਵਾਬਾਜ਼ੀ ਅਤੇ ਵਿੰਡਵਾ ਤੱਟ ਅਤੇ ਹਾਂਕੋ ਪ੍ਰਾਇਦੀਪ ਦੀ ਤੱਟਵਰਤੀ ਰੱਖਿਆ ਦੇ ਸਹਿਯੋਗ ਨਾਲ, ਦੁਸ਼ਮਣ ਦੇ ਬੇੜੇ ਨੂੰ ਇਰਬੈਂਟ ਦੁਆਰਾ ਰੀਗਾ ਦੀ ਖਾੜੀ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ, ਸੋਸਲਾ ਅਤੇ ਸੂਰ-ਵੀਨ ਸਟ੍ਰੇਟਸ ਅਤੇ ਫਿਨਲੈਂਡ ਦੀ ਖਾੜੀ ਤੱਕ ਪਹੁੰਚ;
c) ਲੀਪਾਜਾ ਵਿੱਚ ਬੇਸ ਦੀ ਰੱਖਿਆ;
d) ਈਜ਼ਲ ਅਤੇ ਡਾਗੋ ਟਾਪੂਆਂ ਦੀ ਰੱਖਿਆ ਗੈਰੀਸਨ ਨੂੰ ਮਨੁੱਖੀ ਸ਼ਕਤੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਰਹੋ।
ਕਵਰ ਏਰੀਆ ਨੰਬਰ 2 - 8ਵੀਂ ਫੌਜ ਜਿਸ ਵਿੱਚ ਸ਼ਾਮਲ ਹਨ:
8 ਵੀਂ ਫੌਜ ਦਾ ਨਿਯੰਤਰਣ; ਇਮਾਰਤਾਂ 10 ਅਤੇ 11 ਦਾ ਪ੍ਰਬੰਧਨ; 10,125, 48 ਅਤੇ 90 ਭਾਗ; 12ਵੀਂ ਮਸ਼ੀਨੀਕਰਨ ਕੋਰ ਦਾ ਡਾਇਰੈਕਟੋਰੇਟ; 23 ਅਤੇ 28 ਟੈਂਕ ਡਿਵੀਜ਼ਨ; 9ਵੀਂ ਐਂਟੀ-ਟੈਂਕ ਬ੍ਰਿਗੇਡ; ਟੇਲਸ਼ੋਈ ਅਤੇ ਸ਼ੌਲਈ ਦੇ ਕਿਲਾਬੰਦ ਖੇਤਰਾਂ ਦੀਆਂ ਚੌਕੀਆਂ; 7 ਮਿਕਸਡ ਏਵੀਏਸ਼ਨ ਡਿਵੀਜ਼ਨ; ਸਰਹੱਦੀ ਹਿੱਸੇ.
12ਵੀਂ ਮਕੈਨਾਈਜ਼ਡ ਕੋਰ ਅਤੇ 9ਵੀਂ ਐਂਟੀ-ਟੈਂਕ ਬ੍ਰਿਗੇਡ ਉਲਗਵੇਚਟਿਸ, ਐਂਡੂਵਿਨਾਈ, ਕੇਲਮੀ ਖੇਤਰ ਵਿੱਚ ਰੱਖੋ।
ਜ਼ਿਲ੍ਹੇ ਦਾ ਮੁਖੀ 8ਵੀਂ ਫ਼ੌਜ ਦਾ ਕਮਾਂਡਰ ਹੁੰਦਾ ਹੈ। ਸ਼ਟਰਮ - ਸਿਆਉਲਈ।
ਖੱਬੇ ਪਾਸੇ ਦੀ ਸਰਹੱਦ Daugavpils, ਮੁਕੱਦਮਾ ਹੈ। ਪਨੇਵੇਜਿਜ਼, ਦਾਅਵਾ । ਸੇਰੇਜਸ, ਜੁਰਬਰਕਰਸ (ਜੁਰਬਰਗ), ਇੰਸਟਰਬਰਗ।
ਇਹ ਕੰਮ ਮੇਮਲ ਤੋਂ ਲੈ ਕੇ ਕ੍ਰੇਟਿੰਗਾ, ਤੇਲਗੀਨਈ, ਅਤੇ ਤਿਲਸੀਟ ਤੋਂ ਟੌਰੇਜ, ਸਿਆਲੀਆਈ ਤੱਕ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮਜ਼ਬੂਤੀ ਨਾਲ ਕਵਰ ਕਰਨਾ ਹੈ, ਰਾਜ ਦੀ ਸਰਹੱਦ ਦੇ ਨਾਲ ਖੇਤਰੀ ਕਿਲਾਬੰਦੀ ਅਤੇ ਟੇਲਸ਼ਾਈ ਅਤੇ ਸਿਆਲਾਈ ਵਿੱਚ ਬਣਾਏ ਜਾ ਰਹੇ ਕਿਲਾਬੰਦ ਖੇਤਰਾਂ ਦੀ ਰੱਖਿਆ ਦੇ ਨਾਲ।
ਕਵਰ ਏਰੀਆ ਨੰਬਰ 3 - 11ਵੀਂ ਫੌਜ।
ਮਿਸ਼ਰਿਤ:
11ਵੀਂ ਫੌਜ ਦਾ ਡਾਇਰੈਕਟੋਰੇਟ; ਇਮਾਰਤਾਂ 16, 21 ਅਤੇ 24 ਦੇ ਦਫ਼ਤਰ; 5, 33, 189, 128, 23, 126, 179, 184 ਭਾਗ; ਕੰਟਰੋਲ 3 ਮਸ਼ੀਨ. ਰਿਹਾਇਸ਼; 2, 5 ਟੈਂਕ ਡਵੀਜ਼ਨ, 84 ਮਸ਼ੀਨੀ ਡਿਵੀਜ਼ਨ, 10 ਐਂਟੀ-ਟੈਂਕ ਤੋਪਖਾਨੇ। ਬ੍ਰਿਗੇਡ; 110, 429 ਆਰ.ਜੀ.ਕੇ. ਕੋਵਨੋ ਅਤੇ ਅਲਿਟਸਕੀ ਕਿਲ੍ਹੇ ਵਾਲੇ ਖੇਤਰਾਂ ਦੇ ਗੈਰੀਸਨ; 8 ਮਿਕਸਡ ਏਵੀਏਸ਼ਨ ਡਿਵੀਜ਼ਨ; ਸਰਹੱਦੀ ਹਿੱਸੇ.
ਪਹਿਲੀ ਭੀੜ. ਡਵੀਜ਼ਨ ਦੇ 126ਵੇਂ ਪੰਨੇ ਦੀ ਰੇਲਗੱਡੀ ਨੂੰ ਸਟੇਸ਼ਨ ਦੇ ਖੇਤਰ ਵਿੱਚ ਭੇਜਿਆ ਜਾਣਾ ਚਾਹੀਦਾ ਹੈ. ਕਾਜ਼ਲੂ-ਰੂਡਾ ਗਤੀਸ਼ੀਲਤਾ ਦੇ 3 ਦਿਨਾਂ ਤੋਂ ਬਾਅਦ ਅਤੇ ਕੌਨਸ ਖੇਤਰ ਲਈ 23ਵੀਂ ਵੰਡ 4 ਦਿਨਾਂ ਤੋਂ ਬਾਅਦ ਨਹੀਂ।
3 ਮੇਚ। ਕਾਜ਼ਲੂ-ਰੂਡਾ, ਪ੍ਰਿਨੇਈ, ਕੌਨਸ ਖੇਤਰ ਵਿੱਚ ਇੱਕ ਇਮਾਰਤ ਹੈ।
24ਵੀਂ ਇਨਫੈਂਟਰੀ ਕੋਰ, ਜਿਸ ਵਿੱਚ 179ਵੀਂ ਅਤੇ 184ਵੀਂ ਇਨਫੈਂਟਰੀ ਡਿਵੀਜ਼ਨ ਸ਼ਾਮਲ ਹਨ, ਵਿਲਨੀਅਸ ਅਤੇ ਓਰਨੀ ਖੇਤਰ ਵਿੱਚ ਹੋਣਗੇ।
ਜ਼ਿਲ੍ਹੇ ਦਾ ਮੁਖੀ 11ਵੀਂ ਫ਼ੌਜ ਦਾ ਕਮਾਂਡਰ ਹੁੰਦਾ ਹੈ। ਸ਼ਟਰਮ - ਕੌਨਸ।
ਕੰਮ ਫੀਲਡ ਕਿਲਾਬੰਦੀਆਂ, ਕੋਵਨੋ ਅਤੇ ਅਲੀਟ ਕਿਲਾਬੰਦੀ ਵਾਲੇ ਖੇਤਰਾਂ ਦੀ ਰੱਖਿਆ ਕਰਨਾ ਹੈ। Jurburg (ਜੁਰਬਰਕਸ), ਦਾਅਵਾ. Kapchiamiestis ਮਜ਼ਬੂਤੀ ਨਾਲ Kaunas ਅਤੇ Alyt ਦਿਸ਼ਾ ਨੂੰ ਕਵਰ ਕਰਨ ਲਈ.
V. ਜ਼ਿਲ੍ਹਾ ਕਮਾਂਡ ਕੋਲ ਇਸ ਦੇ ਤੁਰੰਤ ਨਿਪਟਾਰੇ ਹਨ:
24ਵੀਂ ਕੋਰ ਜਿਸ ਵਿੱਚ 180ਵੀਂ ਅਤੇ 182ਵੀਂ ਡਵੀਜ਼ਨ ਅਤੇ 181ਵੀਂ ਡਿਵੀਜ਼ਨ ਤਾਇਨਾਤੀ ਪੁਆਇੰਟਾਂ 'ਤੇ ਸ਼ਾਮਲ ਹਨ, ਜਿਨ੍ਹਾਂ ਦੀ ਤੈਨਾਤੀ ਯੋਜਨਾ ਅਨੁਸਾਰ ਉਨ੍ਹਾਂ ਦੇ ਹੋਰ ਤਬਾਦਲੇ ਹਨ।
6ਵੀਂ ਅਤੇ 57ਵੀਂ ਮਿਕਸਡ ਏਵੀਏਸ਼ਨ ਡਿਵੀਜ਼ਨ ਅਤੇ 5ਵੀਂ ਏਅਰਬੋਰਨ ਕੋਰ ਡੌਗਵਪਿਲਸ ਖੇਤਰ ਵਿੱਚ।
VI. ਹਵਾਬਾਜ਼ੀ ਦੇ ਕੰਮ
1) ਸਥਾਪਤ ਬੇਸਾਂ ਅਤੇ ਏਅਰਫੀਲਡਾਂ 'ਤੇ ਲੜਾਕੂ ਜਹਾਜ਼ਾਂ ਦੁਆਰਾ ਲਗਾਤਾਰ ਹਮਲਿਆਂ ਦੁਆਰਾ, ਅਤੇ ਨਾਲ ਹੀ ਹਵਾ ਵਿੱਚ ਲੜਾਕੂ ਕਾਰਵਾਈਆਂ ਦੁਆਰਾ, ਦੁਸ਼ਮਣ ਦੇ ਜਹਾਜ਼ਾਂ ਨੂੰ ਨਸ਼ਟ ਕਰੋ ਅਤੇ ਯੁੱਧ ਦੇ ਪਹਿਲੇ ਦਿਨਾਂ ਤੋਂ ਹੀ ਹਵਾਈ ਸਰਵਉੱਚਤਾ ਪ੍ਰਾਪਤ ਕਰੋ;
2) ਲੜਾਕੂ ਜਹਾਜ਼, ਜ਼ਿਲ੍ਹੇ ਦੀ ਪੂਰੀ ਹਵਾਈ ਰੱਖਿਆ ਪ੍ਰਣਾਲੀ ਦੇ ਨਜ਼ਦੀਕੀ ਸਹਿਯੋਗ ਨਾਲ, ਜ਼ਿਲ੍ਹੇ ਦੇ ਸੈਨਿਕਾਂ ਦੀ ਗਤੀਸ਼ੀਲਤਾ ਅਤੇ ਇਕਾਗਰਤਾ, ਰੇਲਵੇ ਦੇ ਆਮ ਕੰਮਕਾਜ ਨੂੰ ਮਜ਼ਬੂਤੀ ਨਾਲ ਕਵਰ ਕਰੇਗਾ, ਅਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਜ਼ਿਲ੍ਹੇ ਦੇ ਖੇਤਰ ਵਿੱਚ ਉੱਡਣ ਤੋਂ ਰੋਕੇਗਾ। ਦੇਸ਼ ਦੇ ਅੰਦਰੂਨੀ ਹਿੱਸੇ.
3) ਜ਼ਮੀਨੀ ਫ਼ੌਜਾਂ ਦੇ ਸਹਿਯੋਗ ਨਾਲ, ਅੱਗੇ ਵਧ ਰਹੇ ਦੁਸ਼ਮਣ ਨੂੰ ਨਸ਼ਟ ਕਰੋ ਅਤੇ ਉਸ ਦੀਆਂ ਵੱਡੀਆਂ ਮੋਟਰਾਂ ਵਾਲੀਆਂ ਮਸ਼ੀਨੀ ਫ਼ੌਜਾਂ ਨੂੰ ਜ਼ਿਲ੍ਹੇ ਦੇ ਰੱਖਿਆ ਮੋਰਚੇ ਨੂੰ ਤੋੜਨ ਤੋਂ ਰੋਕੋ।
4) ਨੇਵਲ ਏਵੀਏਸ਼ਨ ਅਤੇ ਰੈੱਡ ਬੈਨਰ ਬਾਲਟਿਕ ਫਲੀਟ ਦੇ ਨਾਲ ਮਿਲ ਕੇ, ਦੁਸ਼ਮਣ ਦੀ ਜਲ ਸੈਨਾ ਅਤੇ ਬਾਲਟਿਕ ਸਾਗਰ ਵਿੱਚ ਆਵਾਜਾਈ ਨੂੰ ਨਸ਼ਟ ਕਰੋ ਅਤੇ ਡੈਗੋ ਅਤੇ ਈਜ਼ਲ ਦੇ ਟਾਪੂਆਂ ਅਤੇ ਜ਼ਿਲ੍ਹੇ ਦੀਆਂ ਸਰਹੱਦਾਂ ਦੇ ਅੰਦਰ ਤੱਟਾਂ 'ਤੇ ਦੁਸ਼ਮਣ ਦੇ ਅੰਬੀਬੀਅਸ ਲੈਂਡਿੰਗ ਨੂੰ ਰੋਕੋ।
5) ਕੋਨਿਗਸਬਰਗ, ਮਾਰੀਅਨਬਰਗ, ਮਾਰੀਅਨਵਰਡਰ, ਡੂਸ਼-ਪਿਲਾਉ, ਐਲੇਨਸਟਾਈਨ, ਇੰਸਟਰਬਰਗ ਦੇ ਰੇਲਵੇ ਜੰਕਸ਼ਨ ਅਤੇ ਨਦੀ ਦੇ ਪਾਰ ਰੇਲਵੇ ਪੁਲਾਂ 'ਤੇ ਹਮਲੇ। ਦੁਸ਼ਮਣ ਫੌਜਾਂ ਦੀ ਇਕਾਗਰਤਾ ਨੂੰ ਗੁੰਝਲਦਾਰ ਅਤੇ ਦੇਰੀ ਕਰਨ ਲਈ ਡੈਨਜ਼ਿਗ, ਬਾਈਡਗੋਸਜ਼ਕਜ਼ ਸੈਕਟਰ, ਅਤੇ ਨਾਲ ਹੀ ਫੌਜੀ ਸਮੂਹਾਂ ਦੇ ਨਾਲ ਵਿਸਤੁਲਾ।
6) ਮੇਮਲ ਦੀ ਬੰਦਰਗਾਹ ਨੂੰ ਨਸ਼ਟ ਕਰੋ.
VII. ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੀ ਕਮਾਂਡ ਦੇ ਆਦੇਸ਼ ਦੁਆਰਾ:
1. ਪਿਛਲੀਆਂ ਲਾਈਨਾਂ ਤਿਆਰ ਕਰੋ:
a) ਮੂਹਰਲੇ ਪਾਸੇ - ਦਰਬੇਨੋਮ, ਕੁਲਨਾਈ, ਰਾਇਤਾਵਾਸ, ਸ਼ਿਲੋਮ, ਉਲਿਨਾਸ, ਸਕੌਡਵਿਨ, ਰਸੀਨਟਾਈ, ਸੇਰਡਜਸ, ਕਾਜ਼ਲੂ-ਰੂਡਾ, ਪਿਲਵਸਿਕਾਈ, ਮਰਿਅਮਪੋਲ, ਸਿਮਿਨਾਸ, ਅਤੇ ਡੂਸਿਸ, ਦਾਅਵਾ। ਡਰਸਕੇਨਿਕੀ;
b) ਆਰ. ਬਰਤਾ, ਕਲਵਰੀਆ, ਤੇਲਸ਼ਿਨਾਈ, ਲੁਸਕੇ, ਡੁਬੀਸਾ, ਨਦੀ ਦੇ ਪੂਰਬੀ ਕੰਢੇ ਦੇ ਨਾਲ-ਨਾਲ। ਨੇਮਨ.
2. ਰਿਜ਼ਰਵ ਰਾਈਫਲ ਫੌਜਾਂ ਅਤੇ ਐਂਟੀ-ਟੈਂਕ ਬ੍ਰਿਗੇਡਾਂ ਦੇ ਸਹਿਯੋਗ ਨਾਲ ਮਸ਼ੀਨੀ ਕੋਰ ਅਤੇ ਹਵਾਬਾਜ਼ੀ ਦੁਆਰਾ ਜਵਾਬੀ ਹਮਲੇ ਲਈ ਪ੍ਰਦਾਨ ਕਰੋ।
3. PribOVO ਦੇ ਅੰਦਰ ਲਾਤਵੀਆ, ਲਿਥੁਆਨੀਆ ਅਤੇ ਪੋਲੈਂਡ ਦੇ ਨਾਲ ਪੁਰਾਣੀ ਸਰਹੱਦ ਅਤੇ ਨਦੀ ਦੇ ਨਾਲ ਕੱਟ-ਆਫ ਲਾਈਨ ਤੱਕ ਪਿਛਲੀਆਂ ਲਾਈਨਾਂ ਨੂੰ ਪੂਰੀ ਡੂੰਘਾਈ ਤੱਕ ਰੀਕੋਨੋਇਟਰ ਕਰੋ ਅਤੇ ਰੂਪਰੇਖਾ ਬਣਾਓ। ਪੱਛਮੀ ਡਵੀਨਾ.
4. 30 ਮਈ, 1941 ਤੱਕ, ਜ਼ਪੋਵੋ ਮਿਲਟਰੀ ਡਿਸਟ੍ਰਿਕਟ ਤੋਂ ਸੇਬੇਜ਼ ਫੋਰਟੀਫਾਈਡ ਖੇਤਰ ਨੂੰ ਸਵੀਕਾਰ ਕਰੋ ਅਤੇ ਇਸ ਨੂੰ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਉਣ ਲਈ ਇੱਕ ਯੋਜਨਾ ਤਿਆਰ ਕਰੋ।
5. ਜ਼ਬਰਦਸਤੀ ਵਾਪਸੀ ਦੇ ਮਾਮਲੇ ਵਿੱਚ, ਪੂਰੀ ਡੂੰਘਾਈ ਤੱਕ ਐਂਟੀ-ਟੈਂਕ ਰੁਕਾਵਟਾਂ ਬਣਾਉਣ ਲਈ ਇੱਕ ਯੋਜਨਾ ਅਤੇ ਮਾਈਨਿੰਗ ਪੁਲਾਂ, ਰੇਲਵੇ ਜੰਕਸ਼ਨ ਅਤੇ ਸੰਭਵ ਦੁਸ਼ਮਣ ਨਜ਼ਰਬੰਦੀ ਦੇ ਬਿੰਦੂਆਂ (ਫੌਜਾਂ, ਹੈੱਡਕੁਆਰਟਰ, ਹਸਪਤਾਲ, ਆਦਿ) ਲਈ ਇੱਕ ਯੋਜਨਾ ਵਿਕਸਿਤ ਕਰੋ।
6. ਹਵਾਈ ਰੱਖਿਆ ਯੋਜਨਾ ਵਿੱਚ, ਉੱਤਰ-ਪੱਛਮੀ ਹਵਾਈ ਰੱਖਿਆ ਜ਼ੋਨ ਵਿੱਚ ਸੈਨਿਕਾਂ ਦੀ ਹਵਾਈ ਰੱਖਿਆ ਅਤੇ ਖੇਤਰ ਦੀ ਹਵਾਈ ਰੱਖਿਆ ਲਈ ਪ੍ਰਦਾਨ ਕਰੋ; ਖਾਸ ਵਿਸਥਾਰ ਵਿੱਚ ਕੰਮ ਕਰੋ:
a) VNOS ਸੇਵਾ ਦਾ ਸੰਗਠਨ - ਕੰਪਨੀ ਅਤੇ ਲਾਈਨ VNOS ਪੋਸਟਾਂ ਦੋਵਾਂ ਤੋਂ ਹਵਾਬਾਜ਼ੀ ਏਅਰਫੀਲਡ, ਮੁੱਖ ਤੌਰ 'ਤੇ ਲੜਾਕੂ ਜਹਾਜ਼ਾਂ ਦੀ ਤੁਰੰਤ ਸੂਚਨਾ; ਏਅਰ ਡਿਫੈਂਸ ਪੁਆਇੰਟਸ ਅਤੇ ਸੁਵਿਧਾਵਾਂ, ਬ੍ਰਿਗੇਡ ਡਿਸਟ੍ਰਿਕਟ ਡਾਇਰੈਕਟੋਰੇਟ ਅਤੇ ਏਅਰ ਡਿਫੈਂਸ ਜ਼ੋਨਾਂ ਦੀ ਸੂਚਨਾ।
b) ਲੜਾਕੂ ਜਹਾਜ਼ਾਂ ਦੀ ਵਰਤੋਂ ਅਤੇ ਕਾਰਵਾਈਆਂ, ਵਿਅਕਤੀਗਤ ਹਵਾਈ ਇਕਾਈਆਂ ਲਈ ਦੁਸ਼ਮਣ ਦੇ ਜਹਾਜ਼ਾਂ ਦੇ ਵਿਨਾਸ਼ ਲਈ ਖੇਤਰਾਂ ਦੀ ਸਥਾਪਨਾ;
c) ਐਂਟੀ-ਏਅਰਕ੍ਰਾਫਟ ਤੋਪਖਾਨੇ ਅਤੇ ਲੜਾਕੂ ਜਹਾਜ਼ਾਂ ਦੇ ਸਥਾਈ ਹਵਾਈ ਰੱਖਿਆ ਬਿੰਦੂਆਂ ਅਤੇ ਸਹੂਲਤਾਂ, ਅਨਲੋਡਿੰਗ ਖੇਤਰਾਂ ਅਤੇ ਸੈਨਿਕਾਂ ਦੇ ਸੰਘਣਤਾ ਵਾਲੇ ਖੇਤਰਾਂ ਨੂੰ ਕਵਰ ਕਰਨਾ;
d) ਹਵਾਈ ਰੱਖਿਆ ਪ੍ਰਣਾਲੀਆਂ ਦੇ ਸੰਚਾਰ ਅਤੇ ਨਿਯੰਤਰਣ ਦੇ ਮੁੱਦੇ।
7. ਵਿਕਸਿਤ ਕਰੋ:
a) ਚੌਕਸ ਸੈਨਿਕਾਂ ਨੂੰ ਵਧਾਉਣਾ ਅਤੇ ਸਰਹੱਦੀ ਸੈਨਿਕਾਂ ਲਈ ਸਹਾਇਤਾ ਯੂਨਿਟ ਨਿਰਧਾਰਤ ਕਰਨਾ;
b) ਸਭ ਤੋਂ ਮਹੱਤਵਪੂਰਨ ਉਦਯੋਗਿਕ ਉੱਦਮਾਂ, ਢਾਂਚਿਆਂ ਅਤੇ ਸਹੂਲਤਾਂ ਦੀ ਸੁਰੱਖਿਆ ਅਤੇ ਰੱਖਿਆ ਲਈ ਇੱਕ ਯੋਜਨਾ।
8. ਜ਼ਬਰਦਸਤੀ ਕਢਵਾਉਣ ਦੇ ਮਾਮਲੇ ਵਿੱਚ, ਵਿਸ਼ੇਸ਼ ਨਿਰਦੇਸ਼ਾਂ ਦੇ ਅਨੁਸਾਰ, ਫੈਕਟਰੀਆਂ, ਫੈਕਟਰੀਆਂ, ਬੈਂਕਾਂ ਅਤੇ ਹੋਰ ਆਰਥਿਕ ਉੱਦਮਾਂ, ਸਰਕਾਰੀ ਏਜੰਸੀਆਂ, ਫੌਜੀ ਅਤੇ ਰਾਜ ਦੀ ਜਾਇਦਾਦ ਦੇ ਗੋਦਾਮ, ਫੌਜੀ ਕਰਮਚਾਰੀ, ਆਵਾਜਾਈ ਦੇ ਸਾਧਨ, ਆਦਿ ਨੂੰ ਖਾਲੀ ਕਰਨ ਲਈ ਇੱਕ ਯੋਜਨਾ ਵਿਕਸਿਤ ਕਰੋ। .
VIII. ਪਿੱਛੇ ਨਿਰਦੇਸ਼.
ਗਤੀਸ਼ੀਲਤਾ ਦੇ 15ਵੇਂ ਦਿਨ ਤੋਂ ਪਹਿਲਾਂ, ਤੁਹਾਨੂੰ ਖਰਚ ਕਰਨ ਦੀ ਇਜਾਜ਼ਤ ਹੈ:
a) ਜ਼ਮੀਨੀ ਢੱਕਣ ਵਾਲੇ ਸੈਨਿਕਾਂ ਲਈ - 3 ਗੋਲਾ ਬਾਰੂਦ, ਲੜਾਕੂ ਵਾਹਨਾਂ ਲਈ ਬਾਲਣ - 5 ਰੀਫਿਲ, ਆਵਾਜਾਈ ਲਈ - 8 ਰੀਫਿਲ;
b) ਹਵਾਈ ਸੈਨਾ ਲਈ: ਲੜਾਕੂ - 15 ਸਵਾਰੀਆਂ; [ਉਨ੍ਹਾਂ] ਦੇ ਨੇੜੇ ਬੰਬਾਰੀ [ਓਪਰੇਟਰਾਂ] - 10 ਸਵਾਰੀਆਂ; ਲੰਬੀ ਦੂਰੀ ਦੇ ਬੰਬਾਰ [ਆਪਰੇਟਰ] - 7 ਸਵਾਰੀਆਂ; ਜਾਸੂਸੀ ਅਧਿਕਾਰੀ - 10 ਸੋਰਟੀਆਂ;
c) ਸਾਰੀਆਂ ਕਵਰ ਕਰਨ ਵਾਲੀਆਂ ਫੌਜਾਂ ਲਈ - 15 ਰੋਜ਼ਾਨਾ ਡਾਚਾ।
ਜ਼ਿਲੇ ਦੇ ਰਿਜ਼ਰਵ ਅਤੇ ਮੁਰੰਮਤ ਅਧਾਰ ਦੇ ਖਰਚੇ 'ਤੇ ਹਰ ਕਿਸਮ ਦੀ ਸਪਲਾਈ, ਮੁਰੰਮਤ ਅਤੇ ਸਾਜ਼ੋ-ਸਾਮਾਨ ਦੀ ਬਹਾਲੀ ਦੇ ਨਾਲ ਢੱਕਣ ਵਾਲੇ ਸੈਨਿਕਾਂ ਨੂੰ ਪ੍ਰਦਾਨ ਕਰਨਾ.
ਬਿਮਾਰ ਅਤੇ ਜ਼ਖਮੀ ਲੋਕਾਂ ਅਤੇ ਘੋੜਿਆਂ ਦੀ ਨਿਕਾਸੀ PribOVO ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ, ਮੁੱਖ ਤੌਰ 'ਤੇ ਮੈਡੀਕਲ ਸੰਸਥਾਵਾਂ ਦੇ ਸਟੇਸ਼ਨਰੀ ਨੈਟਵਰਕ ਦੀ ਵਰਤੋਂ ਕਰਦੇ ਹੋਏ।
IX. ਆਮ ਨਿਰਦੇਸ਼.
1. ਰਾਜ ਦੀ ਸਰਹੱਦ ਤੋਂ ਪਹਿਲੀ ਉਡਾਣ ਜਾਂ ਕ੍ਰਾਸਿੰਗ ਹਾਈ ਕਮਾਂਡ ਦੀ ਵਿਸ਼ੇਸ਼ ਆਗਿਆ ਨਾਲ ਹੀ ਆਗਿਆ ਹੈ।
2. ਕਵਰ ਪਲਾਨ ਵਿੱਚ ਹੇਠ ਲਿਖੇ ਦਸਤਾਵੇਜ਼ ਹੋਣੇ ਚਾਹੀਦੇ ਹਨ:
a) ਇਸ ਨਾਲ ਜੁੜੀ ਰੈਜੀਮੈਂਟ ਅਤੇ ਵਿਅਕਤੀਗਤ ਇਕਾਈ ਤੱਕ, ਫੈਸਲੇ ਅਤੇ ਫੌਜਾਂ ਦੇ ਸਮੂਹ ਦੇ ਨਕਸ਼ੇ ਦੇ ਨਾਲ ਕਵਰ ਵਿੱਚ ਫੌਜਾਂ ਲਈ ਕਾਰਵਾਈ ਦੀ ਯੋਜਨਾ 'ਤੇ ਨੋਟਸ;
b) ਲੜਾਈ ਦੇ ਕਰਮਚਾਰੀਆਂ ਦੀ ਸੂਚੀ;
c) ਰਾਜ ਦੀ ਸਰਹੱਦ 'ਤੇ ਕਵਰ ਯੂਨਿਟਾਂ ਦੀ ਨਿਕਾਸੀ ਅਤੇ ਇਕਾਗਰਤਾ ਲਈ ਟੇਬਲ;
d) ਹਵਾਈ ਸੈਨਾ ਦੀ ਵਰਤੋਂ ਲਈ ਇੱਕ ਯੋਜਨਾ ਜਿਸ ਵਿੱਚ ਅਧਾਰ ਅਤੇ ਸੰਚਾਲਨ ਵਰਤੋਂ ਦਾ ਨਕਸ਼ਾ ਸ਼ਾਮਲ ਹੈ;
e) ਹਵਾਈ ਰੱਖਿਆ ਪੋਸਟਾਂ ਅਤੇ ਸਰਗਰਮ ਹਵਾਈ ਰੱਖਿਆ ਪ੍ਰਣਾਲੀਆਂ ਦੇ ਸਥਾਨ ਦੇ ਨਕਸ਼ਿਆਂ ਦੇ ਨਾਲ ਇੱਕ ਹਵਾਈ ਰੱਖਿਆ ਯੋਜਨਾ;
f) ਗਣਨਾਵਾਂ ਅਤੇ ਨਕਸ਼ੇ ਦੇ ਨਾਲ ਇੰਜੀਨੀਅਰਿੰਗ ਯੋਜਨਾ;
g) ਗਣਨਾਵਾਂ ਅਤੇ ਚਿੱਤਰਾਂ ਦੇ ਨਾਲ ਸੰਚਾਰ ਉਪਕਰਣ ਯੋਜਨਾ;
h) ਜ਼ਮੀਨੀ ਫੌਜਾਂ ਅਤੇ ਹਵਾਈ ਫੌਜਾਂ ਦੇ ਪਿੱਛੇ ਅਤੇ ਭੌਤਿਕ ਸਹਾਇਤਾ ਨੂੰ ਸੰਗਠਿਤ ਕਰਨ ਦੀ ਯੋਜਨਾ, ਜ਼ਮੀਨੀ ਫੌਜਾਂ ਅਤੇ ਹਵਾਬਾਜ਼ੀ ਦੇ ਪਿਛਲੇ ਹਿੱਸੇ ਨੂੰ ਸੰਗਠਿਤ ਕਰਨ ਦੇ ਨਕਸ਼ੇ ਦੇ ਅੰਤਿਕਾ ਦੇ ਨਾਲ;
i) ਸੈਨੇਟਰੀ ਅਤੇ ਵੈਟਰਨਰੀ ਨਿਕਾਸੀ ਯੋਜਨਾ;
j) ਚੇਤਾਵਨੀ 'ਤੇ ਯੂਨਿਟਾਂ ਨੂੰ ਵਧਾਉਣ ਅਤੇ ਸਰਹੱਦੀ ਇਕਾਈਆਂ ਲਈ ਸਹਾਇਤਾ ਯੂਨਿਟ ਨਿਰਧਾਰਤ ਕਰਨ ਲਈ ਨਿਰਦੇਸ਼;
k) ਫੀਲਡ ਫੌਜਾਂ ਅਤੇ NKVD ਫੌਜਾਂ ਦੁਆਰਾ ਸੁਰੱਖਿਆ ਦੇ ਅਧੀਨ ਵਸਤੂਆਂ ਅਤੇ ਬਣਤਰਾਂ ਦੀ ਸੂਚੀ;
l) ਕਾਰਜਕਾਰੀ ਦਸਤਾਵੇਜ਼ (ਨਿਰਦੇਸ਼, ਆਦੇਸ਼ ਅਤੇ ਆਦੇਸ਼)।
3. ਕਵਰ ਯੋਜਨਾ ਨੂੰ ਹੇਠ ਲਿਖੀ ਸਮੱਗਰੀ ਦੇ ਨਾਲ, ਮੁੱਖ ਮਿਲਟਰੀ ਕੌਂਸਲ ਦੇ ਇੱਕ ਮੈਂਬਰ ਅਤੇ [ਲਾਲ] ਫੌਜ ਦੇ ਜਨਰਲ ਸਟਾਫ਼ ਦੇ ਚੀਫ਼ ਦੁਆਰਾ ਹਸਤਾਖਰ ਕੀਤੇ ਇੱਕ ਏਨਕ੍ਰਿਪਟਡ ਟੈਲੀਗ੍ਰਾਮ ਦੀ ਪ੍ਰਾਪਤੀ ਤੋਂ ਬਾਅਦ ਲਾਗੂ ਕੀਤਾ ਜਾਂਦਾ ਹੈ: “ਲਾਗੂ ਕਰਨ ਦੇ ਨਾਲ ਅੱਗੇ ਵਧੋ 1941 ਦੀ ਕਵਰ ਯੋਜਨਾ ਦਾ।
4. ਹੇਠ ਲਿਖੇ ਨੂੰ ਕਵਰ ਅਤੇ ਰੱਖਿਆ ਯੋਜਨਾ ਵਿਕਸਿਤ ਕਰਨ ਦੀ ਇਜਾਜ਼ਤ ਹੈ:
ਜ਼ਿਲ੍ਹਾ ਹੈੱਡਕੁਆਰਟਰ 'ਤੇ: ਪੂਰੀ ਤਰ੍ਹਾਂ - ਫ਼ੌਜਾਂ ਦਾ ਕਮਾਂਡਰ, ਮਿਲਟਰੀ ਕੌਂਸਲ ਦਾ ਮੈਂਬਰ, ਜ਼ਿਲ੍ਹਾ ਹੈੱਡਕੁਆਰਟਰ ਦਾ ਮੁਖੀ, ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦਾ ਮੁਖੀ;
ਏਅਰ ਫੋਰਸ ਯੋਜਨਾ ਦੇ ਰੂਪ ਵਿੱਚ - PribOVO ਏਅਰ ਫੋਰਸ ਦੇ ਕਮਾਂਡਰ;
ਪਿਛਲੇ - ਡਿਪਟੀ ਨੂੰ ਸੰਗਠਿਤ ਕਰਨ ਦੀ ਯੋਜਨਾ ਬਾਰੇ. ਲੌਜਿਸਟਿਕਸ ਲਈ ਜ਼ਿਲ੍ਹੇ ਦੇ ਸਟਾਫ਼ ਦੇ ਮੁਖੀ;
ਫੌਜੀ ਸੰਚਾਰ ਯੋਜਨਾ ਦੇ ਰੂਪ ਵਿੱਚ - ਜ਼ਿਲ੍ਹੇ ਦੇ ਫੌਜੀ ਸੰਚਾਰ ਦੇ ਮੁਖੀ;
ਸੰਚਾਰ ਦੇ ਰੂਪ ਵਿੱਚ - ਜ਼ਿਲ੍ਹੇ ਦੇ ਸੰਚਾਰ ਦੇ ਮੁਖੀ.
ਫੌਜੀ ਸ਼ਾਖਾਵਾਂ ਅਤੇ ਸੇਵਾਵਾਂ ਦੇ ਹੋਰ ਮੁਖੀਆਂ ਨੂੰ ਕਵਰ ਪਲਾਨ ਬਾਰੇ ਸੂਚਿਤ ਕੀਤੇ ਬਿਨਾਂ, ਉਹਨਾਂ ਦੀ ਵਿਸ਼ੇਸ਼ਤਾ ਵਿੱਚ ਨਿੱਜੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਫੌਜ ਦੇ ਹੈੱਡਕੁਆਰਟਰ 'ਤੇ - ਫੌਜ ਦਾ ਕਮਾਂਡਰ, ਫੌਜ ਦੀ ਮਿਲਟਰੀ ਕੌਂਸਲ ਦਾ ਮੈਂਬਰ, ਫੌਜ ਦਾ ਚੀਫ ਆਫ ਸਟਾਫ, ਆਰਮੀ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦਾ ਮੁਖੀ।
5. ਦੋ ਕਾਪੀਆਂ ਵਿੱਚ ਇੱਕ ਕਵਰ ਪਲਾਨ ਤਿਆਰ ਕਰੋ, ਇੱਕ ਕਾਪੀ ਚੀਫ਼ ਆਫ਼ ਜਨਰਲ ਸਟਾਫ ਰਾਹੀਂ ਮਨਜ਼ੂਰੀ ਲਈ ਮੇਰੇ ਕੋਲ ਜਮ੍ਹਾਂ ਕਰੋ, ਅਤੇ ਦੂਜੀ ਕਾਪੀ, ਜ਼ਿਲ੍ਹਾ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ ਕਰਕੇ, ਜ਼ਿਲ੍ਹਾ ਚੀਫ਼ ਦੇ ਨਿੱਜੀ ਸੇਫ਼ ਵਿੱਚ ਰੱਖੋ। ਸਟਾਫ.
6. ਫ਼ੌਜਾਂ ਦੁਆਰਾ ਵਿਕਸਤ ਕੀਤੇ ਕਵਰ ਪਲਾਨ ਅਤੇ ਜ਼ਿਲ੍ਹਾ ਮਿਲਟਰੀ ਕੌਂਸਲ ਦੁਆਰਾ ਹਰ ਇੱਕ ਕਵਰ ਏਰੀਏ ਲਈ ਪ੍ਰਵਾਨਿਤ, ਜਿਲ੍ਹਾ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲ, ਕਵਰ ਖੇਤਰ ਦੇ ਅਨੁਸਾਰੀ ਮੁਖੀ ਦੇ ਨਿੱਜੀ ਸੇਫ ਵਿੱਚ ਰੱਖੇ ਜਾਣੇ ਚਾਹੀਦੇ ਹਨ।
7. ਫੌਜੀ ਗਠਨ ਲਈ ਵਿਕਸਤ ਕਾਰਜਕਾਰੀ ਦਸਤਾਵੇਜ਼ਾਂ ਨੂੰ ਫੌਜ ਦੀ ਫੌਜੀ ਕੌਂਸਲ ਦੀ ਮੋਹਰ ਨਾਲ, ਗਠਨ ਦੀ ਮੋਬਾਈਲ ਯੋਜਨਾ ਦੇ ਨਾਲ ਸੀਲ ਕੀਤੇ ਪੈਕੇਜਾਂ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ ਹੈ।
8. ਕਵਰ-ਅੱਪ ਦਸਤਾਵੇਜ਼ਾਂ ਵਾਲੇ ਫੋਲਡਰ ਅਤੇ ਪੈਕੇਜ ਲਿਖਤੀ ਰੂਪ ਵਿੱਚ ਖੋਲ੍ਹੇ ਜਾਂਦੇ ਹਨ (ਅੱਗੇ ਅਯੋਗ)।
9. ਕਵਰ ਪਲਾਨ ਦੇ ਸਾਰੇ ਦਸਤਾਵੇਜ਼ ਇਸ ਨੂੰ ਵਿਕਸਤ ਕਰਨ ਲਈ ਅਧਿਕਾਰਤ ਕਮਾਂਡਰਾਂ ਦੁਆਰਾ ਹੱਥ ਨਾਲ ਲਿਖੇ ਜਾਂ ਨਿੱਜੀ ਤੌਰ 'ਤੇ ਟਾਈਪ ਕੀਤੇ ਗਏ ਹਨ।
ਅੰਤਿਕਾ - ਇੱਕ ਨਕਸ਼ੇ 1:1000,000 'ਤੇ PribOVO ਫੌਜਾਂ ਦੇ ਕਵਰ ਦਾ ਚਿੱਤਰ ਇੱਕ ਕਾਪੀ ਵਿੱਚ (ਸਿਰਫ ਕਾਪੀ ਨੰਬਰ 1 ਦੇ ਨਾਲ)।
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ (ਐਸ. ਟਿਮੋਸ਼ੈਂਕੋ)
ਪੁਲਾੜ ਯਾਨ ਦੇ ਜਨਰਲ ਸਟਾਫ ਦੇ ਮੁਖੀ
ਫੌਜ ਦੇ ਜਨਰਲ (ਜੀ. ਜ਼ੂਕੋਵ)
ਲੈਟਰਹੈੱਡ 'ਤੇ ਹੱਥ-ਲਿਖਤ: "ਯੂਐਸਐਸਆਰ ਦੀ ਰੱਖਿਆ ਦੇ ਪੀਪਲਜ਼ ਕਮਿਸਰ।" ਨੋਟਸ ਹਨ: “ਨਕਲ ਨੰਬਰ 1 ਮੇਜਰ ਜਨਰਲ ਵੈਸੀਲੇਵਸਕੀ ਦੁਆਰਾ ਲਿਖੀ ਗਈ ਸੀ ਅਤੇ ਪਤੇ ਵਾਲੇ ਨੂੰ ਸੌਂਪੀ ਗਈ ਸੀ; ਕਾਪੀ ਨੰਬਰ 2 ਦੀ ਕਾਪੀ ਪ੍ਰਿਬੋਵੋ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ, ਮੇਜਰ ਜਨਰਲ ਟਰੂਖਿਨ ਦੁਆਰਾ - ਸੰਚਾਲਨ ਵਿਭਾਗ ਦੀ ਫਾਈਲ ਲਈ ਕੀਤੀ ਗਈ ਸੀ।" ਕਾਪੀ ਡਿਪਟੀ ਦੁਆਰਾ ਪ੍ਰਮਾਣਿਤ ਹੈ. ਪੁਲਾੜ ਯਾਨ ਦੇ ਜਨਰਲ ਸਟਾਫ ਦੇ ਵਿਭਾਗ ਦੇ ਮੁਖੀ, ਮੇਜਰ ਜਨਰਲ ਵੈਸੀਲੇਵਸਕੀ.
TsAMO RF, f.16, op. 2951, ਡੀ. 237, ਪੰਨਾ 33-47.
ਪ੍ਰਕਾਸ਼ਿਤ: http://bdsa.ru/sovnarkom-1941-god/1921-507-503920-30-1941
5. ਕੋਵੋ ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼ ਨੰਬਰ 503862/ss/ov
[ਮਈ 20, 1941 ਤੋਂ ਬਾਅਦ ਨਹੀਂ]
ਸਿਖਰ ਗੁਪਤ
ਖਾਸ ਮਹੱਤਤਾ ਦੇ
ਉਦਾਹਰਨ ਨੰਬਰ 2
ਨਕਸ਼ਾ 1:1000000।
25 ਮਈ, 1941 ਤੱਕ ਜ਼ਿਲ੍ਹਾ ਸੈਨਿਕਾਂ ਦੀ ਗਤੀਸ਼ੀਲਤਾ, ਇਕਾਗਰਤਾ ਅਤੇ ਤੈਨਾਤੀ ਨੂੰ ਕਵਰ ਕਰਨ ਲਈ, ਤੁਸੀਂ ਨਿੱਜੀ ਤੌਰ 'ਤੇ, ਚੀਫ਼ ਆਫ਼ ਸਟਾਫ਼ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ ਦੇ ਨਾਲ, ਵਿਕਾਸ ਕਰੋਗੇ:
1. ਝੀਲ ਤੋਂ ਰਾਜ ਦੀ ਸਰਹੱਦ ਦੀ ਰੱਖਿਆ ਲਈ ਵਿਸਤ੍ਰਿਤ ਯੋਜਨਾ। Svityazskoye ਨੂੰ Lipkana;
2. ਵਿਸਤ੍ਰਿਤ ਹਵਾਈ ਰੱਖਿਆ ਯੋਜਨਾ।
I. ਰੱਖਿਆ ਕਾਰਜ:
1. ਜ਼ਿਲ੍ਹੇ ਦੇ ਖੇਤਰ ਵਿੱਚ ਜ਼ਮੀਨੀ ਅਤੇ ਹਵਾਈ ਦੁਸ਼ਮਣਾਂ ਦੇ ਹਮਲੇ ਨੂੰ ਰੋਕੋ।
2. ਰਾਜ ਦੀ ਸਰਹੱਦ ਦੇ ਨਾਲ ਕਿਲਾਬੰਦੀ ਦੀ ਮਜ਼ਬੂਤ ਸੁਰੱਖਿਆ ਜ਼ਿਲ੍ਹੇ ਦੀਆਂ ਫ਼ੌਜਾਂ ਦੀ ਲਾਮਬੰਦੀ, ਇਕਾਗਰਤਾ ਅਤੇ ਤਾਇਨਾਤੀ ਨੂੰ ਮਜ਼ਬੂਤੀ ਨਾਲ ਕਵਰ ਕਰੇਗੀ।
3. ਹਵਾਈ ਰੱਖਿਆ ਅਤੇ ਹਵਾਬਾਜ਼ੀ ਓਪਰੇਸ਼ਨ ਰੇਲਵੇ ਦੇ ਆਮ ਸੰਚਾਲਨ ਅਤੇ ਜ਼ਿਲ੍ਹੇ ਦੇ ਸੈਨਿਕਾਂ ਦੀ ਇਕਾਗਰਤਾ ਨੂੰ ਯਕੀਨੀ ਬਣਾਉਣਗੇ।
4. ਹਰ ਕਿਸਮ ਦੇ ਜਾਸੂਸੀ ਦੀ ਵਰਤੋਂ ਕਰਦੇ ਹੋਏ, ਦੁਸ਼ਮਣ ਫੌਜਾਂ ਦੀ ਇਕਾਗਰਤਾ ਅਤੇ ਸਮੂਹਿਕਤਾ ਦੀ ਪ੍ਰਕਿਰਤੀ ਨੂੰ ਸਮੇਂ ਸਿਰ ਨਿਰਧਾਰਤ ਕਰੋ।
5. ਸਰਗਰਮ ਹਵਾਬਾਜ਼ੀ ਕਾਰਵਾਈਆਂ ਦੁਆਰਾ, ਮੁੱਖ ਰੇਲਵੇ ਜੰਕਸ਼ਨ, ਪੁਲਾਂ ਅਤੇ ਫੌਜੀ ਸਮੂਹਾਂ 'ਤੇ ਹਵਾਈ ਸਰਵਉੱਚਤਾ ਅਤੇ ਸ਼ਕਤੀਸ਼ਾਲੀ ਹਮਲੇ ਪ੍ਰਾਪਤ ਕਰੋ, ਦੁਸ਼ਮਣ ਫੌਜਾਂ ਦੀ ਇਕਾਗਰਤਾ ਅਤੇ ਤਾਇਨਾਤੀ ਨੂੰ ਵਿਘਨ ਅਤੇ ਦੇਰੀ ਕਰੋ।
6. ਦੁਸ਼ਮਣ ਦੇ ਹਵਾਈ ਹਮਲੇ ਦੀਆਂ ਫੌਜਾਂ ਅਤੇ ਤੋੜ-ਫੋੜ ਕਰਨ ਵਾਲੇ ਸਮੂਹਾਂ ਨੂੰ ਜ਼ਿਲ੍ਹੇ ਦੇ ਖੇਤਰ 'ਤੇ ਉਤਾਰਨ ਅਤੇ ਉਤਰਨ ਤੋਂ ਰੋਕੋ।
II. ਨਿਮਨਲਿਖਤ ਬੁਨਿਆਦੀ ਹਿਦਾਇਤਾਂ ਦੁਆਰਾ ਸੇਧਿਤ, ਰਾਜ ਦੀ ਸਰਹੱਦ ਦੀ ਰੱਖਿਆ ਨੂੰ ਸੰਗਠਿਤ ਕਰੋ:
1. ਰੱਖਿਆ ਦਾ ਆਧਾਰ ਗੜ੍ਹ ਵਾਲੇ ਖੇਤਰਾਂ ਅਤੇ ਰਾਜ ਦੀ ਸਰਹੱਦ ਦੇ ਨਾਲ ਬਣੇ ਖੇਤਰੀ ਕਿਲ੍ਹਿਆਂ ਦੀ ਨਿਰੰਤਰ ਰੱਖਿਆ ਹੋਣੀ ਚਾਹੀਦੀ ਹੈ, ਉਹਨਾਂ ਦੇ ਅੱਗੇ ਅਤੇ ਵਿਆਪਕ ਵਿਕਾਸ ਲਈ ਸਾਰੀਆਂ ਤਾਕਤਾਂ ਅਤੇ ਸਮਰੱਥਾਵਾਂ ਦੀ ਵਰਤੋਂ ਕਰਦੇ ਹੋਏ। ਬਚਾਅ ਪੱਖ ਨੂੰ ਸਰਗਰਮ ਕਾਰਵਾਈਆਂ ਦਾ ਚਰਿੱਤਰ ਦਿਓ। ਸਾਡੀ ਰੱਖਿਆ ਨੂੰ ਤੋੜਨ ਦੀ ਕਿਸੇ ਵੀ ਦੁਸ਼ਮਣ ਦੀ ਕੋਸ਼ਿਸ਼ ਨੂੰ ਕੋਰ ਅਤੇ ਫੌਜ ਦੇ ਭੰਡਾਰਾਂ ਤੋਂ ਜਵਾਬੀ ਹਮਲੇ ਦੁਆਰਾ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ.
2. ਐਂਟੀ-ਟੈਂਕ ਬਚਾਅ ਵੱਲ ਵਿਸ਼ੇਸ਼ ਧਿਆਨ ਦਿਓ। ਦੁਸ਼ਮਣ ਦੀਆਂ ਵੱਡੀਆਂ ਮੋਟਰਾਂ ਵਾਲੀਆਂ ਮਸ਼ੀਨੀ ਯੂਨਿਟਾਂ ਦੁਆਰਾ ਰੱਖਿਆ ਮੋਰਚੇ ਨੂੰ ਤੋੜਨ ਦੀ ਸਥਿਤੀ ਵਿੱਚ, ਉਹਨਾਂ ਦੇ ਵਿਰੁੱਧ ਲੜਾਈ ਅਤੇ ਸਫਲਤਾ ਨੂੰ ਖਤਮ ਕਰਨਾ ਜ਼ਿਲ੍ਹਾ ਕਮਾਂਡ ਦੇ ਸਿੱਧੇ ਆਦੇਸ਼ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਜਿਸ ਲਈ ਮਸ਼ੀਨੀ ਕੋਰ ਦੀ ਵਿਸ਼ਾਲ ਵਰਤੋਂ, ਐਂਟੀ-ਟੈਂਕ ਤੋਪਖਾਨੇ ਬ੍ਰਿਗੇਡ ਅਤੇ ਹਵਾਬਾਜ਼ੀ। ਐਂਟੀ-ਟੈਂਕ ਤੋਪਖਾਨੇ ਬ੍ਰਿਗੇਡਾਂ ਦਾ ਕੰਮ ਤਿਆਰ ਲਾਈਨਾਂ 'ਤੇ ਸ਼ਕਤੀਸ਼ਾਲੀ ਤੋਪਖਾਨੇ ਦੀ ਅੱਗ ਨਾਲ ਦੁਸ਼ਮਣ ਦੇ ਟੈਂਕਾਂ ਦਾ ਸਾਹਮਣਾ ਕਰਨਾ ਹੈ ਅਤੇ, ਹਵਾਬਾਜ਼ੀ ਦੇ ਨਾਲ, ਸਾਡੀ ਮਸ਼ੀਨੀ ਕੋਰ ਦੇ ਪਹੁੰਚ ਅਤੇ ਜਵਾਬੀ ਹਮਲੇ ਤੱਕ ਉਨ੍ਹਾਂ ਦੀ ਅੱਗੇ ਵਧਣ ਵਿੱਚ ਦੇਰੀ ਕਰਨਾ ਹੈ। ਮਕੈਨਾਈਜ਼ਡ ਕੋਰ ਦਾ ਕੰਮ ਦੁਸ਼ਮਣ ਦੀਆਂ ਮਸ਼ੀਨੀ ਯੂਨਿਟਾਂ ਨੂੰ ਅੰਤਮ ਹਾਰ ਦੇਣ ਅਤੇ ਸਫਲਤਾ ਨੂੰ ਖਤਮ ਕਰਨ ਲਈ, ਸ਼ਕਤੀਸ਼ਾਲੀ ਫਲੈਂਕ ਅਤੇ ਕੇਂਦਰਿਤ ਹਮਲਿਆਂ ਦੇ ਨਾਲ, ਐਂਟੀ-ਟੈਂਕ ਆਰਟਿਲਰੀ ਬ੍ਰਿਗੇਡਾਂ ਦੇ ਕਵਰ ਹੇਠ ਤਾਇਨਾਤ ਕਰਨਾ ਹੈ।
3. ਖਾਸ ਤੌਰ 'ਤੇ ਜ਼ਿੰਮੇਵਾਰ ਬਣਨ ਲਈ ਹੇਠਾਂ ਦਿੱਤੇ ਖੇਤਰਾਂ 'ਤੇ ਵਿਚਾਰ ਕਰੋ:
a) ਖੋਲਮ, ਕੋਵੇਲ, ਰਿਵਨੇ;
b) ਫਰੰਟ ਗ੍ਰੁਬੇਸ਼ੋਵ, ਕ੍ਰਿਸਟੀਨੋਪੋਲ ਤੋਂ ਬ੍ਰੋਡੀ, ਟਾਰਨੋਪੋਲ ਤੱਕ;
c) ਟੋਮਸਜ਼ੋ, ਲਵੀਵ;
3) ਯਾਰੋਸਲਾਵ, ਲਵੀਵ;
e) ਸਾਹਮਣੇ ਪ੍ਰਜ਼ੇਮੀਸਲ, ਲਿਸਕੋ ਤੋਂ ਸਮਬੀਰ, ਡਰੋਹੋਬੀਚ ਤੱਕ;
ਖਾਣਾ ਉਝੋਕ, ਸਮਬੀਰ;
g) ਮੁਕਾਚੇਵੋ, ਸਟ੍ਰਾਈ;
e) ਕੇਰੇਸ਼ਮੇਸ, ਸਟੈਨਿਸਲਾਵ;
i) ਰਾਦੌਤੀ ਦੇ ਸਾਹਮਣੇ, ਦੋਰੋਹੋਈ ਤੋਂ ਚੇਰਨੀਵਤਸੀ, ਕੋਲੋਮੀਆ ਤੱਕ;
j) ਦਰਬਾਨੀ, ਕਾਮੇਨੇਟਸ-ਪੋਡੋਲਸਕ।
4. ਅਨੁਕੂਲ ਹਾਲਤਾਂ ਵਿੱਚ, ਹਾਈ ਕਮਾਂਡ ਦੇ ਨਿਰਦੇਸ਼ਾਂ 'ਤੇ, ਦੁਸ਼ਮਣ ਦੇ ਸਮੂਹਾਂ ਨੂੰ ਹਰਾਉਣ, ਦੁਸ਼ਮਣੀ ਨੂੰ ਇਸਦੇ ਖੇਤਰ ਵਿੱਚ ਤਬਦੀਲ ਕਰਨ ਅਤੇ ਲਾਭਦਾਇਕ ਸਥਿਤੀਆਂ 'ਤੇ ਕਬਜ਼ਾ ਕਰਨ ਲਈ ਤੇਜ਼ੀ ਨਾਲ ਹਮਲੇ ਸ਼ੁਰੂ ਕਰਨ ਲਈ, ਸਾਰੀਆਂ ਰੱਖਿਆ ਕਰਨ ਵਾਲੀਆਂ ਫੌਜਾਂ ਅਤੇ ਫੌਜਾਂ ਅਤੇ ਜ਼ਿਲਿਆਂ ਦੇ ਭੰਡਾਰ ਤਿਆਰ ਹੋਣੇ ਚਾਹੀਦੇ ਹਨ।
III.
ਸੱਜੇ ਪਾਸੇ ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹਾ ਹੈ। ਲਾਮਬੰਦੀ ਬਾਰਨੋਵਿਚੀ ਦੇ ਤੀਜੇ ਦਿਨ ਤੋਂ ਹੈੱਡਕੁਆਰਟਰ। ਉਸ ਦੀ ਖੱਬੇ-ਪੱਖੀ ਚੌਥੀ ਸੈਨਾ ਡਰੋਗੀਚਿਨ ਮੋਰਚੇ 'ਤੇ ਬਚਾਅ ਦਾ ਪ੍ਰਬੰਧ ਕਰਦੀ ਹੈ, ਦਾਅਵਾ। ਝੀਲ ਸਵਿਤਾਜ਼ਸਕੋਏ. ਕੋਬਰੀਨ ਆਰਮੀ ਹੈੱਡਕੁਆਰਟਰ ZapOVO ਨਾਲ ਬਾਰਡਰ - ਆਰ. ਪ੍ਰਿਪਯਟ, ਪਿੰਸਕ, ਵਲੋਦਾਵਾ, ਡੈਮਬਲਿਨ, ਰਾਡੋਮ। ZAPOVO ਲਈ ਸਾਰੀਆਂ ਆਈਟਮਾਂ ਸ਼ਾਮਲ ਹਨ।
ਖੱਬੇ ਪਾਸੇ ਓਡੇਸਾ ਮਿਲਟਰੀ ਜ਼ਿਲ੍ਹਾ ਹੈ। ਤਿਰਸਪੋਲ ਦੀ ਲਾਮਬੰਦੀ ਦੇ ਤੀਜੇ ਦਿਨ ਤੋਂ ਹੈੱਡਕੁਆਰਟਰ। ਉਸ ਦੀ ਸੱਜੇ ਪਾਸੇ ਵਾਲੀ 35ਵੀਂ ਕੋਰ ਕੋਰਜ਼ੇਉਟਸੀ ਮੋਰਚੇ ਦਾ ਬਚਾਅ ਕਰਦੀ ਹੈ, ਦਾਅਵਾ। LeOWO.
OdVO-ਖੁਦਯਾਕੀ, ਉਮਾਨ, ਵਾਪਨਯਾਰਕਾ, ਦਾਅਵਾ ਨਾਲ ਬਾਰਡਰ। Dzhurin, Kalus, ਦਾਅਵਾ. ਕੋਰਜ਼ੇਉਤਸੀ, ਪਸ਼ਕਾਨੀ ।
IV. ਗਤੀਸ਼ੀਲਤਾ ਅਤੇ ਇਕਾਗਰਤਾ ਦੀ ਸ਼ੁਰੂਆਤੀ ਮਿਆਦ ਦੇ ਦੌਰਾਨ ਰੱਖਿਆ ਨੂੰ ਸੰਗਠਿਤ ਕਰਨ ਲਈ, ਕੋਵੋ ਦੇ ਪੂਰੇ ਸਰਹੱਦੀ ਜ਼ੋਨ ਨੂੰ ਚਾਰ ਕਵਰ ਖੇਤਰਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।
1. ਖੇਤਰ ਨੰ. 1 ਨੂੰ ਕਵਰ ਕਰੋ। ਕਵਰ ਏਰੀਆ ਦਾ ਮੁਖੀ 5ਵੀਂ ਫੌਜ ਦਾ ਕਮਾਂਡਰ ਹੁੰਦਾ ਹੈ।
ਫੌਜਾਂ ਦੀ ਰਚਨਾ: 5ਵੀਂ ਫੌਜ, 15ਵੀਂ ਕੋਰ (45ਵੀਂ, 62ਵੀਂ ਇਨਫੈਂਟਰੀ); 27 p ਇਮਾਰਤ (87, 124, 135 sd.); 22 ਮਸ਼ੀਨੀ ਕੋਰ (19, 41 td, 215 md); ਕੋਵੇਲ, ਵਲਾਦੀਮੀਰ-ਵੋਲਿਨਸਕੀ ਅਤੇ ਸਟ੍ਰੁਮਿਲੋਵਸਕੀ ਕਿਲ੍ਹੇ ਵਾਲੇ ਖੇਤਰਾਂ ਦੇ ਉੱਤਰੀ ਹਿੱਸੇ ਦੇ ਗੈਰੀਸਨ, 39 ਲੜਾਕੂ, 14 ਮਿਸ਼ਰਤ ਅਤੇ 62 ਬੰਬਾਰ ਹਵਾਬਾਜ਼ੀ ਡਿਵੀਜ਼ਨ; NKVD ਦੀਆਂ ਸਰਹੱਦੀ ਇਕਾਈਆਂ।
ਫਰੰਟ 'ਤੇ ਰਾਜ ਦੀ ਸਰਹੱਦ ਦੀ ਰੱਖਿਆ ਕਰਨਾ ਹੈ. ਵਲੋਡਾਵਾ, ਉਸਟਮਿਲਗ, ਕ੍ਰਿਸਟੀਨੋਪੋਲ, ਦੁਸ਼ਮਣ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਤੋਂ ਰੋਕਦਾ ਹੈ।
ਆਰਪੀ ਹੈੱਡਕੁਆਰਟਰ - 5ਵੀਂ ਆਰਮੀ ਕੋਵਲ ਦਾ ਹੈੱਡਕੁਆਰਟਰ।
ਖੱਬੇ ਪਾਸੇ ਦੀ ਸਰਹੱਦ ਕ੍ਰੇਮੇਨੇਟਸ, ਖੋਲੋਏਵ, ਕ੍ਰਿਸਟੀਨੋਪੋਲ, ਰਾਖਨੇ ਹੈ। ਆਰਪੀ ਨੰਬਰ 1 ਲਈ ਸਾਰੇ ਪੁਆਇੰਟ ਸ਼ਾਮਲ ਹਨ।
2. ਕਵਰ ਖੇਤਰ ਨੰ. 2. ਕਵਰ ਏਰੀਆ ਦਾ ਮੁਖੀ 6ਵੀਂ ਫੌਜ ਦਾ ਕਮਾਂਡਰ ਹੁੰਦਾ ਹੈ।
ਫੌਜ ਦੀ ਰਚਨਾ: 6ਵੀਂ ਆਰਮੀ ਡਾਇਰੈਕਟੋਰੇਟ, 6ਵੀਂ ਕੋਰ (41ਵੀਂ, 97ਵੀਂ, 159ਵੀਂ ਇਨਫੈਂਟਰੀ ਡਿਵੀਜ਼ਨ); 4 ਫਰ। hull (8.32 td, 81 md); 3 ਕੈਵ. ਵੰਡ; ਰਾਵਾ-ਰੁਸਕੀ ਦੇ ਗੈਰੀਸਨ ਅਤੇ ਸਟ੍ਰੂਮਿਲੋਵਸਕੀ ਕਿਲ੍ਹੇ ਵਾਲੇ ਖੇਤਰਾਂ ਦੇ ਪੱਛਮੀ ਹਿੱਸੇ; 15ਵੀਂ ਅਤੇ 16ਵੀਂ ਮਿਕਸਡ ਏਵੀਏਸ਼ਨ ਡਿਵੀਜ਼ਨ; NKVD ਦੀਆਂ ਸਰਹੱਦੀ ਇਕਾਈਆਂ।
ਕੰਮ ਕ੍ਰਿਸਟੀਨੋਪੋਲ, ਮਾਖਨੋਵ, ਸੇਨਯਾਵਾ, ਰੈਡੀਮਨੋ ਦੇ ਸਾਹਮਣੇ ਰਾਜ ਦੀ ਸਰਹੱਦ ਦੀ ਰੱਖਿਆ ਕਰਨਾ ਹੈ, ਦੁਸ਼ਮਣ ਨੂੰ ਸਾਡੇ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਣਾ.
ਆਰਪੀ ਹੈੱਡਕੁਆਰਟਰ - 6ਵੀਂ ਆਰਮੀ ਲਵੀਵ ਦਾ ਹੈੱਡਕੁਆਰਟਰ।
ਖੱਬੇ ਪਾਸੇ ਦੀ ਸਰਹੱਦ Tarnopol, Bobrka, Gordok, Radymno, Rzeszow ਹੈ। ਆਰਪੀ ਨੰਬਰ 2 ਲਈ ਸਾਰੇ ਪੁਆਇੰਟ ਸ਼ਾਮਲ ਹਨ।
3. ਖੇਤਰ ਨੰ. 3 ਨੂੰ ਕਵਰ ਕਰੋ। ਕਵਰ ਏਰੀਆ ਦਾ ਮੁਖੀ 26ਵੀਂ ਫੌਜ ਦਾ ਕਮਾਂਡਰ ਹੈ।
ਫੌਜਾਂ ਦੀ ਰਚਨਾ: 26ਵੀਂ ਫੌਜ ਦੀ ਕਮਾਂਡ; 8 pp. ਇਮਾਰਤ (72, 99, 173 sd); 8ਵੀਂ ਮਸ਼ੀਨਾਈਜ਼ਡ ਕੋਰ (12, 34 ਟੀਡੀ, 7 ਐਮਡੀ); ਪ੍ਰਜ਼ੇਮੀਸਲ ਕਿਲ੍ਹੇ ਵਾਲੇ ਖੇਤਰ ਦੇ ਗੈਰੀਸਨ; 63 ਲੜਾਕੂ, 46 ਸੈਂਟੀਮੀਟਰ ਹਵਾਬਾਜ਼ੀ ਡਿਵੀਜ਼ਨ; NKVD ਦੀਆਂ ਸਰਹੱਦੀ ਇਕਾਈਆਂ।
ਫਰੰਟ 'ਤੇ ਰਾਜ ਦੀ ਸਰਹੱਦ ਦੀ ਰੱਖਿਆ ਕਰਨਾ ਹੈ. Radymo, Przemysl, ਮੁਕੱਦਮਾ. ਲੂਟੋਵਿਸਕਾ, ਦੁਸ਼ਮਣ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਤੋਂ ਰੋਕਦਾ ਹੈ।
ਆਰਪੀ ਹੈੱਡਕੁਆਰਟਰ - 26ਵੀਂ ਫੌਜ ਸੰਬੀਰ ਦਾ ਹੈੱਡਕੁਆਰਟਰ।
ਖੱਬੇ ਪਾਸੇ ਦੀ ਸਰਹੱਦ ਟ੍ਰੇਮਬੋਵਲਿਆ, ਸਟ੍ਰਾਈ, ਡਰੋਹੋਬੀਚ, ਸੇਂਟ. ਸਮਬੀਰ, ਲੁਟੋਵਿਸਕਾ। ਕਲਾ ਨੂੰ ਛੱਡ ਕੇ ਸਾਰੇ ਪੁਆਇੰਟ। ਸੰਬੀਰ, ਵਿਸ਼ੇਸ਼ ਤੌਰ 'ਤੇ ਆਰਪੀ ਨੰਬਰ 3 ਲਈ।
4. ਕਵਰ ਖੇਤਰ ਨੰ. 4. ਕਵਰ ਖੇਤਰ ਦਾ ਮੁਖੀ 12ਵੀਂ ਫੌਜ ਦਾ ਕਮਾਂਡਰ ਹੈ।
ਫੌਜਾਂ ਦੀ ਰਚਨਾ: 12ਵੀਂ ਫੌਜ ਦਾ ਨਿਯੰਤਰਣ; 13 ਪੰਨਾ ਇਮਾਰਤ (192, 44); 17ਵੀਂ ਕੋਰ (58, 60, 96 GDS, 164 SD); 16ਵੀਂ ਮਕੈਨਾਈਜ਼ਡ ਕੋਰ (15, 32 ਟੀਡੀ, 240 ਐਮਡੀ); ਕਾਮੇਨੇਟਸ-ਪੋਡੋਲਸਕ ਕਿਲ੍ਹੇ ਵਾਲੇ ਖੇਤਰ ਦੇ ਗੈਰੀਸਨ; 44, 46 ਲੜਾਕੂ ਹਵਾਬਾਜ਼ੀ ਡਿਵੀਜ਼ਨ; NKVD ਦੀਆਂ ਸਰਹੱਦੀ ਇਕਾਈਆਂ।
ਕੰਮ ਲੂਟੋਵਿਸਕਾ, ਉਜ਼ੋਕ, ਵੋਰੋਖਤਾ, ਵੋਲਚੈਨੇਟਸ, ਲਿਪਕਨੀ ਦੇ ਮੋਰਚੇ 'ਤੇ ਰਾਜ ਦੀ ਸਰਹੱਦ ਦੀ ਰੱਖਿਆ ਕਰਨਾ ਹੈ, ਦੁਸ਼ਮਣ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਤੋਂ ਰੋਕਦਾ ਹੈ।
ਆਰਪੀ ਹੈੱਡਕੁਆਰਟਰ - 12ਵੀਂ ਫੌਜ ਸਟੈਨਿਸਲਾਵ ਦਾ ਹੈੱਡਕੁਆਰਟਰ।
ਖੱਬੇ ਪਾਸੇ ਦੀ ਸਰਹੱਦ OdOVO ਦੀ ਸਰਹੱਦ ਹੈ।
V. ਲਾਮਬੰਦੀ ਦੇ ਪਹਿਲੇ ਦਿਨਾਂ ਤੋਂ ਹੀ ਜ਼ਿਲ੍ਹਾ ਕਮਾਂਡ ਦੇ ਸਿੱਧੇ ਨਿਪਟਾਰੇ ਵਿੱਚ, ਇਹ ਹਨ:
a) 9 ਫਰ। ਕੋਰ (20, 35 ਟੀ.ਡੀ., 131 ਐਮ.ਡੀ.), ਰੋਜਿਟਸੇ, ਟੋਰਚਿਨ, ਲੁਤਸਕ, ਕਿਵਰਤਸੀ ਦੇ ਖੇਤਰ ਵਿੱਚ 5ਵੀਂ ਐਂਟੀ-ਟੈਂਕ ਤੋਪਖਾਨਾ ਬ੍ਰਿਗੇਡ;
b) ਰਿਵਨੇ, ਵਰਕੋਵਿਚੀ, ਜ਼ਡੋਲਬੁਨੋਵੋ ਦੇ ਖੇਤਰ ਵਿੱਚ 19 ਵੀਂ ਮਸ਼ੀਨਾਈਜ਼ਡ ਕੋਰ (40, 43 td, 213 md);
c) 15ਵੀਂ ਮਕੈਨਾਈਜ਼ਡ ਕੋਰ (10, 37 TD, 212 MD), ਬ੍ਰੋਡੀ, ਜ਼ੋਲੋਚੇਵ ਖੇਤਰ ਵਿੱਚ 1 ਐਂਟੀ-ਟੈਂਕ ਤੋਪਖਾਨਾ ਬ੍ਰਿਗੇਡ;
d) Volochisk, Proskurov, Starokonstantinov ਖੇਤਰ ਵਿੱਚ 24th mech ਕੋਰ (45, 49 td, 215 md);
e) 36 ਲੜਾਕੂ, 18, 18 ਅਤੇ 19 ਬੰਬਾਰ ਹਵਾਬਾਜ਼ੀ ਡਵੀਜ਼ਨ।
ਇਸ ਤੋਂ ਇਲਾਵਾ, ਦੂਜੇ, 47ਵੇਂ, 49ਵੇਂ, 68ਵੇਂ, 75ਵੇਂ, 76ਵੇਂ ਅਤੇ 77ਵੇਂ ਮਿਕਸਡ ਅਤੇ 23ਵੇਂ ਬੰਬਰ ਐਵੀਏਸ਼ਨ ਡਵੀਜ਼ਨਾਂ ਨੂੰ ਲਾਮਬੰਦੀ ਦੇ ਪਹਿਲੇ ਤਿੰਨ ਦਿਨਾਂ ਵਿੱਚ ਜ਼ਿਲ੍ਹਾ ਕਮਾਂਡ ਦੇ ਨਿਪਟਾਰੇ ਵਿੱਚ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ, ਗਤੀਸ਼ੀਲਤਾ ਦੇ 4 ਤੋਂ 15 ਦਿਨਾਂ ਦੀ ਮਿਆਦ ਦੇ ਦੌਰਾਨ, ਧਿਆਨ ਕੇਂਦਰਿਤ ਕਰੋ:
ਕੋਵੇਲ, ਸੋਕੁਲ, ਟ੍ਰੋਯਾਨੋਵਕਾ ਖੇਤਰ ਵਿੱਚ 31ਵੀਂ ਕੋਰ (193, 195, 200 ਇਨਫੈਂਟਰੀ ਡਿਵੀਜ਼ਨ);
36ਵੀਂ ਕੋਰ (140, 146, 228 ਇਨਫੈਂਟਰੀ ਡਿਵੀਜ਼ਨ) ਡੁਬਨੋ, ਚੈਰਵੋਨੋਆਰਮੇਸਕ, ਕ੍ਰੇਮੇਨੇਟਸ ਖੇਤਰ ਵਿੱਚ;
5 ਕਾਵ. ਸਰੀਰ (14, 32 ਸੀਡੀ); 37ਵੀਂ ਕੋਰ (80, 139, 141ਵੀਂ ਇਨਫੈਂਟਰੀ ਡਿਵੀਜ਼ਨ) ਅਤੇ ਲਵੀਵ ਖੇਤਰ ਲਈ ਦੂਜੀ ਐਂਟੀ-ਟੈਂਕ ਆਰਟਿਲਰੀ ਬ੍ਰਿਗੇਡ;
7ਵੀਂ ਕੋਰ (147ਵੀਂ, 196ਵੀਂ, 206ਵੀਂ ਇਨਫੈਂਟਰੀ ਡਿਵੀਜ਼ਨ - ਰੇਲ ਰਾਹੀਂ ਪਹੁੰਚੇਗੀ) ਅਤੇ 4ਵੀਂ ਐਂਟੀ-ਟੈਂਕ ਆਰਟਿਲਰੀ ਬ੍ਰਿਗੇਡ ਕੋਮਾਰਨੋ ਖੇਤਰ, ਡੋਰੋਜ਼ੇਵ, ਦਾਅਵਾ ਕਰਦੀ ਹੈ। ਸਟ੍ਰਾਈ, ਨਿਕੋਲੇਵ;
55ਵੀਂ ਕੋਰ (130, 169, 189) ਅਤੇ ਤੀਸਰੀ ਐਂਟੀ-ਟੈਂਕ ਆਰਟਿਲਰੀ ਬ੍ਰਿਗੇਡ ਯਰਮੋਲਿੰਸੀ, ਬਾਲਿਨ, ਐਨਵੀ ਦੇ ਖੇਤਰ ਲਈ। ਉਸ਼ਿਤਸਾ।
KOVO ਕਮਾਂਡ ਰਿਜ਼ਰਵ ਦੇ ਕੰਮ:
1. ਐਂਟੀ-ਟੈਂਕ ਖੇਤਰ ਅਤੇ ਪਿਛਲੀ ਰੱਖਿਆਤਮਕ ਲਾਈਨਾਂ ਤਿਆਰ ਕਰੋ:
a) 31 sk - Nv ਫਰੰਟ 'ਤੇ। ਵਿਜ਼ਵਾ, ਤੁਰੀਸਕ, ਤੁਲੀਚੇਵ; \236\
6) 36 sk-ਨਦੀ 'ਤੇ. ਸਾਹਮਣੇ ਲੂਤਸਕ, ਸਟੈਨਿਸਲਾਵਚਿਕ, ਟੋਪੋਰੋਵ 'ਤੇ ਸਟੋਖੋਡ;
c) ਫਰੰਟ 'ਤੇ 37 sk Kamenka, Mageruv, Yavorov;
d) ਮੋਸਿਸਕਾ ਫਰੰਟ 'ਤੇ 7 sk, ਸੇਂਟ. ਸਮਬੀਰ, ਤੁਰਕਾ ਅਤੇ ਨਦੀ ਦੇ ਨਾਲ. ਕੁਝ ਦਿਸ਼ਾਵਾਂ ਨੂੰ ਕਵਰ ਕਰਨ ਲਈ ਤੁਰਕਾ, ਬੋਲੇਖੋਵ ਦੇ ਮੂਹਰਲੇ ਪਾਸੇ ਦੀ ਕੋਸ਼ਿਸ਼ ਕਰੋ।
e) ਨਦੀ ਦੇ ਨਾਲ 55 sk. ਸਾਹਮਣੇ Zhvanets 'ਤੇ Dniester, Kalius.
2. ਦੁਸ਼ਮਣ ਦੇ ਵੱਡੇ ਆਪਸੀ ਕੁਨੈਕਸ਼ਨਾਂ ਦੇ ਟੁੱਟਣ ਦੀ ਸਥਿਤੀ ਵਿੱਚ, ਤਿਆਰ ਰੱਖਿਆ ਲਾਈਨਾਂ ਅਤੇ ਐਂਟੀ-ਟੈਂਕ ਖੇਤਰਾਂ ਵਿੱਚ, ਉਸਦੀ ਅਗਲੀ ਪੇਸ਼ਗੀ ਵਿੱਚ ਦੇਰੀ ਅਤੇ ਅਸੰਗਠਿਤ ਕਰਨਾ ਅਤੇ, ਮਸ਼ੀਨੀ ਕੋਰ ਦੇ ਕੇਂਦਰਿਤ ਹਮਲਿਆਂ ਨਾਲ, ਹਵਾਬਾਜ਼ੀ ਦੇ ਨਾਲ, ਦੁਸ਼ਮਣ ਨੂੰ ਹਰਾਉਣਾ ਅਤੇ ਖਤਮ ਕਰਨਾ। ਸਫਲਤਾ
3. ਅਨੁਕੂਲ ਹਾਲਤਾਂ ਵਿਚ, ਹਾਈ ਕਮਾਂਡ ਦੇ ਨਿਰਦੇਸ਼ਾਂ 'ਤੇ, ਦੁਸ਼ਮਣ ਸਮੂਹਾਂ ਨੂੰ ਹਰਾਉਣ, ਦੁਸ਼ਮਣੀ ਨੂੰ ਇਸਦੇ ਖੇਤਰ ਵਿਚ ਤਬਦੀਲ ਕਰਨ ਅਤੇ ਲਾਭਦਾਇਕ ਸਥਿਤੀਆਂ 'ਤੇ ਕਬਜ਼ਾ ਕਰਨ ਲਈ ਤੇਜ਼ ਹਮਲੇ ਕਰਨ ਲਈ ਤਿਆਰ ਰਹੋ।
VI. ਜ਼ਿਲ੍ਹਾ ਹਵਾਬਾਜ਼ੀ ਦੇ ਕੰਮ
1. ਸਥਾਪਤ ਬੇਸਾਂ ਅਤੇ ਏਅਰਫੀਲਡਾਂ 'ਤੇ ਲੜਾਕੂ ਜਹਾਜ਼ਾਂ ਦੁਆਰਾ ਲਗਾਤਾਰ ਹਮਲੇ ਕਰਨ ਦੇ ਨਾਲ-ਨਾਲ ਹਵਾ ਵਿੱਚ ਕਾਰਵਾਈਆਂ ਦੁਆਰਾ, ਦੁਸ਼ਮਣ ਦੇ ਜਹਾਜ਼ਾਂ ਨੂੰ ਨਸ਼ਟ ਕਰੋ ਅਤੇ ਯੁੱਧ ਦੇ ਪਹਿਲੇ ਦਿਨਾਂ ਤੋਂ ਹੀ ਹਵਾਈ ਸਰਵਉੱਚਤਾ ਪ੍ਰਾਪਤ ਕਰੋ।
2. ਲੜਾਕੂ ਜਹਾਜ਼, ਜ਼ਿਲ੍ਹੇ ਦੀ ਪੂਰੀ ਹਵਾਈ ਰੱਖਿਆ ਪ੍ਰਣਾਲੀ ਦੇ ਨਜ਼ਦੀਕੀ ਸਹਿਯੋਗ ਨਾਲ, ਜ਼ਿਲ੍ਹੇ ਦੇ ਸੈਨਿਕਾਂ ਦੀ ਗਤੀਸ਼ੀਲਤਾ ਅਤੇ ਇਕਾਗਰਤਾ, ਰੇਲਵੇ ਦੇ ਆਮ ਕੰਮਕਾਜ ਨੂੰ ਮਜ਼ਬੂਤੀ ਨਾਲ ਕਵਰ ਕਰੇਗਾ, ਅਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਜ਼ਿਲ੍ਹੇ ਦੇ ਖੇਤਰ ਵਿੱਚ ਉੱਡਣ ਤੋਂ ਰੋਕੇਗਾ। ਦੇਸ਼ ਦੇ ਅੰਦਰੂਨੀ ਹਿੱਸੇ.
3. ਜ਼ਮੀਨੀ ਫੌਜਾਂ ਦੇ ਸਹਿਯੋਗ ਨਾਲ, ਅੱਗੇ ਵਧ ਰਹੇ ਦੁਸ਼ਮਣ ਨੂੰ ਨਸ਼ਟ ਕਰੋ ਅਤੇ ਉਸ ਦੀਆਂ ਵੱਡੀਆਂ ਮਸ਼ੀਨੀ ਫੌਜਾਂ ਦੀ ਸਫਲਤਾ ਨੂੰ ਰੋਕੋ।
4. ਰੇਲਵੇ ਪੁਲਾਂ, ਜੰਕਸ਼ਨ ਕਾਟੋਵਿਸ, ਕੀਲਸੇ, ਚੈਸਟੋਚੋਵਾ, ਕ੍ਰਾਕੋ ਨੂੰ ਤਬਾਹ ਕਰਕੇ, ਨਾਲ ਹੀ ਦੁਸ਼ਮਣ ਸਮੂਹਾਂ ਦੇ ਵਿਰੁੱਧ ਕਾਰਵਾਈਆਂ, ਉਸ ਦੀਆਂ ਫੌਜਾਂ ਦੀ ਇਕਾਗਰਤਾ ਅਤੇ ਤਾਇਨਾਤੀ ਵਿੱਚ ਵਿਘਨ ਅਤੇ ਦੇਰੀ ਕਰਦੇ ਹਨ।
5. ਧਿਆਨ ਵਿੱਚ ਰੱਖੋ ਕਿ ਹਾਈ ਕਮਾਂਡ ਹਵਾਬਾਜ਼ੀ ਕੋਵੋ ਦੇ ਖੇਤਰ 'ਤੇ ਅਧਾਰਤ ਹੋਵੇਗੀ, ਜਿਸ ਵਿੱਚ ਸ਼ਾਮਲ ਹਨ:
ਪਹਿਲੀ ਹਵਾਬਾਜ਼ੀ ਕੋਰ (40, 51 dbad ਅਤੇ 56 ਓਵਰ DD);
ਦੂਜੀ ਏਅਰ ਕੋਰ (35, 47 dbad, 67 DD ਤੋਂ ਉੱਪਰ)।
ਹਾਈ ਕਮਾਂਡ ਹਵਾਬਾਜ਼ੀ ਦਾ ਮਿਸ਼ਨ ਹੈ:
a) ਲੋਹੇ ਦਾ ਵਿਨਾਸ਼। dor ਹੱਬ ਬਰੇਸਲਾਊ, ਕਰੀਜ਼ਬਰਗ, ਓਪਲਨ;
b) ਮੁੱਖ ਫੌਜੀ-ਉਦਯੋਗਿਕ ਸਹੂਲਤਾਂ 'ਤੇ ਯੋਜਨਾਬੱਧ ਛਾਪੇਮਾਰੀ।
VII. ਜ਼ਿਲ੍ਹਾ ਕਮਾਂਡ ਦੇ ਆਦੇਸ਼ ਦੁਆਰਾ:
1. ਨਦੀ ਤੱਕ ਰੱਖਿਆ ਦੀ ਪੂਰੀ ਡੂੰਘਾਈ ਲਈ ਰੀਕਨੋਇਟਰ ਕਰੋ ਅਤੇ ਪਿਛਲੀ ਰੱਖਿਆਤਮਕ ਲਾਈਨਾਂ ਤਿਆਰ ਕਰੋ। Dnieper ਸੰਮਲਿਤ.
1939 ਵਿੱਚ ਤਿਆਰੀ, ਉਸਾਰੀ ਦਾ ਮੁਕਾਬਲਾ ਕਰਨ ਲਈ ਕੋਰੋਸਟੇਨਸਕੀ, ਨੋਵਗੋਰੋਡ-ਵੋਲਿਨਸਕੀ, ਲੈਟੀਚੇਵਸਕੀ ਅਤੇ ਕੀਵ ਕਿਲ੍ਹੇ ਵਾਲੇ ਖੇਤਰਾਂ ਦੇ ਨਾਲ-ਨਾਲ ਸਾਰੇ ਕਿਲਾਬੰਦ ਖੇਤਰਾਂ ਨੂੰ ਲਿਆਉਣ ਲਈ ਇੱਕ ਯੋਜਨਾ ਤਿਆਰ ਕਰੋ।
ਜ਼ਬਰਦਸਤੀ ਕਢਵਾਉਣ ਦੇ ਮਾਮਲੇ ਵਿੱਚ, ਪੂਰੀ ਡੂੰਘਾਈ ਤੱਕ ਐਂਟੀ-ਟੈਂਕ ਰੁਕਾਵਟਾਂ ਬਣਾਉਣ ਲਈ ਇੱਕ ਯੋਜਨਾ ਅਤੇ ਮਾਈਨਿੰਗ ਬ੍ਰਿਜ, ਜ਼ੈਲ ਲਈ ਇੱਕ ਯੋਜਨਾ ਵਿਕਸਿਤ ਕਰੋ। dor ਨੋਡਸ ਅਤੇ ਸੰਭਾਵਿਤ ਕੇਂਦਰਿਤ ਦੁਸ਼ਮਣ ਦੇ ਬਿੰਦੂ (ਫੌਜਾਂ, ਹੈੱਡਕੁਆਰਟਰ, ਹਸਪਤਾਲ, ਆਦਿ)।
2. ਇੱਕ ਜ਼ਿਲ੍ਹਾ ਹਵਾਈ ਰੱਖਿਆ ਯੋਜਨਾ ਵਿਕਸਿਤ ਕਰਦੇ ਸਮੇਂ, ਸੈਨਿਕਾਂ ਦੀ ਹਵਾਈ ਰੱਖਿਆ ਅਤੇ ਕੀਵ ਹਵਾਈ ਰੱਖਿਆ ਜ਼ੋਨ ਦੇ ਖੇਤਰ ਦੀ ਹਵਾਈ ਰੱਖਿਆ ਪ੍ਰਦਾਨ ਕਰੋ। ਖਾਸ ਵਿਸਥਾਰ ਵਿੱਚ ਕੰਮ ਕਰੋ:
a) VNOS ਸੇਵਾ ਦਾ ਸੰਗਠਨ ਅਤੇ ਕੰਪਨੀ ਅਤੇ ਬਟਾਲੀਅਨ ਅਤੇ ਲਾਈਨ VNOS ਪੋਸਟਾਂ, ਏਵੀਏਸ਼ਨ ਏਅਰਫੀਲਡਸ, ਖਾਸ ਤੌਰ 'ਤੇ ਲੜਾਕੂ ਏਅਰਫੀਲਡ, ਏਅਰ ਡਿਫੈਂਸ ਪੁਆਇੰਟਸ ਅਤੇ ਸੁਵਿਧਾਵਾਂ, ਬ੍ਰਿਗੇਡ ਡਿਸਟ੍ਰਿਕਟ ਡਾਇਰੈਕਟੋਰੇਟ ਅਤੇ ਏਅਰ ਡਿਫੈਂਸ ਜ਼ੋਨ ਦੋਵਾਂ ਤੋਂ ਤੁਰੰਤ ਸੂਚਨਾ।
b) ਲੜਾਕੂ ਜਹਾਜ਼ਾਂ ਦੀ ਵਰਤੋਂ ਅਤੇ ਕਾਰਵਾਈਆਂ, ਵਿਅਕਤੀਗਤ ਹਵਾਈ ਇਕਾਈਆਂ ਲਈ ਦੁਸ਼ਮਣ ਦੇ ਜਹਾਜ਼ਾਂ ਦੇ ਵਿਨਾਸ਼ ਲਈ ਖੇਤਰਾਂ ਦੀ ਸਥਾਪਨਾ;
c) ਜ਼ਮੀਨੀ-ਅਧਾਰਤ ਹਵਾਈ ਰੱਖਿਆ ਅਤੇ ਹਵਾਬਾਜ਼ੀ ਸਾਧਨਾਂ ਦੁਆਰਾ ਸਥਾਈ ਹਵਾਈ ਰੱਖਿਆ ਬਿੰਦੂਆਂ ਅਤੇ ਸਹੂਲਤਾਂ, ਅਨਲੋਡਿੰਗ ਖੇਤਰਾਂ ਅਤੇ ਸੰਘਣਤਾ ਵਾਲੇ ਖੇਤਰਾਂ ਦਾ ਪੂਰਾ ਕਵਰ;
d) ਹਵਾਈ ਰੱਖਿਆ ਪ੍ਰਣਾਲੀਆਂ ਦੇ ਸੰਚਾਰ ਅਤੇ ਨਿਯੰਤਰਣ ਦੇ ਮੁੱਦੇ।
3. ਵਿਕਸਿਤ ਕਰੋ:
a) ਅਲਰਟ 'ਤੇ ਸੈਨਿਕਾਂ ਨੂੰ ਵਧਾਉਣ ਅਤੇ ਸਰਹੱਦੀ ਇਕਾਈਆਂ ਨੂੰ ਸਹਾਇਤਾ ਇਕਾਈਆਂ ਦੇਣ ਦੀ ਯੋਜਨਾ;
b) ਸਭ ਤੋਂ ਮਹੱਤਵਪੂਰਨ ਉਦਯੋਗਿਕ ਉੱਦਮਾਂ, ਢਾਂਚੇ ਅਤੇ ਸਹੂਲਤਾਂ ਦੀ ਸੁਰੱਖਿਆ ਅਤੇ ਰੱਖਿਆ ਲਈ ਯੋਜਨਾਵਾਂ।
4. ਜ਼ਬਰਦਸਤੀ ਕਢਵਾਉਣ ਦੇ ਮਾਮਲੇ ਵਿੱਚ, ਵਿਸ਼ੇਸ਼ ਨਿਰਦੇਸ਼ਾਂ ਦੇ ਅਨੁਸਾਰ, ਫੈਕਟਰੀਆਂ, ਕਾਰਖਾਨਿਆਂ, ਬੈਂਕਾਂ ਅਤੇ ਹੋਰ ਵਪਾਰਕ ਅਦਾਰਿਆਂ, ਸਰਕਾਰੀ ਏਜੰਸੀਆਂ, ਗੋਦਾਮਾਂ, ਫੌਜੀ ਅਤੇ ਰਾਜ ਦੀ ਜਾਇਦਾਦ, ਫੌਜੀ ਕਰਮਚਾਰੀ, ਆਵਾਜਾਈ ਦੇ ਸਾਧਨਾਂ ਅਤੇ ਹੋਰਾਂ ਨੂੰ ਖਾਲੀ ਕਰਨ ਲਈ ਇੱਕ ਯੋਜਨਾ ਵਿਕਸਿਤ ਕਰੋ। ਚੀਜ਼ਾਂ
VIII. ਪਿੱਛੇ ਨਿਰਦੇਸ਼.
ਗਤੀਸ਼ੀਲਤਾ ਦੇ 15ਵੇਂ ਦਿਨ ਤੋਂ ਪਹਿਲਾਂ, ਤੁਹਾਨੂੰ ਖਰਚ ਕਰਨ ਦੀ ਇਜਾਜ਼ਤ ਹੈ:
a) ਜ਼ਮੀਨੀ ਢੱਕਣ ਵਾਲੇ ਸੈਨਿਕਾਂ ਲਈ - 3 ਗੋਲਾ ਬਾਰੂਦ; ਬਾਲਣ - ਲੜਾਕੂ ਵਾਹਨਾਂ ਲਈ 5 ਫਿਲਿੰਗ ਸਟੇਸ਼ਨ, ਆਵਾਜਾਈ ਵਾਹਨਾਂ ਲਈ 8 ਫਿਲਿੰਗ ਸਟੇਸ਼ਨ।
b) ਹਵਾਈ ਸੈਨਾ ਲਈ: ਲੜਾਕੂ - 15 ਸਵਾਰੀਆਂ; ਛੋਟੀ ਦੂਰੀ ਦੇ ਬੰਬਾਰ 10 ਸਵਾਰੀਆਂ; ਲੰਬੀ ਦੂਰੀ ਦੇ ਬੰਬਾਰ - 7 ਸਵਾਰੀਆਂ; ਖੋਜ ਮਿਸ਼ਨ 10 ਮਿਸ਼ਨ.
c) ਸਾਰੇ ਢੱਕਣ ਵਾਲੇ ਸੈਨਿਕਾਂ ਲਈ - 15 ਰੋਜ਼ਾਨਾ ਭੋਜਨ ਸਪਲਾਈ ਡਾਚਾ।
ਸੈਨਿਕਾਂ ਨੂੰ ਹਰ ਕਿਸਮ ਦੀ ਸਪਲਾਈ ਪ੍ਰਦਾਨ ਕਰਨਾ, ਉਪਕਰਨਾਂ ਦੀ ਮੁਰੰਮਤ ਅਤੇ ਬਹਾਲੀ ਦਾ ਕੰਮ ਜ਼ਿਲ੍ਹੇ ਦੇ ਭੰਡਾਰਾਂ ਅਤੇ ਮੁਰੰਮਤ ਅਧਾਰ ਦੇ ਖਰਚੇ 'ਤੇ ਕੀਤਾ ਜਾਂਦਾ ਹੈ।
ਬਿਮਾਰ ਅਤੇ ਜ਼ਖਮੀ ਲੋਕਾਂ ਅਤੇ ਘੋੜਿਆਂ ਦੀ ਨਿਕਾਸੀ KOVO ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ, ਮੁੱਖ ਤੌਰ 'ਤੇ ਮੈਡੀਕਲ ਸੰਸਥਾਵਾਂ ਦੇ ਸਟੇਸ਼ਨਰੀ ਨੈਟਵਰਕ ਦੀ ਵਰਤੋਂ ਕਰਦੇ ਹੋਏ.
IX. ਆਮ ਨਿਰਦੇਸ਼
1. ਕਵਰ ਪਲਾਨ ਨੂੰ ਮੇਰੇ ਵੱਲੋਂ ਇੱਕ ਐਨਕ੍ਰਿਪਟਡ ਟੈਲੀਗ੍ਰਾਮ ਪ੍ਰਾਪਤ ਹੋਣ 'ਤੇ ਲਾਗੂ ਕੀਤਾ ਜਾਂਦਾ ਹੈ, ਮੁੱਖ ਮਿਲਟਰੀ ਕੌਂਸਲ ਦੇ ਇੱਕ ਮੈਂਬਰ ਅਤੇ ਰੈੱਡ ਆਰਮੀ ਦੇ ਚੀਫ਼ ਆਫ਼ ਜਨਰਲ ਸਟਾਫ, ਨੇ ਹੇਠ ਲਿਖੀ ਸਮੱਗਰੀ ਨਾਲ ਦਸਤਖਤ ਕੀਤੇ ਹਨ: "ਨੂੰ ਲਾਗੂ ਕਰਨ ਦੇ ਨਾਲ ਅੱਗੇ ਵਧੋ 1941 ਦੀ ਕਵਰ ਯੋਜਨਾ।
2. ਸਾਡੀਆਂ ਇਕਾਈਆਂ ਦੁਆਰਾ ਰਾਜ ਦੀ ਸਰਹੱਦ ਤੋਂ ਪਹਿਲੀ ਉਡਾਣ ਅਤੇ ਕ੍ਰਾਸਿੰਗ ਹਾਈ ਕਮਾਂਡ ਦੀ ਆਗਿਆ ਨਾਲ ਹੀ ਕੀਤੀ ਜਾ ਸਕਦੀ ਹੈ।
3. ਕਵਰ ਪਲਾਨ ਵਿੱਚ ਹੇਠ ਲਿਖੇ ਦਸਤਾਵੇਜ਼ ਹੋਣੇ ਚਾਹੀਦੇ ਹਨ:
a) ਕਵਰ ਵਿੱਚ ਸੈਨਿਕਾਂ ਲਈ ਕਾਰਵਾਈ ਦੀ ਯੋਜਨਾ 'ਤੇ ਨੋਟਸ, ਫੈਸਲੇ ਦੇ ਨੱਥੀ ਕੀਤੇ ਨਕਸ਼ੇ ਅਤੇ ਰੈਜੀਮੈਂਟ ਅਤੇ ਵਿਅਕਤੀਗਤ ਇਕਾਈ ਤੱਕ ਦੇ ਸੈਨਿਕਾਂ ਦੇ ਸਮੂਹ ਸਮੇਤ।
b) ਲੜਾਕੂ ਕਰਮਚਾਰੀਆਂ ਦੀ ਸੂਚੀ।
c) ਰਾਜ ਦੀ ਸਰਹੱਦ 'ਤੇ ਕਵਰ ਯੂਨਿਟਾਂ ਦੇ ਨਿਕਾਸ ਅਤੇ ਇਕਾਗਰਤਾ ਦੀਆਂ ਸਾਰਣੀਆਂ।
d) ਬੇਸਿੰਗ ਅਤੇ ਸੰਚਾਲਨ ਵਰਤੋਂ ਦੇ ਨਕਸ਼ੇ ਨਾਲ ਹਵਾਈ ਸੈਨਾ ਦੀ ਵਰਤੋਂ ਲਈ ਯੋਜਨਾ ਬਣਾਓ।
e) ਹਵਾਈ ਰੱਖਿਆ ਪੋਸਟਾਂ ਅਤੇ ਸਰਗਰਮ ਹਵਾਈ ਰੱਖਿਆ ਪ੍ਰਣਾਲੀਆਂ ਦੇ ਸਥਾਨ ਦੇ ਨਕਸ਼ਿਆਂ ਦੇ ਨਾਲ ਹਵਾਈ ਰੱਖਿਆ ਯੋਜਨਾ।
f) ਗਣਨਾਵਾਂ ਅਤੇ ਨਕਸ਼ੇ ਦੇ ਨਾਲ ਇੰਜੀਨੀਅਰਿੰਗ ਸਹਾਇਤਾ ਯੋਜਨਾ।
g) ਗਣਨਾਵਾਂ ਅਤੇ ਚਿੱਤਰਾਂ ਦੇ ਨਾਲ ਸੰਚਾਰ ਉਪਕਰਣ ਯੋਜਨਾ।
h) ਜ਼ਮੀਨੀ ਸੈਨਿਕਾਂ ਅਤੇ ਹਵਾਈ ਸੈਨਾ ਦੇ ਪਿਛਲੇ ਅਤੇ ਭੌਤਿਕ ਸਹਾਇਤਾ ਨੂੰ ਸੰਗਠਿਤ ਕਰਨ ਦੀ ਯੋਜਨਾ, ਜ਼ਮੀਨੀ ਫੌਜਾਂ ਅਤੇ ਹਵਾਬਾਜ਼ੀ ਦੇ ਪਿਛਲੇ ਸੰਗਠਨ ਦੇ ਨਕਸ਼ੇ ਦੇ ਨਾਲ।
i) ਸੈਨੇਟਰੀ ਅਤੇ ਵੈਟਰਨਰੀ ਨਿਕਾਸੀ ਯੋਜਨਾ।
j) ਅਲਾਰਮ 'ਤੇ ਕਵਰ ਯੂਨਿਟਾਂ ਨੂੰ ਵਧਾਉਣ ਅਤੇ ਸਰਹੱਦੀ ਇਕਾਈਆਂ ਲਈ ਸਹਾਇਤਾ ਯੂਨਿਟਾਂ ਨੂੰ ਤਾਇਨਾਤ ਕਰਨ ਲਈ ਨਿਰਦੇਸ਼।
k) ਫੀਲਡ ਫੌਜਾਂ ਅਤੇ NKVD ਫੌਜਾਂ ਦੁਆਰਾ ਸੁਰੱਖਿਆ ਦੇ ਅਧੀਨ ਵਸਤੂਆਂ ਅਤੇ ਸੰਰਚਨਾਵਾਂ ਦੀ ਸੂਚੀ।
l) ਕਾਰਜਕਾਰੀ ਦਸਤਾਵੇਜ਼ (ਨਿਰਦੇਸ਼, ਆਦੇਸ਼ ਅਤੇ ਆਦੇਸ਼)।
4. ਦੋ ਕਾਪੀਆਂ ਵਿੱਚ ਇੱਕ ਯੋਜਨਾ ਤਿਆਰ ਕਰੋ। ਇੱਕ ਕਾਪੀ ਮੈਨੂੰ ਮਨਜ਼ੂਰੀ ਲਈ, ਰੈੱਡ ਆਰਮੀ ਦੇ ਚੀਫ਼ ਆਫ਼ ਜਨਰਲ ਸਟਾਫ਼ ਰਾਹੀਂ ਸੌਂਪੀ ਜਾਣੀ ਚਾਹੀਦੀ ਹੈ, ਅਤੇ ਦੂਜੀ ਕਾਪੀ ਜ਼ਿਲ੍ਹੇ ਦੀ ਮੋਹਰ ਨਾਲ ਸੀਲ ਕੀਤੇ ਇੱਕ ਫੋਲਡਰ ਵਿੱਚ ਜ਼ਿਲ੍ਹਾ ਸਟਾਫ਼ ਦੇ ਮੁਖੀ ਦੇ ਨਿੱਜੀ ਸੇਫ਼ ਵਿੱਚ ਰੱਖੀ ਜਾਣੀ ਚਾਹੀਦੀ ਹੈ। ਫੌਜੀ ਕੌਂਸਲ.
ਕਵਰ ਏਰੀਆ ਪਲਾਨ ਨੂੰ ਦੋ ਕਾਪੀਆਂ ਵਿੱਚ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਟੋਰ ਕੀਤਾ ਜਾਣਾ ਚਾਹੀਦਾ ਹੈ: ਪਹਿਲੀ ਕਾਪੀਆਂ ਕਵਰ ਖੇਤਰਾਂ ਦੇ ਸਟਾਫ਼ ਦੇ ਮੁਖੀਆਂ ਦੀਆਂ ਸੇਫ਼ਾਂ ਵਿੱਚ, ਅਤੇ ਦੂਜੀ ਕਾਪੀਆਂ ਜ਼ਿਲ੍ਹੇ ਦੀ ਮੋਹਰ ਨਾਲ ਸੀਲ ਕੀਤੇ ਫੋਲਡਰਾਂ ਵਿੱਚ ਸਟਾਫ਼ ਦੇ ਜ਼ਿਲ੍ਹਾ ਮੁਖੀ ਦੀ ਸੇਫ਼ ਵਿੱਚ। ਫੌਜੀ ਕੌਂਸਲ.
ਗਠਨ ਲਈ ਕਾਰਜਕਾਰੀ ਦਸਤਾਵੇਜ਼ਾਂ ਨੂੰ ਆਰਮੀ ਮਿਲਟਰੀ ਕੌਂਸਲ ਦੀ ਮੋਹਰ ਨਾਲ ਸੀਲਬੰਦ ਪੈਕੇਜਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਗਠਨ ਦੀਆਂ ਮੋਬਾਈਲ ਯੋਜਨਾਵਾਂ ਦੇ ਨਾਲ।
ਫੌਜਾਂ ਵਿੱਚ ਫੋਲਡਰ ਅਤੇ ਫਾਰਮੇਸ਼ਨਾਂ ਵਿੱਚ ਪੈਕੇਜ ਕ੍ਰਮਵਾਰ ਜ਼ਿਲ੍ਹੇ ਦੀ ਮਿਲਟਰੀ ਕੌਂਸਲ ਅਤੇ ਫੌਜ ਦੇ ਲਿਖਤੀ ਜਾਂ ਟੈਲੀਗ੍ਰਾਫਿਕ ਆਦੇਸ਼ ਦੁਆਰਾ ਖੋਲ੍ਹੇ ਜਾਂਦੇ ਹਨ।
ਯੋਜਨਾ ਦੇ ਦਸਤਾਵੇਜ਼ ਯੋਜਨਾ ਨੂੰ ਵਿਕਸਤ ਕਰਨ ਲਈ ਅਧਿਕਾਰਤ ਕਮਾਂਡਰਾਂ ਦੁਆਰਾ ਹੱਥ ਲਿਖਤ ਜਾਂ ਟਾਈਪ ਕੀਤੇ ਜਾਂਦੇ ਹਨ।
5. ਨਿਮਨਲਿਖਤ ਨੂੰ ਯੋਜਨਾ ਵਿਕਸਿਤ ਕਰਨ ਦੀ ਇਜਾਜ਼ਤ ਹੈ:
a) ਜ਼ਿਲ੍ਹਾ ਹੈੱਡਕੁਆਰਟਰ 'ਤੇ:
ਪੂਰੀ ਤਰ੍ਹਾਂ - ਸੈਨਿਕਾਂ ਦੇ ਕਮਾਂਡਰ, ਮਿਲਟਰੀ ਕੌਂਸਲ ਦੇ ਮੈਂਬਰ, ਸਟਾਫ਼ ਦੇ ਮੁਖੀ ਅਤੇ ਕੋਵੋ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੇ ਮੁਖੀ;
ਏਅਰ ਫੋਰਸ ਐਕਸ਼ਨ ਪਲਾਨ ਨੂੰ ਵਿਕਸਤ ਕਰਨ ਦੇ ਮਾਮਲੇ ਵਿੱਚ - ਏਅਰ ਫੋਰਸ ਕੋਵੋ ਦਾ ਕਮਾਂਡਰ;
ਫੌਜੀ ਸੰਚਾਰ ਯੋਜਨਾ ਦੇ ਰੂਪ ਵਿੱਚ - ਕੋਵੋ ਹੈੱਡਕੁਆਰਟਰ ਦੇ ਫੌਜੀ ਸੰਚਾਰ ਵਿਭਾਗ ਦੇ ਮੁਖੀ;
ਡਿਪਟੀ ਦੇ ਪਿੱਛੇ, ਸੈਨੇਟਰੀ ਅਤੇ ਵੈਟਰਨਰੀ ਨਿਕਾਸੀ ਨੂੰ ਸੰਗਠਿਤ ਕਰਨ ਦੀ ਯੋਜਨਾ ਦੇ ਰੂਪ ਵਿੱਚ. ਪਿਛਲੇ ਲਈ KOVO ਦੇ ਚੀਫ਼ ਆਫ਼ ਸਟਾਫ਼;
ਸੰਚਾਰ ਯੋਜਨਾ ਬਾਰੇ - ਜ਼ਿਲ੍ਹਾ ਸੰਚਾਰ ਮੁਖੀ।
ਫੌਜੀ ਸ਼ਾਖਾਵਾਂ ਦੇ ਹੋਰ ਮੁਖੀਆਂ ਅਤੇ ਸੇਵਾਵਾਂ ਨੂੰ ਉਹਨਾਂ ਦੀ ਵਿਸ਼ੇਸ਼ਤਾ ਵਿੱਚ ਨਿੱਜੀ ਕੰਮ ਦਿਓ, ਪਰ ਕਵਰ ਯੋਜਨਾ ਨੂੰ ਸੰਚਾਰ ਕੀਤੇ ਬਿਨਾਂ।
b) ਫੌਜ ਦੇ ਹੈੱਡਕੁਆਰਟਰ ਵਿਖੇ:
ਕਮਾਂਡਰ, ਮਿਲਟਰੀ ਕੌਂਸਲ ਦਾ ਮੈਂਬਰ, ਚੀਫ਼ ਆਫ਼ ਸਟਾਫ਼ ਅਤੇ ਆਰਮੀ ਹੈੱਡਕੁਆਰਟਰ ਦੇ ਆਪਰੇਸ਼ਨ ਵਿਭਾਗ ਦੇ ਮੁਖੀ।
ਐਪਲੀਕੇਸ਼ਨ:
1. ਨਕਸ਼ੇ 'ਤੇ KOVO ਅਤੇ ODVO ਨੂੰ ਕਵਰ ਕਰਨ ਦੀ ਸਕੀਮ 1:1,000,000 – 1।
2. ਨਕਸ਼ੇ 1:1,000,000 – 1 'ਤੇ KOVO ਅਤੇ ODVO ਏਅਰ ਫੋਰਸ ਬੇਸ ਦੀ ਸਕੀਮ।
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ ਐਸ. ਟਿਮੋਸ਼ੈਂਕੋ
ਪੁਲਾੜ ਯਾਨ ਦੇ ਜਨਰਲ ਸਟਾਫ ਦੇ ਮੁਖੀ
ਫੌਜ ਦੇ ਜਨਰਲ ਜ਼ੂਕੋਵ
ਲੈਟਰਹੈੱਡ 'ਤੇ ਹੱਥ-ਲਿਖਤ: "ਯੂਐਸਐਸਆਰ ਦੀ ਰੱਖਿਆ ਦੇ ਪੀਪਲਜ਼ ਕਮਿਸਰ।" ਇੱਥੇ ਨੋਟਸ ਹਨ: “2 ਕਾਪੀਆਂ ਵਿੱਚ ਚਲਾਇਆ ਗਿਆ। ਨੰਬਰ 1 - ਕੋਵੋ ਮਿਲਟਰੀ ਕਮਾਂਡਰਾਂ ਦੁਆਰਾ, ਨੰਬਰ 2 - ਜਨਰਲ ਸਟਾਫ ਦੇ ਸੰਚਾਲਨ ਡਾਇਰੈਕਟੋਰੇਟ ਦੇ ਕਾਰਨ। eam ਦੁਆਰਾ ਚਲਾਇਆ ਗਿਆ। ਸ਼ੁਰੂਆਤ ਓਪੇਰਾ। ਸਾਬਕਾ ਮੇਜਰ ਜਨਰਲ ਅਨੀਸੋਵ।" ਕਾਪੀ ਡਿਪਟੀ ਦੁਆਰਾ ਪ੍ਰਮਾਣਿਤ ਹੈ. 7 ਮਈ, 1941 ਨੂੰ ਮੇਜਰ ਜਨਰਲ ਅਨੀਸੋਵ ਦੁਆਰਾ ਪੁਲਾੜ ਯਾਨ ਦੇ ਜਨਰਲ ਸਟਾਫ ਦੇ ਵਿਭਾਗ ਦੇ ਮੁਖੀ।
TsAMO RF, f. 16, ਓ. 2951, ਨੰ. 259, ਪੀ.ਪੀ. 1-17.
ਪ੍ਰਕਾਸ਼ਿਤ: http://bdsa.ru/sovnarkom-1941-god/1896-482-503862-20-1941
6. ਜ਼ੈਪੋਵੋ ਦੀ ਮਿਲਟਰੀ ਕੌਂਸਲ ਦੀ ਤੀਜੀ ਸੈਨਾ ਨੰਬਰ 002140/ss/ov ਦੇ ਕਮਾਂਡਰ ਨੂੰ ਨਿਰਦੇਸ਼
14 ਮਈ 1941 ਈ
ਸਿਖਰ ਗੁਪਤ
ਖਾਸ ਮਹੱਤਤਾ ਦੇ
ਸਾਬਕਾ ਨੰ. 2
1. ਯੂਐਸਐਸਆਰ ਨੰਬਰ 503859/SS/OV ਦੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਨਿਰਦੇਸ਼ਾਂ ਅਤੇ 20 ਮਈ, 1941 ਤੱਕ ਹੋਈਆਂ ਯੂਨਿਟਾਂ ਦੀ ਮੁੜ ਤਾਇਨਾਤੀ ਦੇ ਆਧਾਰ 'ਤੇ, ਖੇਤਰ ਦੀ ਰਾਜ ਸੀਮਾ ਨੂੰ ਕਵਰ ਕਰਨ ਲਈ ਇੱਕ ਨਵੀਂ ਯੋਜਨਾ ਤਿਆਰ ਕਰੋ: ਝੀਲ Kavishki, Kadysh, Krasne, Augustov, Raigorod, Grayevo, ਮੁਕੱਦਮਾ. ਸ਼ਚੁਚਿਨ.
ਨਿਰਧਾਰਤ ਯੋਜਨਾ ਨੂੰ ਨਾਮ ਦਿੱਤਾ ਗਿਆ ਹੈ: "ਰਾਜ ਦੀ ਸਰਹੱਦ ਨੂੰ ਕਵਰ ਕਰਨ ਵਾਲਾ ਖੇਤਰ ਨੰਬਰ 1।" ਮੈਂ ਤੁਹਾਨੂੰ ਕਵਰ ਖੇਤਰ ਦੀਆਂ ਫੌਜਾਂ ਦਾ ਕਮਾਂਡਰ ਨਿਯੁਕਤ ਕਰਦਾ ਹਾਂ।
Shtarm - GRODNO.
2. ਰਾਜ ਦੀ ਸਰਹੱਦ ਨੂੰ ਕਵਰ ਕਰਨ ਵਾਲੇ ਖੇਤਰ ਨੰਬਰ 1 ਦੀਆਂ ਫੌਜਾਂ ਵਿੱਚ ਸ਼ਾਮਲ ਹਨ:
a) ਤੀਜੀ ਫੌਜ ਦਾ ਡਾਇਰੈਕਟੋਰੇਟ;
b) ਕੰਟ੍ਰੋਲ 4 sk, ਹਲ ਦੇ ਹਿੱਸਿਆਂ ਦੇ ਨਾਲ;
c) 56, 27, 85 ਅਤੇ 24 ਰਾਈਫਲ ਡਿਵੀਜ਼ਨ;
d) ਹਲ ਯੂਨਿਟਾਂ ਦੇ ਨਾਲ 11ਵੀਂ ਮਸ਼ੀਨੀ ਕੋਰ ਦਾ ਨਿਯੰਤਰਣ;
e) 29 ਅਤੇ 33 ਟੈਂਕ ਡਿਵੀਜ਼ਨ;
f) 204 ਮੋਟਰਾਈਜ਼ਡ ਡਿਵੀਜ਼ਨ;
g) 6ਵੀਂ ਐਂਟੀ-ਟੈਂਕ ਤੋਪਖਾਨਾ ਬ੍ਰਿਗੇਡ;
h) 11ਵੀਂ ਮਿਕਸਡ ਏਅਰ ਡਿਵੀਜ਼ਨ;
i) ਗ੍ਰੋਡਨੋ ਫੋਰਟੀਫਾਈਡ ਖੇਤਰ ਦੇ ਹਿੱਸੇ;
j) 86 ਬਾਰਡਰ ਡੀਟੈਚਮੈਂਟ।
k) 124 GAP RGK।
24ਵੀਂ ਇਨਫੈਂਟਰੀ ਡਿਵੀਜ਼ਨ ਦੇ ਪਹਿਲੇ ਮੋਬਾਈਲ ਏਕਲੋਨ ਨੂੰ M5 ਤੋਂ ਬਾਅਦ ਗ੍ਰੋਡਨੋ ਖੇਤਰ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਇਸਨੂੰ 22.00 M1 ਤੱਕ ਤੁਹਾਡੇ ਨਿਪਟਾਰੇ ਵਿੱਚ ਤਬਦੀਲ ਕਰਨ ਲਈ, ਲੋਕਾਂ ਅਤੇ ਘੋੜਿਆਂ ਦੀ ਆਵਾਜਾਈ ਲਈ ਲੈਸ 240 ZIS-5 ਅਤੇ 625 GAZ-AA ਵਾਹਨਾਂ ਵਾਲੀ 30ਵੀਂ ਆਟੋ ਰੈਜੀਮੈਂਟ ਮੋਲੋਡੇਚਨੋ ਪਹੁੰਚ ਜਾਵੇਗੀ। ਸਾਰੇ ਮਸ਼ੀਨੀ ਤੋਪਖਾਨੇ, ਟਰੈਕਟਰ, ਟਰੈਕ ਕੀਤੇ ਵਾਹਨ, ਟੈਂਕ, ਘੋੜਾ ਤੋਪਖਾਨੇ ਦਾ ਹਿੱਸਾ ਅਤੇ ਕਾਫਲੇ ਰੇਲਵੇ ਦੁਆਰਾ ਲਿਜਾਣੇ ਚਾਹੀਦੇ ਹਨ। ਸੜਕ, ਜਿਸ ਲਈ ਤੁਹਾਨੂੰ ਤੁਰੰਤ ਜ਼ਰੂਰੀ ਚਲਣਯੋਗ ਰੇਲਵੇ ਲਈ ਬੇਨਤੀ ਦਰਜ ਕਰਨੀ ਚਾਹੀਦੀ ਹੈ। ਸੜਕ ਚਾਲਕ, ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਦੁਆਰਾ।
3. ਕਵਰਿੰਗ ਖੇਤਰ ਦੀਆਂ ਫੌਜਾਂ ਦੇ ਕੰਮ: ਫੀਲਡ ਟੁਕੜੀਆਂ - ਗ੍ਰੋਡਨੋ ਯੂਆਰ ਦੀ ਮਜ਼ਬੂਤ ਰੱਖਿਆ ਅਤੇ ਰਾਜ ਦੀ ਸਰਹੱਦ 'ਤੇ ਫੀਲਡ ਕਿਲਾਬੰਦੀ ਦੇ ਨਾਲ, ਫੌਜ ਦੇ ਖੇਤਰ ਵਿੱਚ, ਲਿਡਾ, ਗ੍ਰੋਡਨੋ ਅਤੇ ਬਾਇਲਸਟੋਕ ਦਿਸ਼ਾਵਾਂ ਨੂੰ ਕਵਰ ਕਰਨ ਅਤੇ ਗਤੀਸ਼ੀਲਤਾ, ਇਕਾਗਰਤਾ ਨੂੰ ਯਕੀਨੀ ਬਣਾਉਣ ਲਈ। ਅਤੇ ਜ਼ਿਲ੍ਹਾ ਸੈਨਿਕਾਂ ਦੀ ਤਾਇਨਾਤੀ।
ਐਂਟੀ-ਟੈਂਕ ਤੋਪਖਾਨਾ ਬ੍ਰਿਗੇਡ ਦਾ ਕੰਮ ਇੱਕ ਤਿਆਰ ਲਾਈਨ 'ਤੇ ਸ਼ਕਤੀਸ਼ਾਲੀ ਤੋਪਖਾਨੇ ਦੇ ਫਾਇਰ ਵਾਲੇ ਟੈਂਕਾਂ ਨੂੰ ਪੂਰਾ ਕਰਨਾ ਹੈ ਅਤੇ, ਹਵਾਬਾਜ਼ੀ ਦੇ ਨਾਲ, ਸਾਡੇ ਮੇਚਾਂ ਦੇ ਨੇੜੇ ਆਉਣ ਅਤੇ ਜਵਾਬੀ ਹਮਲੇ ਤੱਕ ਉਨ੍ਹਾਂ ਦੇ ਅੱਗੇ ਵਧਣ ਵਿੱਚ ਦੇਰੀ ਕਰਨਾ ਹੈ। ਇਮਾਰਤਾਂ
ਮਸ਼ੀਨੀ ਕੋਰ ਦਾ ਕੰਮ ਟੈਂਕ ਵਿਰੋਧੀ ਤੋਪਖਾਨੇ ਦੇ ਘੇਰੇ ਵਿਚ ਤਾਇਨਾਤ ਕਰਨਾ ਹੈ। ਬ੍ਰਿਗੇਡ, ਸ਼ਕਤੀਸ਼ਾਲੀ ਫਲੈਂਕ ਅਤੇ ਕੇਂਦਰਿਤ ਹਮਲੇ, ਹਵਾਬਾਜ਼ੀ ਦੇ ਨਾਲ, ਦੁਸ਼ਮਣ ਦੀਆਂ ਮਸ਼ੀਨੀ ਯੂਨਿਟਾਂ ਨੂੰ ਅੰਤਮ ਹਾਰ ਦਿੰਦੇ ਹਨ ਅਤੇ ਸਫਲਤਾ ਨੂੰ ਖਤਮ ਕਰਦੇ ਹਨ।
ਹਵਾਬਾਜ਼ੀ ਦੇ ਕੰਮ
1) ਫਰੰਟ-ਲਾਈਨ ਹਵਾਬਾਜ਼ੀ ਦੇ ਨਾਲ, ਜ਼ਿਲ੍ਹਾ ਹਵਾਈ ਸੈਨਾ ਦੀ ਯੋਜਨਾ ਦੇ ਅਨੁਸਾਰ, ਦੁਸ਼ਮਣ ਦੇ ਨਜ਼ਦੀਕੀ ਟਿਕਾਣਿਆਂ ਅਤੇ ਏਅਰਫੀਲਡਾਂ 'ਤੇ ਲਗਾਤਾਰ ਹਮਲੇ, ਅਤੇ ਨਾਲ ਹੀ ਹਵਾਈ ਲੜਾਈ ਦੀਆਂ ਕਾਰਵਾਈਆਂ, ਦੁਸ਼ਮਣ ਦੀ ਹਵਾਬਾਜ਼ੀ ਨੂੰ ਨਸ਼ਟ ਕਰਨਾ ਅਤੇ ਯੁੱਧ ਦੇ ਪਹਿਲੇ ਦਿਨਾਂ ਤੋਂ ਹੀ ਹਵਾਈ ਸਰਵਉੱਚਤਾ ਪ੍ਰਾਪਤ ਕਰਨਾ। .
2) ਲੜਾਕੂ ਜਹਾਜ਼, ਕਵਰਿੰਗ ਖੇਤਰ ਦੀ ਪੂਰੀ ਹਵਾਈ ਰੱਖਿਆ ਪ੍ਰਣਾਲੀ ਦੇ ਨਜ਼ਦੀਕੀ ਸਹਿਯੋਗ ਨਾਲ, ਸੈਕਟਰ ਦੇ ਸੈਨਿਕਾਂ ਦੀ ਗਤੀਸ਼ੀਲਤਾ ਅਤੇ ਇਕਾਗਰਤਾ ਨੂੰ ਮਜ਼ਬੂਤੀ ਨਾਲ ਕਵਰ ਕਰਦੇ ਹਨ, ਰੇਲਵੇ ਦੇ ਆਮ ਸੰਚਾਲਨ ਨੂੰ ਯਕੀਨੀ ਬਣਾਉਂਦੇ ਹਨ। ਸੜਕਾਂ ਅਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਕਵਰ ਖੇਤਰ ਦੇ ਖੇਤਰ ਵਿੱਚੋਂ ਜ਼ਿਲੇ ਦੇ ਡੂੰਘੇ ਖੇਤਰਾਂ ਵਿੱਚ ਉੱਡਣ ਤੋਂ ਰੋਕਣਾ;
3) ਜ਼ਮੀਨੀ ਬਲਾਂ, ਖਾਸ ਤੌਰ 'ਤੇ ਮਸ਼ੀਨੀ ਕੋਰ ਦੇ ਸਹਿਯੋਗ ਨਾਲ, ਅੱਗੇ ਵਧ ਰਹੇ ਦੁਸ਼ਮਣ ਨੂੰ ਨਸ਼ਟ ਕਰੋ ਅਤੇ ਉਸ ਦੀਆਂ ਵੱਡੀਆਂ ਮੋਟਰਾਂ ਵਾਲੀਆਂ ਫੌਜਾਂ ਨੂੰ ਕਵਰ ਖੇਤਰ ਦੇ ਰੱਖਿਆ ਮੋਰਚੇ ਨੂੰ ਤੋੜਨ ਤੋਂ ਰੋਕੋ।
ਫੌਜੀ ਹਵਾਬਾਜ਼ੀ ਕਾਰਵਾਈਆਂ ਲਈ ਸੀਮਾ: ਲੇਟਜ਼ੇਨ, ਨਿਕੋਲਾਈਕੇਨ, ਓਰਟੇਲਸਬਰਗ।
ਨਿਮਨਲਿਖਤ ਬੁਨਿਆਦੀ ਹਿਦਾਇਤਾਂ ਦੁਆਰਾ ਸੇਧਿਤ, ਰਾਜ ਦੀ ਸਰਹੱਦ ਦੀ ਰੱਖਿਆ ਨੂੰ ਸੰਗਠਿਤ ਕਰੋ:
a) ਫੌਜਾਂ ਦੀ ਰੱਖਿਆ ਨੂੰ ਯੂਰਲ ਦੀ ਜ਼ਿੱਦੀ ਰੱਖਿਆ ਅਤੇ ਰਾਜ ਦੀ ਸਰਹੱਦ ਦੇ ਨਾਲ ਬਣਾਏ ਗਏ ਖੇਤਰੀ ਕਿਲ੍ਹਿਆਂ 'ਤੇ ਅਧਾਰਤ ਕਰਨਾ, ਉਨ੍ਹਾਂ ਦੇ ਹੋਰ ਵਿਕਾਸ ਲਈ ਸਾਰੀਆਂ ਤਾਕਤਾਂ ਅਤੇ ਸਮਰੱਥਾਵਾਂ ਦੀ ਵਰਤੋਂ ਕਰਦੇ ਹੋਏ। ਬਚਾਅ ਪੱਖ ਨੂੰ ਸਰਗਰਮ ਕਾਰਵਾਈਆਂ ਦਾ ਚਰਿੱਤਰ ਦਿਓ। ਕਿਸੇ ਵੀ ਦੁਸ਼ਮਣ ਦੀ ਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਨੂੰ ਕੋਰ ਅਤੇ ਫੌਜ ਦੇ ਭੰਡਾਰਾਂ ਤੋਂ ਜਵਾਬੀ ਹਮਲੇ ਦੁਆਰਾ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ;
b) ਐਂਟੀ-ਟੈਂਕ ਬਚਾਅ ਵੱਲ ਵਿਸ਼ੇਸ਼ ਧਿਆਨ ਦਿਓ। ਵੱਡੀਆਂ ਦੁਸ਼ਮਣ ਮੋਟਰਾਂ ਵਾਲੀਆਂ ਯੂਨਿਟਾਂ ਦੁਆਰਾ ਰੱਖਿਆ ਮੋਰਚੇ ਨੂੰ ਤੋੜਨ ਦੀ ਸਥਿਤੀ ਵਿੱਚ, ਜ਼ਿਲ੍ਹਾ ਕਮਾਂਡ ਉਨ੍ਹਾਂ ਵਿਰੁੱਧ ਲੜਾਈ ਅਤੇ ਉਨ੍ਹਾਂ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਸੰਭਾਲ ਲਵੇਗੀ। ਫੌਜ ਦਾ ਕੰਮ ਮੋਰਚੇ 'ਤੇ ਸਫਲਤਾ ਨੂੰ ਬੰਦ ਕਰਨਾ ਅਤੇ ਦੁਸ਼ਮਣ ਦੀ ਮੋਟਰ ਵਾਲੀ ਪੈਦਲ ਫੌਜ ਅਤੇ ਖੇਤਰੀ ਫੌਜਾਂ ਨੂੰ ਇਸ ਵਿੱਚ ਦਾਖਲ ਹੋਣ ਤੋਂ ਰੋਕਣਾ ਹੈ;
c) ਆਪਣੀ ਸਾਈਟ 'ਤੇ ਖਾਸ ਤੌਰ 'ਤੇ ਮਹੱਤਵਪੂਰਨ ਖੇਤਰਾਂ 'ਤੇ ਵਿਚਾਰ ਕਰੋ: ਸੁਵਾਲਕੀ, ਲਿਡਾ ਅਤੇ ਸੁਵਾਲਕੀ, ਬਿਆਲਿਸਟੋਕ;
d) ਅਨੁਕੂਲ ਸਥਿਤੀਆਂ ਦੇ ਤਹਿਤ, ਮੇਰੇ ਹੁਕਮਾਂ 'ਤੇ, ਤੇਜ਼ ਹਮਲੇ ਕਰਨ ਲਈ ਸਾਰੇ ਬਚਾਅ ਕਰਨ ਵਾਲੀਆਂ ਫੌਜਾਂ ਅਤੇ ਫੌਜ ਦੇ ਭੰਡਾਰ ਤਿਆਰ ਹੋਣੇ ਚਾਹੀਦੇ ਹਨ;
e) ਸਪੱਸ਼ਟ ਤੌਰ 'ਤੇ ਉੱਤਮ ਦੁਸ਼ਮਣ ਤਾਕਤਾਂ ਦੁਆਰਾ ਹਮਲਾ ਕਰਨ ਅਤੇ ਰਾਜ ਦੀ ਸਰਹੱਦ ਦੇ ਨਾਲ ਖੇਤਰੀ ਕਿਲਾਬੰਦੀਆਂ ਨੂੰ ਰੱਖਣ ਦੀ ਅਸੰਭਵਤਾ ਦੀ ਸਥਿਤੀ ਵਿੱਚ, ਕਵਰਿੰਗ ਖੇਤਰ ਵਿੱਚ ਸੈਨਿਕਾਂ ਲਈ ਵੱਧ ਤੋਂ ਵੱਧ ਵਾਪਸੀ ਦੀ ਲਾਈਨ UR ਦਾ ਅਗਲਾ ਕਿਨਾਰਾ ਹੈ, ਜਿਸ 'ਤੇ ਨਿਰਭਰ ਕਰਦਿਆਂ ਅੱਗੇ ਵਧਣ ਨੂੰ ਨਸ਼ਟ ਕਰਨਾ ਹੈ। ਜਵਾਬੀ ਹਮਲੇ ਦੇ ਨਾਲ ਦੁਸ਼ਮਣ.
ਇੱਥੋਂ ਤੱਕ ਕਿ ਵਿਅਕਤੀਗਤ ਦੁਸ਼ਮਣ ਇਕਾਈਆਂ ਜੋ ਟੁੱਟ ਗਈਆਂ ਹਨ, ਨੂੰ ਲਾਈਨ ਦੇ ਪੂਰਬ ਵੱਲ ਜਾਣ ਦੀ ਆਗਿਆ ਨਹੀਂ ਹੋਣੀ ਚਾਹੀਦੀ: ਆਰ. ਨੇਮਨ ਤੋਂ ਖੋਜ਼ਾ, ਸ਼ੁਮਕੋਵਸੇ, ਯਗਨੀਟੀ, ਬੇਨੀਓਵਸੇ, ਆਰ. ਸਿਦਰਾ, ਸੇਕੀਰਕਾ, ਰੋਮਨੋਵਕਾ, ਚੋਡੋਰੋਵਕਾ, ਮਾਈਕਿਸੀਨ, ਗੋਨੀਓਂਡਜ਼।
ਫੋਰਗਰਾਉਂਡ ਲਈ ਸੰਘਰਸ਼ ਵਿੱਚ, ਬੈਰੀਕੇਡ ਸੇਵਾ ਦੀ ਵਿਆਪਕ ਵਰਤੋਂ, ਪੁਲਾਂ ਅਤੇ ਸੜਕਾਂ ਨੂੰ ਨੁਕਸਾਨ, ਅਤੇ ਟੈਂਕ ਵਿਰੋਧੀ ਰੁਕਾਵਟਾਂ. ਔਗਸਟੋ ਨਹਿਰ ਉੱਤੇ ਪੁਲ, ਆਰ. ਬੇਬਰਜ਼ਾ, ਬੀ. ਬਰਜ਼ੋਜ਼ੋਕਾ ਨੂੰ ਤਬਾਹੀ ਲਈ ਤਿਆਰ ਕਰੋ। ਵਿਨਾਸ਼ ਆਪਣੇ ਆਪ ਨੂੰ ਕਵਰ ਖੇਤਰ ਦੇ ਕਮਾਂਡਰ ਦੇ ਵਿਸ਼ੇਸ਼ ਆਦੇਸ਼ਾਂ 'ਤੇ ਕੀਤਾ ਜਾਣਾ ਚਾਹੀਦਾ ਹੈ.
ਰੱਖਿਆ ਦੀ ਪੂਰੀ ਡੂੰਘਾਈ ਲਈ ਬਣਾਏ ਗਏ ਐਂਟੀ-ਟੈਂਕ ਰੁਕਾਵਟਾਂ ਦੀ ਯੋਜਨਾ, ਮਾਈਨਿੰਗ ਪੁਲਾਂ, ਰੇਲਵੇ ਲਈ ਯੋਜਨਾ. ਸੜਕ ਦੇ ਢਾਂਚੇ ਅਤੇ ਸੈਨਿਕਾਂ ਦੀ ਸੰਭਾਵਿਤ ਇਕਾਗਰਤਾ ਦੇ ਬਿੰਦੂ ਅਤੇ ਹੈੱਡਕੁਆਰਟਰ ਦੀ ਸਥਿਤੀ - ਵਿਕਾਸ ਅਤੇ ਮਨਜ਼ੂਰੀ ਲਈ ਮੇਰੇ ਕੋਲ ਜਮ੍ਹਾਂ ਕਰਾਉਣ ਲਈ।
ਨਦੀ ਦੇ ਪਾਰ ਪੁਲ ਹਰ ਤਰੀਕੇ ਨਾਲ ਨੇਮਨ ਦੀ ਰੱਖਿਆ ਕਰੋ. ਉਨ੍ਹਾਂ ਦੀ ਤਬਾਹੀ ਜ਼ਿਲ੍ਹੇ ਦੀ ਮਿਲਟਰੀ ਕੌਂਸਲ ਦੀ ਵਿਸ਼ੇਸ਼ ਇਜਾਜ਼ਤ ਨਾਲ ਹੀ ਕੀਤੀ ਜਾ ਸਕਦੀ ਹੈ;
f) ਫੋਰਫੀਲਡ ਜ਼ੋਨ ਵਿੱਚ ਕਿਲਾਬੰਦੀ, ਐਂਟੀ-ਟੈਂਕ ਅਤੇ ਐਂਟੀ-ਪਰਸੋਨਲ ਰੁਕਾਵਟਾਂ ਦਾ ਵਿਕਾਸ ਜਾਰੀ ਰੱਖੋ। 1 ਜੂਨ, 1941 ਨੂੰ, ਗ੍ਰੋਡਨੋ ਯੂਆਰ ਦੀ ਦੂਜੀ ਰੱਖਿਆਤਮਕ ਲਾਈਨ ਦਾ ਨਿਰਮਾਣ ਸ਼ੁਰੂ ਕਰੋ।
ਪੁਨਰ ਖੋਜ ਅਤੇ ਦੂਜੀ ਰੱਖਿਆਤਮਕ ਲਾਈਨ 'ਤੇ ਕੰਮ ਪੂਰਾ ਹੋਣ 'ਤੇ, ਅਤੇ ਅਲਾਰਮ ਦੀ ਘੋਸ਼ਣਾ ਦੇ ਨਾਲ, ਤੁਰੰਤ ਪਿਛਲੀ ਲਾਈਨ ਨੂੰ ਤਿਆਰ ਕਰਨਾ ਸ਼ੁਰੂ ਕਰੋ: ਆਰ. ਨੇਮਨ ਤੋਂ ਸੇਲਯੁਕੀ ਅਤੇ ਅੱਗੇ ਨਦੀ ਦੇ ਨਾਲ। Svisloch;
g) ਤੁਹਾਡੇ ਗੁਆਂਢੀ ਨਾਲ ਜੰਕਸ਼ਨ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਹੈ;
h) ਦੁਸ਼ਮਣ ਫੌਜਾਂ ਦੀ ਇਕਾਗਰਤਾ ਅਤੇ ਸਮੂਹਿਕਤਾ ਦੀ ਪ੍ਰਕਿਰਤੀ ਨੂੰ ਨਿਰਧਾਰਤ ਕਰਨ ਲਈ ਹਰ ਕਿਸਮ ਦੇ ਜਾਸੂਸੀ ਦੀ ਵਰਤੋਂ ਕਰੋ;
i) ਰਾਜ ਦੀ ਸਰਹੱਦ ਤੋਂ ਪਾਰ ਅਤੇ ਪਾਰ - ਸਿਰਫ਼ ਮੇਰੇ ਵਿਸ਼ੇਸ਼ ਆਦੇਸ਼ ਦੁਆਰਾ।
4. ਬਾਰਡਰ: ਸੱਜੇ ਪਾਸੇ - ਓਸ਼ਮਯਾਨੀ, ਡ੍ਰਸਕੇਨੀਕੀ, ਦਾਅਵਾ। ਮਾਰਗਰਾਬੋਵਾ; ਖੱਬੇ - st. ਨੋਵਲਨੀਆ, ਦਾਅਵਾ. ਸੋਕੁਲਕਾ, ਦਾਅਵਾ. ਸ਼ਚੁਚਿਨ, ਦਾਅਵਾ. ਫਰੀਡਰਿਸ਼ੋਫ.
ਪਿਛਲਾ ਸਰਹੱਦ - ਸਾਬਕਾ. ਸੋਵੀਅਤ-ਪੋਲਿਸ਼ ਸਰਹੱਦ, ਰੁਬੇਜ਼ੇਵਿਚੀ ਤੱਕ ਅਤੇ ਸਮੇਤ।
5. ਗੁਆਂਢੀ: ਸੱਜੇ ਪਾਸੇ 11 PriBOVO ਫੌਜ ਸਾਹਮਣੇ ਦਾ ਬਚਾਅ ਕਰਦੀ ਹੈ: ਜੁਰਬਾਰਕਸ, ਝੀਲ। ਕਵੀਸ਼ਕੀ। ਸ਼ਟਰਮ - ਕੌਨਸ।
ਖੱਬੇ ਪਾਸੇ, ਕਵਰ ਏਰੀਆ ਨੰਬਰ 2 ਦੇ ਕੁਝ ਹਿੱਸੇ ਸ਼ਚੁਚਿਨ, ਨੋਵਗੋਰੋਡ, ਚਿਜ਼ੇਵ ਦੇ ਸਾਹਮਣੇ ਦੁਆਰਾ ਬਚਾਏ ਗਏ ਹਨ। ਕਵਰ ਏਰੀਆ ਦੀ ਕਮਾਂਡ 10ਵੀਂ ਫੌਜ ਦੇ ਕਮਾਂਡਰ ਦੁਆਰਾ ਕੀਤੀ ਜਾਂਦੀ ਹੈ। ਤੂਫਾਨ Bialystok.
ਫਰੰਟ ਰਿਜ਼ਰਵ:
a) ਸਟੇਸ਼ਨ ਦੇ ਖੇਤਰ ਵਿੱਚ M5 ਤੋਂ M15 ਤੱਕ। ਡਰਸਕੇਨੀਕੀ, ਸੇਂਟ. Zhitomlya, m Skidel, m. Dembrovo 21 sk, ਜਿਸ ਵਿੱਚ 17 ਅਤੇ 50 ਇਨਫੈਂਟਰੀ ਡਿਵੀਜ਼ਨ ਹਨ, ਜਿਸ ਵਿੱਚ ਅੱਗੇ ਦੀ ਰੱਖਿਆਤਮਕ ਲਾਈਨ ਤਿਆਰ ਕਰਨ ਦਾ ਕੰਮ ਹੈ: ਮਰਕੀਨ, ਰੋਟਨਿਤਸਾ, ਓਜ਼ਿਓਰੀ, ਲੂਨੋ;
ਬੀ) ਲਿਡਾ ਖੇਤਰ ਵਿੱਚ - 8 ਐਂਟੀ-ਟੈਂਕ ਤੋਪਖਾਨੇ. ਬ੍ਰਿਗੇਡ; Volkovysk ਖੇਤਰ ਵਿੱਚ 17 ਮਸ਼ੀਨੀ ਕੋਰ.
6. ਹਵਾਈ ਰੱਖਿਆ. ਹਵਾ ਤੋਂ, ਸਾਈਟ ਦਾ ਖੇਤਰ 11 ਵੀਂ ਮਿਸ਼ਰਤ ਏਅਰ ਡਿਵੀਜ਼ਨ ਦੁਆਰਾ ਕਵਰ ਕੀਤਾ ਗਿਆ ਹੈ, ਜੋ ਤੁਹਾਡੇ ਅਧੀਨ ਹੈ ਅਤੇ ਆਮ ਸ਼ਬਦਾਂ ਵਿੱਚ ਜ਼ਿਲ੍ਹੇ ਦੀ ਹਵਾਈ ਰੱਖਿਆ ਪ੍ਰਣਾਲੀ ਦਾ ਗਠਨ ਕਰਦਾ ਹੈ - ਪਹਿਲਾ ਏਅਰ ਕਵਰ ਸੈਕਟਰ।
ਅੰਤਿਕਾ ਨੰ. ਵਿੱਚ ਜ਼ਿਲ੍ਹਾ ਹਵਾਈ ਰੱਖਿਆ ਯੋਜਨਾ ਅਤੇ VNOS ਅਸਾਮੀਆਂ ਦੀ ਪ੍ਰਣਾਲੀ ਤੋਂ ਐਕਸਟਰੈਕਟ ਕਰੋ....
7. ਲੜਾਈ ਦੀ ਚੇਤਾਵਨੀ 'ਤੇ ਇਕਾਈਆਂ ਨੂੰ ਵਧਾਉਣ ਦੀ ਵਿਧੀ:
1) ਹੇਠਾਂ ਦਿੱਤੇ ਕੋਲ ਅਲਾਰਮ 'ਤੇ ਇਕਾਈਆਂ ਵਧਾਉਣ ਦਾ ਅਧਿਕਾਰ ਹੈ:
a) ਪੀਪਲਜ਼ ਕਮਿਸਰ ਆਫ਼ ਡਿਫੈਂਸ;
b) ਜ਼ਿਲ੍ਹਾ ਮਿਲਟਰੀ ਕੌਂਸਲ;
c) ਫੌਜ ਦੀ ਮਿਲਟਰੀ ਕੌਂਸਲ;
d) ਉਹ ਵਿਅਕਤੀ ਜਿਨ੍ਹਾਂ ਦੇ ਆਰਡਰ ਸਿਰਫ਼ ਪੀਪਲਜ਼ ਕਮਿਸਰ ਆਫ਼ ਡਿਫੈਂਸ, ਜਾਂ ਜ਼ਿਲ੍ਹੇ ਦੀ ਮਿਲਟਰੀ ਕੌਂਸਲ ਦੁਆਰਾ ਹਸਤਾਖਰ ਕੀਤੇ ਗਏ ਹਨ;
e) ਫਾਰਮੇਸ਼ਨਾਂ ਅਤੇ ਯੂਨਿਟਾਂ ਦੇ ਕਮਾਂਡਰ, ਉਹਨਾਂ ਦੇ ਅਧੀਨ ਯੂਨਿਟਾਂ ਦੇ ਹਿੱਸੇ ਵਿੱਚ।
ਇਸ ਕਵਰ ਯੋਜਨਾ ਨੂੰ ਲਾਗੂ ਕਰਨ ਬਾਰੇ ਜ਼ਿਲ੍ਹਾ ਮਿਲਟਰੀ ਕੌਂਸਲ ਤੋਂ ਐਨਕ੍ਰਿਪਟਡ ਟੈਲੀਗ੍ਰਾਮ ਇਸ ਤਰ੍ਹਾਂ ਹੋਵੇਗਾ: “ਤੀਜੀ ਫੌਜ ਦੇ ਕਮਾਂਡਰ ਨੂੰ। ਮੈਂ GRODNO 1941 ਵਿੱਚ ਅਲਾਰਮ ਦੀ ਘੋਸ਼ਣਾ ਕਰਦਾ ਹਾਂ। ਦਸਤਖਤ।
ਤੁਹਾਨੂੰ ਕਵਰ ਖੇਤਰ ਦੀਆਂ ਬਣਤਰਾਂ ਅਤੇ ਇਕਾਈਆਂ ਲਈ ਸਿਫਰ ਟੈਲੀਗ੍ਰਾਮ (ਕੋਡਗ੍ਰਾਮ) ਦੇ ਹੇਠਾਂ ਦਿੱਤੇ ਪਰੰਪਰਾਗਤ ਪਾਠ ਨੂੰ ਦਰਸਾਉਣਾ ਚਾਹੀਦਾ ਹੈ: “ਕੋਰ ਦੇ ਕਮਾਂਡਰ (ਡਿਵੀਜ਼ਨ) ਨੰ. ਮੈਂ "ਲਾਲ" ਪੈਕੇਜ ਦੇ ਖੁੱਲਣ ਦੇ ਨਾਲ ਅਲਾਰਮ ਦਾ ਐਲਾਨ ਕਰਦਾ ਹਾਂ। ਦਸਤਖਤ।"
2) ਫੌਜੀ ਰਾਜ਼ਾਂ ਨੂੰ ਸੁਰੱਖਿਅਤ ਰੱਖਣ ਅਤੇ ਛੱਡਣ ਦੇ ਸਾਰੇ ਉਪਾਵਾਂ ਦੀ ਪਾਲਣਾ ਵਿੱਚ ਇਕਾਈਆਂ ਨੂੰ ਲੜਾਈ ਦੀ ਚੇਤਾਵਨੀ 'ਤੇ ਖੜ੍ਹਾ ਕੀਤਾ ਜਾਂਦਾ ਹੈ:
a) 56ਵਾਂ ਪੰਨਾ ਡਿਵੀਜ਼ਨ, ਲੜਾਈ ਦੀ ਚੇਤਾਵਨੀ ਦੀ ਘੋਸ਼ਣਾ ਤੋਂ 3-9 ਘੰਟੇ ਬਾਅਦ, ਰਾਜ ਦੀ ਸਰਹੱਦ ਦੇ ਨਾਲ ਗ੍ਰੋਡਨੋ ਯੂਆਰ ਅਤੇ ਫੀਲਡ ਰੀਨਫੋਰਸਮੈਂਟ ਪੋਜੀਸ਼ਨਾਂ 'ਤੇ ਕਬਜ਼ਾ ਕਰ ਲੈਂਦਾ ਹੈ, ਸਾਹਮਣੇ: ਝੀਲ। ਕਵੀਸ਼ਕੀ, ਕਾਦੀਸ਼, ਕ੍ਰਾਸਨੇ, ਚਾਰਨੀ ਬਰੂਡ, ਔਗਸਟੋ ਕੈਨਾਲ;
b) 27ਵਾਂ ਪੰਨਾ ਡਿਵੀਜ਼ਨ, ਲੜਾਈ ਦੀ ਚੇਤਾਵਨੀ ਦੀ ਘੋਸ਼ਣਾ ਤੋਂ 3-9 ਘੰਟੇ ਬਾਅਦ, ਮੋਰਚੇ 'ਤੇ ਫੀਲਡ ਰੀਨਫੋਰਸਮੈਂਟ ਪੋਜੀਸ਼ਨਾਂ ਲੈਂਦਾ ਹੈ: ਦਾਅਵਾ। Czarny Brud, Janówka, Raigorod, Bogusze, ਦਾਅਵਾ। ਸ਼ਚੁਚਿਨ;
c) 85ਵਾਂ ਪੰਨਾ ਡਿਵੀਜ਼ਨ, ਲੜਾਈ ਦੀ ਚੇਤਾਵਨੀ ਦੀ ਘੋਸ਼ਣਾ ਤੋਂ 24 ਘੰਟੇ ਬਾਅਦ, ਖੇਤਰ ਵਿੱਚ ਧਿਆਨ ਕੇਂਦਰਤ ਕਰਦਾ ਹੈ: ਸਟਾਰੋਕਾਮੇਨਾ, ਸੁਖੋਵੋਲਾ, ਕੋਰੀਟਸਿਨ, ਸਿਦਰਾ ਅਤੇ, ਦੂਜੀ ਟੋਲੀ ਬਣਾਉਂਦੇ ਹੋਏ, ਨਦੀ ਦੇ ਦੱਖਣੀ ਕਿਨਾਰੇ ਦੇ ਨਾਲ ਇੱਕ ਰੱਖਿਆਤਮਕ ਲਾਈਨ ਤਿਆਰ ਕਰਦਾ ਹੈ। ਬੇਬਰਜ਼ਾ ਅਤੇ ਪੂਰਬੀ ਨਦੀ। ਬ੍ਰਜ਼ੋਜ਼ੋਵਕਾ;
d) ਬਾਕੀ ਯੂਨਿਟਾਂ ਨੂੰ ਅਲਰਟ 'ਤੇ ਅਸੈਂਬਲੀ ਦੇ ਖੇਤਰਾਂ ਵਿੱਚ ਕੇਂਦਰਿਤ ਕੀਤਾ ਗਿਆ ਹੈ, ਉਹਨਾਂ ਦੇ ਕੁਆਰਟਰਿੰਗ ਦੇ ਸਥਾਨ ਤੋਂ 3 - 5 ਕਿਲੋਮੀਟਰ ਦੀ ਦੂਰੀ 'ਤੇ, ਹਵਾਈ ਹਮਲੇ ਤੋਂ ਸਭ ਤੋਂ ਸੁਰੱਖਿਅਤ ਅਤੇ ਕਾਲਮ ਦੇ ਮਾਰਚ ਅਤੇ ਲੜਾਈ ਮਿਸ਼ਨਾਂ ਨੂੰ ਪੂਰਾ ਕਰਨ ਲਈ ਸਭ ਤੋਂ ਸੁਵਿਧਾਜਨਕ ਹੈ।
3) ਲੜਾਈ ਦੀ ਚੇਤਾਵਨੀ 'ਤੇ ਅਸੈਂਬਲੀ ਖੇਤਰਾਂ ਤੋਂ, ਯੂਨਿਟਾਂ, ਜੇ "ਲਾਲ" ਪੈਕੇਜ ਨੂੰ ਖੋਲ੍ਹਣ ਦਾ ਆਦੇਸ਼ ਹੈ, ਤਾਂ ਵਿਸ਼ੇਸ਼ ਨਿਰਦੇਸ਼ਾਂ ਦੀ ਉਡੀਕ ਕੀਤੇ ਬਿਨਾਂ, ਰਾਜ ਦੀ ਸਰਹੱਦ ਵੱਲ, ਸਾਈਟ ਡਿਫੈਂਸ ਪਲਾਨ ਦੇ ਅਨੁਸਾਰ ਮਨੋਨੀਤ ਖੇਤਰਾਂ ਵਿੱਚ ਚਲੇ ਜਾਓ।
ਇਸ ਤੋਂ ਬਾਅਦ, ਸਥਿਤੀ 'ਤੇ ਨਿਰਭਰ ਕਰਦੇ ਹੋਏ, ਕਵਰ ਖੇਤਰ ਦੇ ਹਿੱਸੇ ਤੁਹਾਡੇ ਆਦੇਸ਼ਾਂ 'ਤੇ ਕੰਮ ਕਰਦੇ ਹਨ।
4) ਤਿਆਰੀ ਦੇ ਸਮੇਂ ਨੂੰ ਘਟਾਉਣ ਲਈ, ਕਵਰ ਖੇਤਰ ਵਿੱਚ ਸ਼ਾਮਲ ਇਕਾਈਆਂ ਵਿੱਚ ਇਹ ਹੋਣਾ ਚਾਹੀਦਾ ਹੈ:
ਪੈਦਲ ਅਤੇ ਘੋੜਸਵਾਰ:
a) ਰਾਈਫਲ ਕਾਰਤੂਸ ਦੀ ਇੱਕ ਪੋਰਟੇਬਲ ਸਪਲਾਈ (ਪ੍ਰਤੀ ਰਾਈਫਲ ਦੇ 90 ਟੁਕੜੇ) ਸੀਲਬੰਦ ਬਕਸੇ ਵਿੱਚ, ਇੱਕ ਡਿਊਟੀ ਅਫਸਰ ਦੀ ਸੁਰੱਖਿਆ ਹੇਠ ਅਤੇ ਇੱਕ ਆਰਡਰਲੀ, ਯੂਨਿਟਾਂ ਵਿੱਚ। ਹਰੇਕ ਕਮਾਂਡਰ (ਪਲਟਨ, ਕੰਪਨੀ, ਬਟਾਲੀਅਨ) ਪੋਰਟੇਬਲ ਰਿਜ਼ਰਵ ਜਾਰੀ ਕਰਨ ਦੀ ਵਿਧੀ ਨਿਰਧਾਰਤ ਕਰਦਾ ਹੈ। ਮੁੱਦਾ ਸਿਰਫ ਅਲਾਰਮ 'ਤੇ ਹੀ ਕੀਤਾ ਜਾਂਦਾ ਹੈ। ਪ੍ਰੋਪੈਲਰ ਕਾਰਤੂਸ ਦਾ ਢੋਆ-ਢੁਆਈ ਕਰਨ ਯੋਗ ਸਟਾਕ (ਹੱਥ ਦੁਆਰਾ ਜਾਰੀ ਕੀਤੇ ਗਏ ਲੋਕਾਂ ਨੂੰ ਛੱਡ ਕੇ) ਨੂੰ ਸੀਲਬੰਦ ਬਕਸੇ, ਸਟੈਕ ਅਤੇ ਕਾਰਟ 'ਤੇ ਚਿੰਨ੍ਹਿਤ ਪਲਾਟੂਨਾਂ ਅਤੇ ਕੰਪਨੀਆਂ ਵਿਚਕਾਰ ਵੰਡਿਆ ਜਾਣਾ ਚਾਹੀਦਾ ਹੈ। ਹਰੇਕ ਰੈਜੀਮੈਂਟ, ਬਟਾਲੀਅਨ, ਕੰਪਨੀ ਅਤੇ ਸਕੁਐਡਰਨ ਵਿੱਚ ਇੱਕ ਮਨੋਨੀਤ ਵਿਅਕਤੀ ਹੋਣਾ ਚਾਹੀਦਾ ਹੈ ਜੋ ਸਮੇਂ ਸਿਰ ਅਤੇ ਸਹੀ ਲੋਡਿੰਗ ਲਈ ਜ਼ਿੰਮੇਵਾਰ ਹੋਵੇ।
b) ਹਰੇਕ ਭਾਰੀ ਮਸ਼ੀਨ ਗਨ ਲਈ, 4 ਟੇਪਾਂ ਭਰੀਆਂ ਅਤੇ ਬਕਸਿਆਂ ਵਿੱਚ ਰੱਖੀਆਂ; 2 ਡਿਸਕ ਪ੍ਰਤੀ ਲਾਈਟ ਮਸ਼ੀਨ ਗਨ ਅਤੇ ਮਸ਼ੀਨ ਗਨ। ਵਿਭਾਗਾਂ ਵਿੱਚ, ਜਾਂ ਵਿਸ਼ੇਸ਼, ਸੁਰੱਖਿਅਤ ਥਾਂਵਾਂ ਵਿੱਚ ਸੀਲ ਕੀਤੇ ਫਾਰਮ ਵਿੱਚ ਭਰੀਆਂ ਟੇਪਾਂ ਅਤੇ ਡਿਸਕਾਂ ਵਾਲੇ ਬਕਸੇ। ਸਮੇਂ-ਸਮੇਂ 'ਤੇ ਡਿਸਕਾਂ ਅਤੇ ਕਾਰਤੂਸਾਂ ਨੂੰ ਤਾਜ਼ਾ ਕਰੋ ਅਤੇ ਟੇਪਾਂ ਨੂੰ ਸੁਕਾਓ;
c) ਹੈਂਡ ਅਤੇ ਰਾਈਫਲ ਗ੍ਰੇਨੇਡਾਂ ਨੂੰ ਯੂਨਿਟ ਵੇਅਰਹਾਊਸਾਂ ਵਿੱਚ ਸੈੱਟਾਂ ਵਿੱਚ, ਹਰੇਕ ਯੂਨਿਟ ਲਈ ਵਿਸ਼ੇਸ਼ ਬਕਸੇ ਵਿੱਚ ਸਟੋਰ ਕਰੋ;
d) ਗੋਲਾ ਅਤੇ ਬਾਰੂਦ ਦੇ 0.25 ਰਾਉਂਡ ਦੀ ਮਾਤਰਾ ਵਿੱਚ ਖਾਣਾਂ, ਪੂਰੀ ਤਰ੍ਹਾਂ ਲੈਸ, ਸੀਲਬੰਦ ਅਤੇ ਤਾਲਾਬੰਦ ਅੰਗਾਂ ਅਤੇ ਚਾਰਜਿੰਗ ਬਾਕਸਾਂ ਵਿੱਚ, ਯੂਨਿਟ ਪਾਰਕਾਂ ਵਿੱਚ ਸਟੋਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ;
e) ਫੌਜੀ-ਰਸਾਇਣਕ, ਇੰਜਨੀਅਰਿੰਗ ਅਤੇ ਸੰਚਾਰ ਉਪਕਰਣਾਂ ਨੂੰ ਹਰੇਕ ਯੂਨਿਟ ਲਈ ਸੈੱਟਾਂ ਵਿੱਚ ਯੂਨਿਟ ਵੇਅਰਹਾਊਸਾਂ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ ਹੈ;
f) ਲੜਾਕੂ ਦੀ ਭੋਜਨ ਅਤੇ ਨਿੱਜੀ ਸਪਲਾਈ ਦੀ ਪੋਰਟੇਬਲ ਸਪਲਾਈ ਨੂੰ ਡਫੇਲ ਬੈਗਾਂ ਅਤੇ ਬੈਕਪੈਕਾਂ ਵਿੱਚ ਪਲੇਸਮੈਂਟ ਲਈ ਤਿਆਰ ਰੂਪ ਵਿੱਚ ਸਟੋਰ ਕਰੋ;
ਇਸ ਤੋਂ ਇਲਾਵਾ, ਯੂਨਿਟ ਦੇ ਗੋਦਾਮਾਂ ਵਿੱਚ, ਯੂਨਿਟ ਦੇ ਕਾਫਲੇ ਵਿੱਚ ਲੋਡ ਕਰਨ ਲਈ ਤਿਆਰ ਕੀਤੇ ਗਏ ਭੋਜਨ ਅਤੇ ਚਾਰੇ ਦਾ ਇੱਕ ਰੋਜ਼ਾਨਾ ਦਾਚਾ, ਹਰੇਕ ਯੂਨਿਟ ਲਈ ਸਟੋਰ ਕਰੋ;
ਇਹਨਾਂ ਪੁਰਜ਼ਿਆਂ ਦੀਆਂ ਰਸੋਈਆਂ ਅਤੇ ਕਾਫਲੇ ਵਧੀਆ ਕੰਮਕਾਜੀ ਕ੍ਰਮ ਵਿੱਚ ਹੋਣੇ ਚਾਹੀਦੇ ਹਨ ਅਤੇ ਉਹਨਾਂ ਲਈ ਪ੍ਰਦਾਨ ਕੀਤੇ ਗਏ ਸਾਜ਼ੋ-ਸਾਮਾਨ ਅਤੇ ਸਪੇਅਰ ਪਾਰਟਸ ਦੇ ਨਾਲ ਹੋਣਾ ਚਾਹੀਦਾ ਹੈ;
g) ਸਰਦੀਆਂ ਦੀਆਂ ਸਥਿਤੀਆਂ ਵਿੱਚ, ਸਾਰੀਆਂ ਯੂਨਿਟਾਂ ਨੂੰ ਪੂਰੀ ਯੂਨਿਟ ਲਈ ਗਰਮ ਅੰਡਰਵੀਅਰ, ਮਿਟੇਨ, ਕੈਮੋਫਲੇਜ ਸੂਟ ਅਤੇ ਸਕਿਸ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ;
h) ਐਮਰਜੈਂਸੀ ਰਿਜ਼ਰਵ ਦੇ ਫੌਜੀ ਟੌਪੋਗ੍ਰਾਫਿਕਲ ਨਕਸ਼ਿਆਂ ਨੂੰ GRODNO-41 ਦੀ ਘੋਸ਼ਣਾ ਹੋਣ ਤੱਕ ਹਰ ਕਮਾਂਡਰ ਲਈ ਸੀਲਬੰਦ ਬੈਗਾਂ ਵਿੱਚ ਇਕੱਠੇ ਚਿਪਕ ਕੇ ਰੱਖੋ।
"NZ" ਕਾਰਡ ਪ੍ਰਾਪਤ ਕਰਨ ਤੋਂ ਪਹਿਲਾਂ, ਵਰਤਮਾਨ ਭੱਤੇ ਵਾਲੇ ਕਾਰਡ ਤਿਆਰ ਕਰੋ, ਜੋ ਕਿ ਇੱਕਠੇ ਚਿਪਕਾਏ ਹੋਏ ਹਨ ਅਤੇ ਯੂਨਿਟਾਂ ਲਈ ਸੈੱਟਾਂ ਵਿੱਚ ਯੂਨਿਟ ਦੇ ਹੈੱਡਕੁਆਰਟਰ ਵਿੱਚ ਰੱਖੇ ਗਏ ਹਨ, ਅਤੇ ਇਹਨਾਂ ਕਾਰਡਾਂ ਨੂੰ ਸਿਰਫ ਚੇਤਾਵਨੀ 'ਤੇ ਜਾਰੀ ਕਰੋ।
ਮੋਟਰ ਅਤੇ ਟੈਂਕ ਯੂਨਿਟ:
a) ਯੂਨਿਟ ਦੇ ਵੇਅਰਹਾਊਸਾਂ ਵਿੱਚ ਹਰੇਕ ਲੜਾਕੂ ਵਾਹਨ ਲਈ, 10% ਲੜਾਈ ਦੇ ਅਸਲੇ ਨੂੰ ਡਿਸਕਾਂ ਵਿੱਚ ਭਰਿਆ ਹੋਇਆ ਹੈ, ਹਰ 15 ਦਿਨਾਂ ਵਿੱਚ ਡਿਸਕਾਂ ਨੂੰ ਮੁੜ ਲੋਡ ਕਰਨਾ।
ਲੜਾਈ ਦੀ ਚੇਤਾਵਨੀ ਦੀ ਘੋਸ਼ਣਾ 'ਤੇ ਵਾਹਨਾਂ ਵਿੱਚ ਡਿਸਕਾਂ ਲਗਾਈਆਂ ਜਾਂਦੀਆਂ ਹਨ;
b) ਰਾਈਫਲ ਯੂਨਿਟਾਂ ਲਈ ਨਿਰਧਾਰਤ ਕ੍ਰਮ ਵਿੱਚ ਹੋਰ ਸਾਰੀਆਂ ਕਿਸਮਾਂ ਦੀਆਂ ਸਪਲਾਈਆਂ ਨੂੰ ਸਟੋਰ ਕਰੋ। ਹਰ ਵਾਹਨ ਲਈ ਵੰਡ ਦੀ ਗਣਨਾ ਦੇ ਨਾਲ ਅਸਲੇ ਦਾ ਪੂਰਾ ਆਦਰਸ਼ ਕੰਪਨੀਆਂ ਅਤੇ ਪਲਟੂਨਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਹਰੇਕ ਕਮਾਂਡਰ ਨੂੰ ਵਾਹਨ ਦੇ ਸਾਜ਼-ਸਾਮਾਨ ਦਾ ਪਤਾ ਹੋਣਾ ਚਾਹੀਦਾ ਹੈ. ਭੋਜਨ ਅਤੇ ਸਮੱਗਰੀ. ਸੰਪੱਤੀ ਨੂੰ ਵਾਹਨਾਂ ਵਿੱਚ ਲੋਡ ਕਰਨ ਦੀ ਉਮੀਦ ਨਾਲ ਤਿਆਰ ਅਤੇ ਰੱਖਿਆ ਜਾਣਾ ਚਾਹੀਦਾ ਹੈ, ਅਤੇ ਕਮਾਂਡਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਵਾਹਨ ਅਤੇ ਕੀ ਲੋਡ ਕੀਤਾ ਜਾ ਰਿਹਾ ਹੈ;
c) ਈਂਧਨ - ਵਾਧੂ ਬਾਲਣ ਟੈਂਕ (ਜਿੱਥੇ ਪਹਿਲਾਂ ਹੀ ਨਹੀਂ ਕੀਤੇ ਗਏ) ਬਣਾਓ, ਇਸ ਤਰ੍ਹਾਂ 27 ਨਵੰਬਰ, 1940 ਦੇ NKO ਆਰਡਰ ਨੰਬਰ 0335 ਦੇ ਮਿਆਰਾਂ ਤੱਕ ਵਾਹਨਾਂ ਦੀ ਰੇਂਜ ਨੂੰ ਵਧਾਓ;
5) ਮੈਂ ਪ੍ਰਦਰਸ਼ਨ ਕਰਨ ਲਈ ਯੂਨਿਟਾਂ ਦੀ ਤਿਆਰੀ ਨੂੰ ਸਥਾਪਿਤ ਕਰਦਾ ਹਾਂ:
a) ਰਾਈਫਲ ਅਤੇ ਘੋੜਸਵਾਰ ਯੂਨਿਟਾਂ ਲਈ - ਗਰਮੀਆਂ ਵਿੱਚ - ਦੋ ਘੰਟਿਆਂ ਬਾਅਦ, ਸਰਦੀਆਂ ਵਿੱਚ - ਤਿੰਨ ਘੰਟਿਆਂ ਬਾਅਦ; 45 ਮਿੰਟ ਵਿੱਚ ਡਿਊਟੀ ਯੂਨਿਟ;
b) ਟੈਂਕ ਰੈਜੀਮੈਂਟਾਂ ਲਈ - ਗਰਮੀਆਂ ਵਿੱਚ 2 ਘੰਟੇ, ਸਰਦੀਆਂ ਵਿੱਚ 4 ਘੰਟੇ; ਜੇ ਯੂਨਿਟਾਂ ਵਿੱਚ ਗਰਮ ਗੈਰੇਜ ਹਨ, ਤਾਂ ਸਰਦੀਆਂ ਵਿੱਚ ਟੈਂਕ ਯੂਨਿਟਾਂ ਦੀ ਤਿਆਰੀ ਦਾ ਸਮਾਂ 1 ਘੰਟਾ ਘਟਾਇਆ ਜਾਂਦਾ ਹੈ।
6) ਜਦੋਂ ਇੱਕ ਅਲਾਰਮ ਘੋਸ਼ਿਤ ਕੀਤਾ ਜਾਂਦਾ ਹੈ, ਤਾਂ ਯੂਨਿਟ ਹੇਠਾਂ ਦਿੱਤੇ ਉਪਾਅ ਕਰਦੇ ਹਨ:
a) ਯੂਨਿਟ ਨੂੰ ਮਾਰਸ਼ਲ ਲਾਅ ਵਿੱਚ ਤਬਦੀਲ ਕਰਨ ਲਈ ਸਾਰੇ ਕੰਮ ਨੂੰ ਪੂਰਾ ਕਰਨ ਦੀ ਸੰਭਾਵਨਾ ਨੂੰ ਯਕੀਨੀ ਬਣਾਉਣ ਲਈ ਕਮਾਂਡ, ਰਾਜਨੀਤਿਕ ਅਤੇ ਲਾਲ ਫੌਜ ਦੇ ਕਰਮਚਾਰੀਆਂ ਨੂੰ ਸਖਤੀ ਨਾਲ ਲੋੜੀਂਦੀ ਗਿਣਤੀ ਵਿੱਚ ਛੱਡੋ;
ਸੰਪਤੀ ਦੀ ਸੁਰੱਖਿਆ ਲਈ, ਇਮਾਰਤਾਂ ਅਤੇ ਜਾਇਦਾਦ ਦੇ KECH, ਜਾਂ ਫੌਜੀ ਯੂਨਿਟਾਂ ਨੂੰ ਟ੍ਰਾਂਸਫਰ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਛੱਡ ਕੇ, ਪ੍ਰਤੀ ਸਹੂਲਤ ਲਈ ਇੱਕ ਵਿਅਕਤੀ ਛੱਡੋ। ਬੈਰਕਾਂ ਵਿੱਚ ਤਬਾਦਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, ਇਨਵੈਂਟਰੀ ਸੂਚੀਆਂ ਰੱਖੋ ਜੋ ਟ੍ਰਾਂਸਫਰ ਦੌਰਾਨ ਸਵੀਕ੍ਰਿਤੀ ਦਸਤਾਵੇਜ਼ਾਂ ਵਜੋਂ ਕੰਮ ਕਰਦੀਆਂ ਹਨ;
b) ਟੈਂਕ ਯੂਨਿਟਾਂ ਵਿੱਚ, ਲਾਈਵ ਅਸਲੇ ਵਾਲੀਆਂ ਡਿਸਕਾਂ ਵਾਹਨਾਂ ਵਿੱਚ ਰੱਖੀਆਂ ਜਾਂਦੀਆਂ ਹਨ; ਸਾਰੇ ਵਾਹਨ ਲਗਾਤਾਰ ਬਾਲਣ ਅਤੇ ਤੇਲ ਨਾਲ ਭਰੇ ਹੋਣੇ ਚਾਹੀਦੇ ਹਨ; ਪਾਣੀ (ਸਰਦੀਆਂ ਵਿੱਚ) ਇੱਕ ਅਲਾਰਮ ਨਾਲ ਭਰਿਆ ਹੁੰਦਾ ਹੈ;
c) ਗੋਦਾਮਾਂ, ਪਾਰਕਾਂ, ਗੈਰੇਜਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ;
d) ਕਾਫਲੇ ਵਿੱਚ ਅੱਗ ਦੀ ਸਪਲਾਈ, ਬਾਲਣ ਅਤੇ ਭੋਜਨ ਚਾਰੇ ਦੀ ਢੋਆ-ਢੁਆਈ ਦੀ ਸਪਲਾਈ ਰੱਖੀ ਜਾਂਦੀ ਹੈ;
e) “ਲਾਲ” ਪੈਕੇਜ ਖੋਲ੍ਹਣ ਤੋਂ ਬਾਅਦ, ਕਮਾਂਡ ਸਟਾਫ਼ ਨੂੰ “NZ” ਕਾਰਡ ਜਾਰੀ ਕੀਤੇ ਜਾਂਦੇ ਹਨ;
f) ਟੈਲੀਫੋਨ ਤੱਤ ਪਾਣੀ ਨਾਲ ਭਰੇ ਹੋਏ ਹਨ (ਵਿਸ਼ੇਸ਼ ਆਦੇਸ਼ ਦੁਆਰਾ)।
7) ਯੂਰਲਜ਼ ਦੇ ਅੱਗੇ ਵਾਲੇ ਕਿਨਾਰੇ ਦੇ ਸਾਰੇ ਫੌਜੀ ਢਾਂਚੇ ਨੂੰ ਗੈਰੀਸਨ ਦੇ ਪੂਰੇ ਪੂਰਕ ਦੁਆਰਾ ਕਬਜ਼ਾ ਕੀਤਾ ਜਾਣਾ ਚਾਹੀਦਾ ਹੈ ਅਤੇ ਤੋਪਾਂ ਅਤੇ ਮਸ਼ੀਨ ਗਨ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ. ਫਰੰਟ ਲਾਈਨ 'ਤੇ ਸਥਿਤ ਢਾਂਚਿਆਂ 'ਤੇ ਕਬਜ਼ਾ ਕਰਨਾ ਅਤੇ ਪੂਰੀ ਲੜਾਈ ਦੀ ਤਿਆਰੀ 'ਤੇ ਲਿਆਉਣਾ ਅਲਾਰਮ ਦੀ ਘੋਸ਼ਣਾ ਤੋਂ 2-3 ਘੰਟਿਆਂ ਬਾਅਦ, ਅਤੇ ਯੂਰਲ ਦੀਆਂ ਇਕਾਈਆਂ ਲਈ, 45 ਮਿੰਟ ਬਾਅਦ ਪੂਰਾ ਹੋਣਾ ਚਾਹੀਦਾ ਹੈ।
ਅਲਾਰਮ ਦੀ ਘੋਸ਼ਣਾ ਦੇ ਨਾਲ, ਗੈਰੀਸਨ ਫੌਜੀ ਸਥਾਪਨਾਵਾਂ 'ਤੇ ਕਬਜ਼ਾ ਕਰ ਲੈਂਦੇ ਹਨ ਅਤੇ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੁੰਦੇ ਹਨ, ਲੜਾਕੂ ਗਾਰਡਾਂ ਨੂੰ ਬਾਹਰ ਭੇਜਿਆ ਜਾਂਦਾ ਹੈ ਅਤੇ ਸੰਚਾਰ ਸਥਾਪਿਤ ਕੀਤੇ ਜਾਂਦੇ ਹਨ।
8) ਅਲਾਰਮ 'ਤੇ ਯੂਨਿਟਾਂ ਨੂੰ ਵਧਾਉਣਾ ਅਤੇ ਖੇਤਰਾਂ 'ਤੇ ਉਨ੍ਹਾਂ ਦੇ ਕਬਜ਼ੇ ਨੂੰ ਆਟੋਮੇਸ਼ਨ ਦੇ ਬਿੰਦੂ 'ਤੇ ਲਿਆਂਦਾ ਜਾਣਾ ਚਾਹੀਦਾ ਹੈ, ਜਿਸ ਲਈ ਯੂਨਿਟ ਦੀ ਪੂਰੀ ਅੰਦਰੂਨੀ ਰੁਟੀਨ ਵਿਸ਼ੇਸ਼ ਤੌਰ 'ਤੇ ਸਪੱਸ਼ਟ ਤੌਰ' ਤੇ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ, ਕਮਾਂਡ ਕਰਮਚਾਰੀਆਂ ਲਈ ਚੇਤਾਵਨੀ ਸੇਵਾ ਨੂੰ ਕੰਮ ਕਰਨਾ ਅਤੇ ਜਾਂਚ ਕਰਨਾ ਚਾਹੀਦਾ ਹੈ, ਸੰਪੱਤੀ ਦੇ ਸਟੋਰੇਜ਼ ਨੂੰ ਯੂਨਿਟਾਂ ਲਈ ਇਸਦੀ ਤੇਜ਼ੀ ਨਾਲ ਰਿਲੀਜ਼ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਜੂਨੀਅਰ ਕਮਾਂਡ ਸਟਾਫ, ਖਾਸ ਤੌਰ 'ਤੇ ਸੀਨੀਅਰ ਅਫਸਰਾਂ ਨੂੰ ਅਲਾਰਮ ਦੌਰਾਨ ਉਨ੍ਹਾਂ ਦੀਆਂ ਯੂਨਿਟਾਂ ਦੀ ਅਗਵਾਈ ਕਰਨ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
ਯੂਨਿਟ ਕਮਾਂਡਰਾਂ ਨੂੰ ਆਪਣੇ ਲੜਾਕੂ ਮਿਸ਼ਨਾਂ ਅਤੇ ਉਹਨਾਂ ਦੇ ਸੈਕਟਰਾਂ ਨੂੰ ਪੂਰੀ ਤਰ੍ਹਾਂ ਨਾਲ ਜਾਣਨਾ ਚਾਹੀਦਾ ਹੈ, ਉਹਨਾਂ ਨੂੰ ਖਾਸ ਤੌਰ 'ਤੇ ਤਾਇਨਾਤੀ ਅਤੇ ਲੜਾਈ ਲਈ ਸੁਵਿਧਾਜਨਕ ਰੂਟਾਂ, ਕ੍ਰਾਸਿੰਗਾਂ ਅਤੇ ਲਾਈਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ; ਖੇਡਾਂ, ਫੀਲਡ ਟ੍ਰਿਪਾਂ ਅਤੇ ਹੋਰ ਕਿਸਮਾਂ ਦੇ ਅਭਿਆਸਾਂ 'ਤੇ ਕਮਾਂਡ ਸਟਾਫ ਅਤੇ ਯੂਨਿਟਾਂ ਦੀ ਯੋਜਨਾਬੱਧ ਸਿਖਲਾਈ ਨੂੰ ਮਿਸ਼ਨਾਂ ਦਾ ਮੁਕਾਬਲਾ ਕਰਨ ਲਈ ਰਣਨੀਤਕ ਹੱਲ ਲਈ ਸਭ ਤੋਂ ਸੰਭਾਵਿਤ ਵਿਕਲਪਾਂ 'ਤੇ ਕੰਮ ਕਰਨਾ ਚਾਹੀਦਾ ਹੈ।
8. ਸਰਹੱਦੀ ਇਕਾਈਆਂ ਲਈ ਸਹਾਇਤਾ।
ਫੀਲਡ ਟੁਕੜੀਆਂ ਦੇ ਸਰਹੱਦ 'ਤੇ ਪਹੁੰਚਣ ਤੱਕ ਸੀਮਾ ਗਾਰਡ ਯੂਨਿਟਾਂ ਦਾ ਸਮਰਥਨ ਕਰਨ ਲਈ, ਜੇਕਰ ਹਥਿਆਰਬੰਦ ਟੁਕੜੀਆਂ ਜਾਂ ਗੈਂਗਾਂ ਦੁਆਰਾ ਬਾਅਦ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ 345ਵੀਂ ਇਨਫੈਂਟਰੀ ਰੈਜੀਮੈਂਟ ਤੋਂ ਇੱਕ ਬਟਾਲੀਅਨ, 86ਵੀਂ ਬਾਰਡਰ ਡਿਟੈਚਮੈਂਟ ਲਈ 27ਵੀਂ ਇਨਫੈਂਟਰੀ ਰੈਜੀਮੈਂਟ ਨਿਰਧਾਰਤ ਕਰੋ।
ਨਿਰਧਾਰਤ ਡਿਟੈਚਮੈਂਟ (ਬਾਰਡਰ ਸਪੋਰਟ ਡਿਟੈਚਮੈਂਟ) ਲਈ ਤਿਆਰੀ ਦੀ ਮਿਆਦ ਲੜਾਈ ਅਲਰਟ ਦੀ ਘੋਸ਼ਣਾ ਕੀਤੇ ਜਾਣ ਤੋਂ 45 ਮਿੰਟ 'ਤੇ ਸੈੱਟ ਕੀਤੀ ਗਈ ਹੈ।
ਸਰਹੱਦੀ ਟੁਕੜੀ ਦੇ ਕਮਾਂਡਰ ਨੂੰ ਟੁਕੜੀ ਦੀ ਤਾਇਨਾਤੀ ਬਾਰੇ ਤੁਰੰਤ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਟੁਕੜੀਆਂ ਨੂੰ ਕਾਲ ਕਰਨ ਦਾ ਅਧਿਕਾਰ ਡਿਟੈਚਮੈਂਟ ਦੇ ਕਮਾਂਡਰ ਨੂੰ ਦਿੱਤਾ ਜਾਂਦਾ ਹੈ, ਜੋ ਡਿਟੈਚਮੈਂਟ ਦੇ ਨਾਲ ਇੱਕ ਤਾਰ ਕਨੈਕਸ਼ਨ ਸਥਾਪਤ ਕਰਦਾ ਹੈ ਅਤੇ ਕਾਲ ਲਈ ਸਿਗਨਲ ਨਿਰਧਾਰਤ ਕਰਦਾ ਹੈ।
ਸਪੋਰਟ ਡਿਟੈਚਮੈਂਟ ਦਾ ਕਮਾਂਡਰ, ਜਦੋਂ ਬੁਲਾਇਆ ਜਾਂਦਾ ਹੈ, ਅਲਾਰਮ ਵਧਾਉਂਦਾ ਹੈ ਅਤੇ ਆਪਣੀ ਕਮਾਂਡ ਨੂੰ ਸੂਚਿਤ ਕਰਦਾ ਹੈ।
ਜਦੋਂ ਸਰਹੱਦੀ ਇਕਾਈਆਂ ਸਹਾਇਤਾ ਯੂਨਿਟਾਂ ਨੂੰ ਬੁਲਾਉਂਦੀਆਂ ਹਨ, ਤਾਂ ਬਾਅਦ ਦੇ ਲੜਾਕਿਆਂ ਨੂੰ ਗੋਲਾ ਬਾਰੂਦ ਦੀ ਪੋਰਟੇਬਲ ਸਪਲਾਈ ਦਿੱਤੀ ਜਾਂਦੀ ਹੈ। ਸਹਾਇਕ ਟੁਕੜੀਆਂ, ਇਕਾਈਆਂ ਦੇ ਰਾਜ ਦੀ ਸਰਹੱਦ 'ਤੇ ਪਹੁੰਚਣ ਤੋਂ ਪਹਿਲਾਂ, ਸਰਹੱਦੀ ਟੁਕੜੀਆਂ ਦੇ ਕਮਾਂਡਰਾਂ ਦੇ ਅਧੀਨ ਹਨ।
ਰਾਜ ਦੀ ਸਰਹੱਦ 'ਤੇ ਲਾਲ ਫੌਜ ਦੇ ਦਸਤਿਆਂ ਦੇ ਦਾਖਲੇ ਦੇ ਨਾਲ, ਕਵਰ ਖੇਤਰ ਵਿੱਚ ਸਥਿਤ NKVD ਦੀਆਂ ਸਰਹੱਦੀ ਇਕਾਈਆਂ ਤੁਹਾਡੇ ਕਾਰਜਸ਼ੀਲ ਅਧੀਨ ਆ ਜਾਂਦੀਆਂ ਹਨ।
ਰੈੱਡ ਆਰਮੀ ਦੀਆਂ ਇਕਾਈਆਂ ਅਤੇ NKVD ਦੀਆਂ ਸਰਹੱਦੀ ਇਕਾਈਆਂ ਵਿਚਕਾਰ ਸਬੰਧਾਂ ਦੀ ਪ੍ਰਕਿਰਿਆ 1939 ਨੰਬਰ ... ਲਈ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਨਿਰਦੇਸ਼ਾਂ ਦੇ ਅਨੁਸਾਰ ਸਥਾਪਿਤ ਕੀਤੀ ਜਾਵੇਗੀ, ਜਿਸਦਾ ਇੱਕ ਅੰਸ਼ ਅੰਤਿਕਾ ਨੰ. ਵਿੱਚ ਹੈ। ..
9. ਸੰਚਾਰ.
ਸੈਕਸ਼ਨ (ਫੌਜ) ਦੇ ਹੈੱਡਕੁਆਰਟਰ ਅਤੇ ਜ਼ਿਲ੍ਹੇ ਦੇ ਹੈੱਡਕੁਆਰਟਰ, ਗੁਆਂਢੀਆਂ ਅਤੇ ਅਧੀਨ ਯੂਨਿਟਾਂ ਦੇ ਹੈੱਡਕੁਆਰਟਰਾਂ ਵਿਚਕਾਰ ਤਾਰਾਂ ਦਾ ਸੰਚਾਰ ਸ਼ਾਂਤੀ ਦੇ ਸਮੇਂ ਵਿੱਚ ਸੰਚਾਲਿਤ ਟੈਲੀਗ੍ਰਾਫ ਅਤੇ ਟੈਲੀਫੋਨ ਤਾਰਾਂ ਦੁਆਰਾ ਕੀਤਾ ਜਾਂਦਾ ਹੈ, ਅਤੇ ਅੰਤਿਕਾ ਨੰਬਰ ਵਿੱਚ ਸੰਚਾਰ ਚਿੱਤਰ ਦੇ ਅਨੁਸਾਰ ਆਈਸੀਐਸ ਤਾਰਾਂ ਦੁਆਰਾ ਕੀਤਾ ਜਾਂਦਾ ਹੈ। ...
ਹਵਾਈ ਸੈਨਾ ਦੇ ਸੰਚਾਰ ਇੱਕ ਪੀਸ ਟਾਈਮ ਸੰਚਾਰ ਸਕੀਮ ਦੀ ਪਾਲਣਾ ਕਰਦੇ ਹਨ.
ਰੇਡੀਓ ਸੰਚਾਰ. ਰੇਡੀਓ ਨੈੱਟਵਰਕ ਨੂੰ ਰੇਡੀਓ ਸੰਚਾਰ ਡਾਇਗ੍ਰਾਮ ਅਤੇ ਅੰਤਿਕਾ ਨੰਬਰ ਵਿੱਚ ਇਸ ਲਈ ਨਿਰਦੇਸ਼ਾਂ ਦੇ ਅਨੁਸਾਰ ਤੈਨਾਤ ਕੀਤਾ ਗਿਆ ਹੈ ...
ਸਿਰਫ਼ ਹੇਠਾਂ ਦਿੱਤੇ ਨੈੱਟਵਰਕਾਂ ਨੂੰ ਪ੍ਰਸਾਰਿਤ ਕਰਨ ਦੀ ਇਜਾਜ਼ਤ ਹੈ:
a) ਹਵਾਈ ਸੈਨਾ, ਅਤੇ ਸਿਰਫ ਉਦੋਂ ਜਦੋਂ ਜਹਾਜ਼ ਹਵਾ ਵਿੱਚ ਹੁੰਦਾ ਹੈ ਅਤੇ
b) ਹਵਾਈ ਰੱਖਿਆ. ਹੋਰ ਸਾਰੇ ਨੈਟਵਰਕਾਂ (ਫੌਜੀ ਅਤੇ ਫੌਜੀ) ਵਿੱਚ, ਰੇਡੀਓ ਸਟੇਸ਼ਨ ਦੁਸ਼ਮਣ ਰੇਡੀਓ ਸਟੇਸ਼ਨਾਂ ਦੇ ਸੰਚਾਲਨ ਦੀ ਨਿਗਰਾਨੀ ਕਰਦੇ ਹਨ।
10. SUV 'ਤੇ ਹਦਾਇਤਾਂ - ਅੰਤਿਕਾ ਨੰਬਰ ਦੇ ਅਧਾਰ 'ਤੇ ਫੌਜਾਂ ਨੂੰ ਵਿਕਸਤ ਕਰੋ ਅਤੇ ਦਿਓ...
11. ਸਮੱਗਰੀ ਸਹਾਇਤਾ:
1) M15 ਤੱਕ ਖਰਚ ਕਰਨ ਦੀ ਇਜਾਜ਼ਤ ਹੈ:
a) ਜ਼ਮੀਨੀ ਫੌਜਾਂ ਲਈ - ਗੋਲਾ ਬਾਰੂਦ ਦੇ ਤਿੰਨ ਦੌਰ; ਬਾਲਣ - ਲੜਾਕੂ ਵਾਹਨਾਂ ਲਈ ਪੰਜ ਫਿਲਿੰਗ ਸਟੇਸ਼ਨ, ਆਵਾਜਾਈ ਵਾਹਨਾਂ ਲਈ ਅੱਠ ਫਿਲਿੰਗ ਸਟੇਸ਼ਨ;
b) ਏਅਰ ਫੋਰਸ ਯੂਨਿਟਾਂ ਲਈ:
ਲੜਾਕੂ ਹਵਾਬਾਜ਼ੀ 15 ਜਹਾਜ਼;
ਛੋਟੀ ਦੂਰੀ ਦੇ ਬੰਬਾਰ ਹਵਾਬਾਜ਼ੀ 10 ਸਵਾਰੀਆਂ;
ਜਾਸੂਸੀ ਜਹਾਜ਼ 10 ਜਹਾਜ਼;
c) ਕਵਰ ਖੇਤਰ ਵਿੱਚ ਸਾਰੀਆਂ ਫੌਜਾਂ ਲਈ 15 ਰੋਜ਼ਾਨਾ ਡਾਚਾ।
2) ਅੱਗ ਦੀ ਸਪਲਾਈ. ਕਵਰ ਸੈਕਟਰ ਦੇ ਹਿੱਸੇ ਲੜਾਈ ਦੀ ਚੇਤਾਵਨੀ 'ਤੇ ਬਾਹਰ ਜਾਂਦੇ ਹਨ, ਇਸ ਦੇ ਨਾਲ:
a) ਹਰੇਕ ਬੰਦੂਕ ਲਈ, ਸ਼ੈੱਲਾਂ ਦੀ ਸਪਲਾਈ ਬੰਦੂਕ ਦੇ ਲਿੰਬਰ ਅਤੇ ਚਾਰਜਿੰਗ ਬਾਕਸ ਦੀ ਸਮਰੱਥਾ ਤੋਂ ਘੱਟ ਨਹੀਂ ਹੈ (ਉਨ੍ਹਾਂ ਬੰਦੂਕਾਂ ਲਈ ਜਿਨ੍ਹਾਂ ਵਿੱਚ ਲਿੰਬਰ ਅਤੇ ਲੋਡਰ ਨਹੀਂ ਹਨ, ਸ਼ੈੱਲਾਂ ਦੀ ਸਪਲਾਈ ਅਸਲਾ ਲੋਡ ਤੋਂ ਘੱਟੋ ਘੱਟ 0.25 ਗੁਣਾ ਹੋਣੀ ਚਾਹੀਦੀ ਹੈ);
b) ਵਾਹਨਾਂ 'ਤੇ, ਹਰੇਕ ਬੰਦੂਕ ਲਈ 0.25 ਗੋਲਾ ਬਾਰੂਦ ਲੈ ਕੇ ਜਾਓ; ਕੁੱਲ ਮਿਲਾ ਕੇ, ਪ੍ਰਤੀ ਬੰਦੂਕ ਵਿੱਚ ਘੱਟੋ-ਘੱਟ 0.5 ਗੋਲਾ ਬਾਰੂਦ ਹੈ; ਬਾਕੀ ਬਚੇ 0.75 ਗੋਲਾ ਬਾਰੂਦ ਨੂੰ ਸੈਕਿੰਡ ਈਕਲੋਸ ਦੇ ਨਾਲ ਲਿਆਂਦਾ ਜਾਣਾ ਚਾਹੀਦਾ ਹੈ;
c) ਹਰੇਕ ਲੜਾਕੂ ਲਈ, ਹੱਥ ਵਿੱਚ ਜਾਰੀ ਰਾਈਫਲ ਕਾਰਤੂਸ ਦੀ ਇੱਕ ਚੁੱਕਣਯੋਗ ਸਪਲਾਈ। ਇਸ ਤਰ੍ਹਾਂ ਮੁਕਤ ਕੀਤੇ ਗਏ ਟਰਾਂਸਪੋਰਟ ਦੀ ਵਰਤੋਂ ਹੋਰ ਅਸਲਾ ਚੁੱਕਣ ਲਈ ਕੀਤੀ ਜਾਂਦੀ ਹੈ;
d) ਕਾਰਤੂਸ ਦੀ ਢੋਆ-ਢੁਆਈ ਦੀ ਸਪਲਾਈ, ਇੱਕ ਲੜਾਕੂ, ਹਲਕੀ ਅਤੇ ਭਾਰੀ ਮਸ਼ੀਨ ਗਨ ਲਈ ਇੱਕ ਪੂਰੇ ਸੈੱਟ ਤੱਕ ਗਣਨਾ ਕੀਤੀ ਜਾਂਦੀ ਹੈ, ਨੂੰ ਸੀਲਬੰਦ ਰੂਪ ਵਿੱਚ, ਪਹਿਰੇ ਹੇਠ, ਯੂਨਿਟ ਦੇ ਕਾਫਲੇ ਵਿੱਚ ਲਿਜਾਇਆ ਜਾਂਦਾ ਹੈ;
e) ਟੈਂਕ ਯੂਨਿਟਾਂ ਵਿੱਚ, ਹਰੇਕ ਲੜਾਕੂ ਵਾਹਨ ਲਈ ਇੱਕ ਅਸਲਾ ਲੋਡ ਹੋਵੇ।
ਫੌਜ ਦੇ ਤੋਪਖਾਨੇ ਦੇ ਡਿਪੂ - ਗ੍ਰੋਡਨੋ, ਨੰਬਰ 856 ਤੋਂ ਅੱਗ ਦੀ ਸਪਲਾਈ ਦੀ ਹੋਰ ਸਪਲਾਈ ਦਿੱਤੀ ਜਾਵੇਗੀ.
3) ਬਾਲਣ. ਸਾਈਟ ਦੇ ਹਿੱਸਿਆਂ ਵਿੱਚ ਸਾਰੀਆਂ ਕਿਸਮਾਂ ਦੀਆਂ ਕਾਰਾਂ ਲਈ ਦੋ ਗੈਸ ਸਟੇਸ਼ਨ ਹੋਣੇ ਚਾਹੀਦੇ ਹਨ: ਇੱਕ ਕਾਰਾਂ ਦੇ ਟੈਂਕ ਵਿੱਚ, ਇੱਕ ਟੈਂਕ ਵਿੱਚ, ਜਾਂ ਬੈਰਲ;
ਬਾਲਣ ਦੀ ਪੂਰਤੀ ਈਂਧਨ ਡਿਪੂ ਨੰਬਰ 919, ਗ੍ਰੋਡਨੋ ਅਤੇ ਨੰਬਰ 928 - ਲਿਡਾ ਦੀ ਮੌਜੂਦਾ ਸਪਲਾਈ ਤੋਂ ਕੀਤੀ ਜਾਵੇਗੀ।
4) ਭੋਜਨ ਚਾਰਾ. ਅਲਾਰਮ ਖੇਤਰ ਦੇ ਭਾਗਾਂ ਵਿੱਚ ਇਹ ਹੋਣਾ ਚਾਹੀਦਾ ਹੈ:
a) ਭੋਜਨ - ਸਿਪਾਹੀ ਦੇ ਬੈਕਪੈਕ ਵਿੱਚ ਇੱਕ ਰੋਜ਼ਾਨਾ ਡਾਚਾ ਦੀ ਇੱਕ ਪੋਰਟੇਬਲ ਸਪਲਾਈ, ਰਸੋਈ ਵਿੱਚ ਇੱਕ ਖਪਤਯੋਗ ਡਾਚਾ ਅਤੇ ਯੂਨਿਟ ਦੇ ਕਾਫਲੇ ਵਿੱਚ ਇੱਕ ਰੋਜ਼ਾਨਾ ਡਾਚਾ;
b) ਚਾਰਾ - ਕਾਠੀ ਜਾਂ ਗੱਡੀ ਵਿੱਚ ਇੱਕ ਰੋਜ਼ਾਨਾ ਦਾਚਾ ਅਤੇ ਯੂਨਿਟ ਦੀ ਰੇਲਗੱਡੀ ਵਿੱਚ ਇੱਕ ਰੋਜ਼ਾਨਾ ਡਾਚਾ।
ਭੋਜਨ ਦੀ ਸਪਲਾਈ ਯੂਨਿਟਾਂ ਅਤੇ ਭੋਜਨ ਗੋਦਾਮਾਂ ਨੰ. 817 - ਗ੍ਰੋਡਨੋ, ਨੰ. 816 ਲਿਡਾ ਦੀ ਮੌਜੂਦਾ ਸਪਲਾਈ ਤੋਂ ਯੂਨਿਟਾਂ ਦੁਆਰਾ ਖੁਦ ਕੀਤੀ ਜਾਵੇਗੀ।
5) ਫੌਜੀ ਰਸਾਇਣਕ, ਇੰਜੀਨੀਅਰਿੰਗ ਅਤੇ ਸੰਚਾਰ ਉਪਕਰਣ ਹਰੇਕ ਯੂਨਿਟ ਲਈ ਸੈੱਟਾਂ ਵਿੱਚ ਯੂਨਿਟ ਦੇ ਕਾਫਲੇ ਵਿੱਚ ਲਿਜਾਏ ਜਾਂਦੇ ਹਨ ਅਤੇ ਵਿਸ਼ੇਸ਼ ਆਦੇਸ਼ਾਂ 'ਤੇ ਯੂਨਿਟਾਂ ਨੂੰ ਜਾਰੀ ਕੀਤੇ ਜਾਂਦੇ ਹਨ।
12. ਨਿਕਾਸੀ। ਬਿਮਾਰਾਂ ਅਤੇ ਜ਼ਖਮੀਆਂ ਨੂੰ ਸਥਾਈ ਫੌਜੀ ਹਸਪਤਾਲਾਂ ਵਿੱਚ ਲਿਜਾਇਆ ਜਾਣਾ ਚਾਹੀਦਾ ਹੈ: ਗ੍ਰੋਡਨੋ, ਲਿਡਾ, ਮੋਲੋਡੇਚੇਨਸਕੀ.
ਘੋੜੇ ਦੀ ਰੇਲਗੱਡੀ ਨੂੰ ਸਥਾਨਕ ਮੈਡੀਕਲ ਸੰਸਥਾਵਾਂ ਵਿੱਚ ਭੇਜੋ, ਜਿਸਦੀ ਇੱਕ ਸੂਚੀ ਯੋਜਨਾ ਨਾਲ ਨੱਥੀ ਹੈ।
13. ਯੋਜਨਾ ਬਣਾਉਣ ਲਈ ਆਮ ਹਦਾਇਤਾਂ:
a) ਸਾਈਟ ਕਵਰੇਜ ਯੋਜਨਾ ਵਿੱਚ ਹੇਠ ਲਿਖੇ ਦਸਤਾਵੇਜ਼ ਹੋਣੇ ਚਾਹੀਦੇ ਹਨ:
1) ਕਵਰ ਵਿੱਚ ਸੈਨਿਕਾਂ ਲਈ ਕਾਰਵਾਈ ਦੀ ਯੋਜਨਾ 'ਤੇ ਨੋਟਸ, ਫੈਸਲੇ ਦੇ ਇੱਕ ਨੱਥੀ ਨਕਸ਼ੇ ਦੇ ਨਾਲ ਅਤੇ ਰੈਜੀਮੈਂਟ ਅਤੇ ਵਿਅਕਤੀਗਤ ਯੂਨਿਟ ਤੱਕ ਦੇ ਸੈਨਿਕਾਂ ਦੇ ਸਮੂਹ;
2) ਇੱਕ ਵਿਅਕਤੀਗਤ ਇਕਾਈ, ਗਠਨ ਅਤੇ ਸਮੁੱਚੇ ਖੇਤਰ ਲਈ ਫੌਜਾਂ ਦੀ ਲੜਾਈ ਅਤੇ ਸੰਖਿਆਤਮਕ ਤਾਕਤ ਦੇ ਬਿਆਨ;
3) ਰਾਜ ਦੀ ਸਰਹੱਦ ਤੱਕ ਕਵਰ ਖੇਤਰ ਦੇ ਹਿੱਸਿਆਂ ਦੇ ਬਾਹਰ ਨਿਕਲਣ ਅਤੇ ਇਕਾਗਰਤਾ ਲਈ ਅਨੁਸੂਚੀ ਦੀਆਂ ਟੇਬਲ;
4) ਇੰਜੀਨੀਅਰਿੰਗ ਸਹਾਇਤਾ ਯੋਜਨਾ, ਗਣਨਾਵਾਂ ਅਤੇ ਨਕਸ਼ੇ ਦੇ ਨਾਲ;
5) ਸੰਚਾਰ ਉਪਕਰਣ ਯੋਜਨਾ, ਗਣਨਾਵਾਂ ਅਤੇ ਚਿੱਤਰਾਂ ਦੇ ਨਾਲ;
6) ਪਿਛਲੇ ਸੰਗਠਨ ਦੇ ਨਕਸ਼ੇ ਦੇ ਅੰਤਿਕਾ ਦੇ ਨਾਲ, ਜ਼ਮੀਨੀ ਫੌਜਾਂ ਅਤੇ ਹਵਾਈ ਸੈਨਾ ਦੇ ਪਿੱਛੇ ਅਤੇ ਸਮੱਗਰੀ ਸਹਾਇਤਾ ਨੂੰ ਸੰਗਠਿਤ ਕਰਨ ਦੀ ਯੋਜਨਾ;
7) ਸੈਨੇਟਰੀ ਅਤੇ ਵੈਟਰਨਰੀ ਨਿਕਾਸੀ ਯੋਜਨਾ;
8) ਲੜਾਈ ਦੀ ਚੇਤਾਵਨੀ (ਚੇਤਾਵਨੀ ਹਦਾਇਤਾਂ) ਅਤੇ ਸਰਹੱਦੀ ਸੈਨਿਕਾਂ ਲਈ ਸਹਾਇਤਾ ਯੂਨਿਟਾਂ ਦੀ ਵੰਡ 'ਤੇ ਯੂਨਿਟਾਂ ਨੂੰ ਵਧਾਉਣ ਲਈ ਨਿਰਦੇਸ਼;
9) ਫੀਲਡ ਟੁਕੜੀਆਂ ਅਤੇ NKVD ਫੌਜਾਂ ਦੁਆਰਾ ਸੁਰੱਖਿਆ ਦੇ ਅਧੀਨ ਵਸਤੂਆਂ ਅਤੇ ਬਣਤਰਾਂ ਦੀ ਸੂਚੀ;
10) ਕਾਰਜਕਾਰੀ ਦਸਤਾਵੇਜ਼ (ਨਿਰਦੇਸ਼, ਆਦੇਸ਼, ਨਿਰਦੇਸ਼)।
11) ਹਵਾਈ ਸੈਨਾ ਦੀ ਵਰਤੋਂ ਲਈ ਯੋਜਨਾ.
b) ਹੇਠ ਲਿਖੇ ਨੂੰ ਕਵਰ ਪਲਾਨ ਵਿਕਸਿਤ ਕਰਨ ਦੀ ਇਜਾਜ਼ਤ ਹੈ: ਤੁਸੀਂ, ਮਿਲਟਰੀ ਕੌਂਸਲ ਦੇ ਮੈਂਬਰ, ਚੀਫ਼ ਆਫ਼ ਸਟਾਫ਼ ਅਤੇ ਆਰਮੀ ਹੈੱਡਕੁਆਰਟਰ ਦੇ ਆਪਰੇਸ਼ਨ ਵਿਭਾਗ ਦੇ ਮੁਖੀ। ਵਿਸ਼ੇਸ਼ ਮੁੱਦਿਆਂ 'ਤੇ ਕੰਮ ਕਰਦੇ ਸਮੇਂ, ਉਹਨਾਂ ਦੀ ਵਿਸ਼ੇਸ਼ਤਾ ਵਿੱਚ ਫੌਜੀ ਸ਼ਾਖਾਵਾਂ ਅਤੇ ਸੇਵਾਵਾਂ ਦੇ ਮੁਖੀਆਂ ਨੂੰ ਨਿੱਜੀ ਕੰਮ ਦੇਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕਵਰ ਯੋਜਨਾ ਬਾਰੇ ਸੂਚਿਤ ਕੀਤੇ ਬਿਨਾਂ;
c) ਕਵਰ ਏਰੀਆ ਪਲਾਨ ਦੋ ਕਾਪੀਆਂ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਦੋਵੇਂ ਕਾਪੀਆਂ ਜ਼ਿਲ੍ਹੇ ਦੀ ਮਿਲਟਰੀ ਕੌਂਸਲ ਨੂੰ ਜਮ੍ਹਾਂ ਕਰਾਈਆਂ ਜਾਂਦੀਆਂ ਹਨ। ਜ਼ਿਲੇ ਦੀ ਮਿਲਟਰੀ ਕੌਂਸਲ ਦੁਆਰਾ ਕਵਰ ਏਰੀਆ ਪਲਾਨ ਦੀ ਮਨਜ਼ੂਰੀ 'ਤੇ, ਇੱਕ ਸੀਲਬੰਦ ਕਾਪੀ ਤੁਹਾਨੂੰ ਵਾਪਸ ਕਰ ਦਿੱਤੀ ਜਾਂਦੀ ਹੈ ਅਤੇ ਫੌਜ ਦੇ ਚੀਫ ਆਫ ਸਟਾਫ ਦੇ ਨਿੱਜੀ ਸੇਫ ਵਿੱਚ ਸਟੋਰ ਕੀਤੀ ਜਾਣੀ ਚਾਹੀਦੀ ਹੈ ਅਤੇ ਇਸਨੂੰ ਲਾਗੂ ਕਰਨ ਬਾਰੇ ਸਥਾਪਤ ਟੈਲੀਗ੍ਰਾਮ ਪ੍ਰਾਪਤ ਹੋਣ 'ਤੇ ਖੋਲ੍ਹਿਆ ਜਾਣਾ ਚਾਹੀਦਾ ਹੈ। ਕਵਰ ਯੋਜਨਾ.
ਫੌਜੀ ਇਕਾਈਆਂ ਅਤੇ ਬਣਤਰਾਂ ਲਈ ਵਿਕਸਤ ਕੀਤੇ ਕਾਰਜਕਾਰੀ ਦਸਤਾਵੇਜ਼ਾਂ ਨੂੰ "ਲਾਲ" ਬੈਗਾਂ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਫੌਜ ਦੀ ਮਿਲਟਰੀ ਕੌਂਸਲ ਦੀ ਮੋਮ ਦੀ ਮੋਹਰ ਨਾਲ ਸੀਲ ਕੀਤੇ ਜਾਣੇ ਚਾਹੀਦੇ ਹਨ, ਇਹਨਾਂ ਯੂਨਿਟਾਂ ਦੀਆਂ ਭੀੜ ਯੋਜਨਾਵਾਂ - ਫਾਰਮੇਸ਼ਨਾਂ, ਜਿਸ ਵਿੱਚ, ਤੁਹਾਡੇ ਆਦੇਸ਼ ਤੋਂ ਇਲਾਵਾ, ਤੁਸੀਂ ਹੋਣਾ ਚਾਹੀਦਾ ਹੈ:
1) ਰੱਖਿਆ ਖੇਤਰਾਂ 'ਤੇ ਕਬਜ਼ਾ ਕਰਨ ਲਈ ਗਠਨ ਦਾ ਆਦੇਸ਼, ਸੰਚਾਰ 'ਤੇ ਨਿਰਦੇਸ਼ਾਂ ਦੇ ਨਾਲ, ਐਮਰਜੈਂਸੀ ਨਿਯੰਤਰਣ ਪ੍ਰਣਾਲੀ' ਤੇ, ਸਮੱਗਰੀ ਸਹਾਇਤਾ 'ਤੇ, ਇੱਕ ਦੰਤਕਥਾ ਦੇ ਨਾਲ ਹਵਾਈ ਰੱਖਿਆ ਚਿੱਤਰ;
2) ਰਾਜ ਦੀ ਸਰਹੱਦ ਦੀ ਰੱਖਿਆ ਲਈ ਇਕਾਗਰਤਾ ਵਾਲੇ ਖੇਤਰਾਂ ਦੀ ਚੇਤਾਵਨੀ 'ਤੇ ਅਸੈਂਬਲੀ ਖੇਤਰਾਂ ਤੋਂ ਯੂਨਿਟਾਂ ਅਤੇ ਬਣਤਰਾਂ ਦੇ ਨਿਕਾਸ ਦਾ ਇੱਕ ਨਿਯੰਤਰਣ ਨਕਸ਼ਾ; ਇਹਨਾਂ ਦਸਤਾਵੇਜ਼ਾਂ ਨੂੰ ਫਾਰਮੇਸ਼ਨਾਂ ਦੇ ਕਮਾਂਡਰਾਂ ਅਤੇ ਉਹਨਾਂ ਦੇ ਹੈੱਡਕੁਆਰਟਰਾਂ ਦੁਆਰਾ ਖੁਦ, ਫੌਜ ਦੇ ਹੈੱਡਕੁਆਰਟਰ ਵਿਖੇ, ਤੁਹਾਡੀ ਸਿੱਧੀ ਨਿਗਰਾਨੀ ਹੇਠ ਅਤੇ ਤੁਹਾਡੇ ਦੁਆਰਾ ਮਨਜ਼ੂਰ ਕੀਤੇ ਜਾਣੇ ਚਾਹੀਦੇ ਹਨ।
ਭਾਗਾਂ ਵਿੱਚ ਇਹ ਸ਼ਾਮਲ ਹੋਣਾ ਚਾਹੀਦਾ ਹੈ:
1) ਯੂਨਿਟ ਡਿਊਟੀ ਅਫਸਰ ਕੋਲ ਯੂਨਿਟ ਕਮਾਂਡਰ ਦੁਆਰਾ ਮਨਜ਼ੂਰ ਇੱਕ ਅਲਾਰਮ ਹਦਾਇਤ ਹੈ;
2) ਯੂਨਿਟ ਦੇ ਮੋਬਾਈਲ ਪਲਾਨ ਦੇ ਨਾਲ ਚੀਫ਼ ਆਫ਼ ਸਟਾਫ਼ ਕੋਲ ਫੋਰਮੇਸ਼ਨ ਕਮਾਂਡਰ ਦੇ ਆਦੇਸ਼ ਅਤੇ ਸੰਚਾਰ, SUV, ਹਵਾਈ ਰੱਖਿਆ ਅਤੇ ਸਮੱਗਰੀ ਸਹਾਇਤਾ 'ਤੇ ਨਿਰਦੇਸ਼ਾਂ ਦੇ ਨਾਲ ਇੱਕ ਸੀਲਬੰਦ "ਲਾਲ" ਪੈਕੇਜ ਹੈ।
d) ਕਵਰ ਪਲਾਨ 'ਤੇ ਸਾਰੇ ਦਸਤਾਵੇਜ਼ ਹੱਥ ਨਾਲ ਲਿਖੇ ਗਏ ਹਨ ਜਾਂ ਇਸ ਨੂੰ ਵਿਕਸਤ ਕਰਨ ਲਈ ਅਧਿਕਾਰਤ ਕਮਾਂਡਰਾਂ ਦੁਆਰਾ ਨਿੱਜੀ ਤੌਰ 'ਤੇ ਟਾਈਪ ਕੀਤੇ ਗਏ ਹਨ;
e) 15 ਜੂਨ, 1941 ਤੋਂ ਪਹਿਲਾਂ, ਪੂਰਾ ਕਰੋ:
1) ਯੂਨਿਟਾਂ ਦੇ ਕਮਾਂਡ ਸਟਾਫ ਦੇ ਨਾਲ ਫੀਲਡ ਲਈ ਦੋ ਯਾਤਰਾਵਾਂ, ਯੋਜਨਾ ਦੇ ਅਨੁਸਾਰ ਯੋਜਨਾਬੱਧ ਖੇਤਰਾਂ ਲਈ;
2) ਇਕ ਜਾਂ ਦੋ ਸਿਖਲਾਈ ਯੂਨਿਟਾਂ ਨੂੰ ਰਾਜ ਦੀ ਸਰਹੱਦ ਦੇ 5 ਕਿਲੋਮੀਟਰ ਤੋਂ ਨੇੜੇ ਲਿਆਉਣ ਤੋਂ ਬਿਨਾਂ, ਯੋਜਨਾ ਦੇ ਅਨੁਸਾਰ ਦੱਸੇ ਗਏ ਰੂਟਾਂ ਦੇ ਨਾਲ ਉਹਨਾਂ ਦੀ ਪੇਸ਼ਗੀ ਦੇ ਨਾਲ, ਉਹਨਾਂ ਦੀ ਲੜਾਈ ਦੀ ਤਿਆਰੀ ਦੀ ਪੂਰੀ ਤਰ੍ਹਾਂ ਜਾਂਚ ਦੇ ਨਾਲ, ਅਲਰਟ ਯੂਨਿਟਾਂ ਲਈ ਬਾਹਰ ਨਿਕਲਦੇ ਹਨ।
ਲੜਾਈ ਦੀਆਂ ਚੇਤਾਵਨੀਆਂ ਅਤੇ ਅਭਿਆਸਾਂ ਦੇ ਸੰਚਾਲਨ ਲਈ ਕੈਲੰਡਰ ਯੋਜਨਾ ਨੂੰ ਕਵਰ ਖੇਤਰ ਲਈ ਯੋਜਨਾ ਦੇ ਨਾਲ-ਨਾਲ ਪ੍ਰਵਾਨਗੀ ਲਈ ਮੇਰੇ ਕੋਲ ਜਮ੍ਹਾ ਕੀਤਾ ਜਾਣਾ ਚਾਹੀਦਾ ਹੈ।
ਜ਼ੈਪੋਵੋ ਫੌਜਾਂ ਦਾ ਕਮਾਂਡਰ
ਫੌਜ ਦੇ ਜਨਰਲ ਡੀ. ਪਾਵਲੋਵ
ZapOVO ਦੀ ਮਿਲਟਰੀ ਕੌਂਸਲ ਦੇ ਮੈਂਬਰ
ਕੋਰ ਕਮਿਸ਼ਨਰ ਫੋਮਿਨੀਖ
ZapOVO ਦੇ ਚੀਫ ਆਫ ਸਟਾਫ
ਮੇਜਰ ਜਨਰਲ ਕਲੀਮੋਵਸਕੀਖ
ਲੈਟਰਹੈੱਡ 'ਤੇ ਟਾਈਪਸਕ੍ਰਿਪਟ: “NGO USSR। ਪੱਛਮੀ ਵਿਸ਼ੇਸ਼ ਮਿਲਟਰੀ ਜ਼ਿਲ੍ਹੇ ਦਾ ਹੈੱਡਕੁਆਰਟਰ।" ਪ੍ਰਦਰਸ਼ਨਕਾਰ: ਡਿਪਟੀ ZapOVO ਦੇ ਚੀਫ਼ ਆਫ਼ ਸਟਾਫ, ਮੇਜਰ ਜਨਰਲ ਸੇਮੇਨੋਵ। ਡਿਸਪੈਚ ਦਰਸਾਏ ਗਏ। ਅਸਲੀ, ਆਟੋਗ੍ਰਾਫ।
TsAMO RF, f. 16, ਓ. 2951, ਨੰ. 248, ਪੀ.ਪੀ. 36-54.
ਪ੍ਰਕਾਸ਼ਿਤ: 1941: 2 ਕਿਤਾਬਾਂ ਵਿੱਚ. ਕਿਤਾਬ 1./ ਕੰਪ. L. E. Reshin ਅਤੇ ਹੋਰ; ਐਡ. ਵੀ.ਪੀ. ਨੌਮੋਵਾ; ਦਾਖਲਾ ਕਲਾ। acad. ਏ.ਐਨ.ਯਾਕੋਵਲੇਵਾ. – ਐੱਮ.: ਇੰਟਰਨੈਸ਼ਨਲ ਫਾਊਂਡੇਸ਼ਨ “ਡੈਮੋਕਰੇਸੀ”, 1998। – ਪੀ. 201-209।
7. ਨਵੰਬਰ 1940 ਤੋਂ 10 ਜੂਨ, 1941 ਤੱਕ ਯੂਐਸਐਸਆਰ ਸਰਹੱਦ ਦੀ ਉਲੰਘਣਾ 'ਤੇ ਨੰਬਰ 1996/6
12 ਜੂਨ 1941 ਈ
ਅਕਤੂਬਰ 1940 ਤੋਂ ਬਾਅਦ, ਯਾਨੀ ਕਿ 10 ਜੂਨ, 1941 ਤੱਕ, 185 ਜਹਾਜ਼ਾਂ ਨੇ ਜਰਮਨੀ ਤੋਂ ਯੂਐਸਐਸਆਰ ਦੀ ਸਰਹੱਦ ਦੀ ਉਲੰਘਣਾ ਕੀਤੀ। ਜਰਮਨ ਜਹਾਜ਼ਾਂ ਦੁਆਰਾ ਸਾਡੀ ਸਰਹੱਦ ਦੀ ਉਲੰਘਣਾ ਪਿਛਲੇ ਡੇਢ ਮਹੀਨੇ ਤੋਂ ਖਾਸ ਤੌਰ 'ਤੇ ਤੇਜ਼ ਹੋ ਗਈ ਹੈ। ਮਈ ਅਤੇ ਜੂਨ 1941 ਦੇ 10 ਦਿਨਾਂ ਵਿਚ ਇਕੱਲੇ, 91 ਜਰਮਨ ਜਹਾਜ਼ਾਂ ਨੇ ਯੂਐਸਐਸਆਰ ਦੀ ਸਰਹੱਦ ਦੀ ਉਲੰਘਣਾ ਕੀਤੀ।
ਜਰਮਨ ਜਹਾਜ਼ਾਂ ਦੁਆਰਾ ਯੂਐਸਐਸਆਰ ਸਰਹੱਦ ਦੀ ਉਲੰਘਣਾ ਬੇਤਰਤੀਬੇ ਨਹੀਂ ਹੈ, ਜਿਸਦੀ ਪੁਸ਼ਟੀ ਸਾਡੇ ਖੇਤਰ ਉੱਤੇ ਉਡਾਣਾਂ ਦੀ ਦਿਸ਼ਾ ਅਤੇ ਡੂੰਘਾਈ ਦੁਆਰਾ ਕੀਤੀ ਜਾਂਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਜਰਮਨ ਜਹਾਜ਼ਾਂ ਨੇ ਸਾਡੇ ਖੇਤਰ ਵਿੱਚ 100 ਕਿਲੋਮੀਟਰ ਜਾਂ ਇਸ ਤੋਂ ਵੱਧ ਤੱਕ ਉਡਾਣ ਭਰੀ, ਅਤੇ ਖਾਸ ਤੌਰ 'ਤੇ ਉਨ੍ਹਾਂ ਖੇਤਰਾਂ ਦੀ ਦਿਸ਼ਾ ਵਿੱਚ ਜਿੱਥੇ ਰੱਖਿਆਤਮਕ ਢਾਂਚੇ ਬਣਾਏ ਜਾ ਰਹੇ ਸਨ, ਅਤੇ ਲਾਲ ਫੌਜ ਦੇ ਵੱਡੇ ਗੈਰੀਸਨ ਦੇ ਸਥਾਨਾਂ ਉੱਤੇ।
ਇਸ ਸਾਲ ਦੇ 15 ਅਪ੍ਰੈਲ ਨੂੰ, ਰਿਵਨੇ ਦੇ ਖੇਤਰ ਵਿੱਚ, ਰੈੱਡ ਆਰਮੀ ਦੇ ਲੜਾਕਿਆਂ ਨੇ ਇੱਕ ਜਰਮਨ ਫੌਜੀ ਜਹਾਜ਼ ਨੂੰ ਉਤਾਰਿਆ, ਜਿਸ ਦੇ ਚਾਲਕ ਦਲ ਵਿੱਚ ਯੂਕਰੇਨੀ SSR ਦੇ ਚੇਰਨੀਗੋਵ ਖੇਤਰ ਦੇ ਨਕਸ਼ੇ ਸਨ, ਨਾਲ ਹੀ ਏਰੀਅਲ ਫੋਟੋਗ੍ਰਾਫੀ ਉਪਕਰਣ ਅਤੇ ਫਿਲਮ ਵੀ ਸੀ। ਇਸ ਜਹਾਜ਼ ਨੇ ਸਾਡੇ ਖੇਤਰ ਵਿੱਚ 200 ਕਿਲੋਮੀਟਰ ਦੀ ਡੂੰਘਾਈ ਤੱਕ ਉਡਾਣ ਭਰੀ...
1 ਜਨਵਰੀ ਤੋਂ 10 ਜੂਨ, 1941 ਤੱਕ, ਯਾਨੀ ਕਿ 5 ਮਹੀਨੇ ਅਤੇ 10 ਦਿਨਾਂ ਵਿੱਚ, ਜਰਮਨੀ ਤੋਂ ਕੁੱਲ 2,080 ਸਰਹੱਦ ਦੀ ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਗਿਣਤੀ ਵਿੱਚੋਂ 183 ਜਰਮਨ ਖੁਫੀਆ ਏਜੰਟ ਪਹਿਲਾਂ ਹੀ ਬੇਨਕਾਬ ਹੋ ਚੁੱਕੇ ਹਨ।
ਮਹੀਨੇ ਦੇ ਹਿਸਾਬ ਨਾਲ 1941 ਲਈ ਸਰਹੱਦ ਦੀ ਉਲੰਘਣਾ ਕਰਨ ਵਾਲਿਆਂ ਦੀ ਨਜ਼ਰਬੰਦੀ ਦੀ ਗਿਣਤੀ ਸੀ: ਜਨਵਰੀ ਵਿੱਚ - 503, ਫਰਵਰੀ ਵਿੱਚ - 175, ਮਾਰਚ ਵਿੱਚ - 381, ਅਪ੍ਰੈਲ ਵਿੱਚ - 260। ਮਈ ਵਿੱਚ ਅਤੇ ਜੂਨ ਵਿੱਚ 10 ਦਿਨਾਂ ਲਈ, ਜਰਮਨੀ ਤੋਂ ਨਜ਼ਰਬੰਦ ਉਲੰਘਣਾ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਮਈ ਵਿੱਚ 353 ਉਲੰਘਣਾ ਕਰਨ ਵਾਲਿਆਂ ਨੂੰ ਅਤੇ ਜੂਨ ਦੇ 10 ਦਿਨਾਂ ਲਈ 108 ਨੂੰ ਹਿਰਾਸਤ ਵਿੱਚ ਲਿਆ ਗਿਆ।
ਸਾਢੇ ਪੰਜ ਮਹੀਨਿਆਂ ਦੇ ਦੌਰਾਨ, ਜਦੋਂ ਹਥਿਆਰਬੰਦ ਵਿਰੋਧ ਦੇ ਸਬੰਧ ਵਿੱਚ ਜਰਮਨੀ ਦੀ ਸਰਹੱਦ 'ਤੇ ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਤਾਂ 36 ਸਰਹੱਦ ਦੀ ਉਲੰਘਣਾ ਕਰਨ ਵਾਲੇ ਮਾਰੇ ਗਏ ਸਨ ਅਤੇ 25 ਜ਼ਖਮੀ ਹੋ ਗਏ ਸਨ।
ਹਾਲ ਹੀ ਵਿੱਚ, ਪੋਰਟੇਬਲ ਟ੍ਰਾਂਸਸੀਵਰ ਰੇਡੀਓ, ਹਥਿਆਰਾਂ ਅਤੇ ਗ੍ਰਨੇਡਾਂ ਨਾਲ ਲੈਸ, ਯੂਐਸਐਸਆਰ ਵਿੱਚ ਛੱਡੇ ਗਏ ਜਰਮਨ ਖੁਫੀਆ ਏਜੰਸੀਆਂ ਦੇ ਏਜੰਟਾਂ ਨੂੰ ਹਿਰਾਸਤ ਵਿੱਚ ਲੈਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਯੂਐਸਐਸਆਰ ਦੇ ਅੰਦਰੂਨੀ ਮਾਮਲਿਆਂ ਦੇ ਪੀਪਲਜ਼ ਕਮਿਸਰ
ਬੇਰੀਆ
ਰਸ਼ੀਅਨ ਫੈਡਰੇਸ਼ਨ ਦੇ ਐਫਐਸਬੀ ਦਾ ਕੇਂਦਰੀ ਪ੍ਰਸ਼ਾਸਨ, ਐਫ. ਜ਼ੋਸ, ਓ. 8, ਸਮਾਂ ਨੰ. 9, ਪੀ.ਪੀ. 87-89.
ਪ੍ਰਕਾਸ਼ਿਤ: http://bdsa.ru/sovnarkom-1941-god/1959-544-1940-10-1941
8. ਸੋਵੀਅਤ ਯੂਨੀਅਨ 'ਤੇ ਹਮਲੇ ਦੀ ਤਾਰੀਖ ਤੈਅ ਕਰਨ 'ਤੇ
10 ਜੂਨ 1941 ਈ
ਜ਼ਮੀਨੀ ਬਲਾਂ ਦੀ ਹਾਈ ਕਮਾਂਡ ਦੁਆਰਾ ਪੇਸ਼ ਪ੍ਰਸਤਾਵ ਦੇ ਆਧਾਰ 'ਤੇ, ਹਥਿਆਰਬੰਦ ਸੈਨਾਵਾਂ ਦੀ ਸੁਪਰੀਮ ਹਾਈ ਕਮਾਂਡ ਨੇ ਫੌਜੀ ਕਾਰਵਾਈ ਦੀਆਂ ਤਿਆਰੀਆਂ ਲਈ ਹੇਠ ਲਿਖੀਆਂ ਸਮਾਂ ਸੀਮਾਵਾਂ ਨਿਰਧਾਰਤ ਕੀਤੀਆਂ:
1. 22 ਜੂਨ ਨੂੰ ਓਪਰੇਸ਼ਨ ਬਾਰਬਾਰੋਸਾ ਦੇ ਡੀ-ਡੇ ਵਜੋਂ ਵਿਚਾਰ ਕਰਨ ਦਾ ਪ੍ਰਸਤਾਵ ਹੈ।
2. ਜੇਕਰ ਇਹ ਸਮਾਂ-ਸੀਮਾ ਮੁਲਤਵੀ ਕੀਤੀ ਜਾਂਦੀ ਹੈ, ਤਾਂ ਸੰਬੰਧਿਤ ਫੈਸਲਾ 18 ਜੂਨ ਤੋਂ ਬਾਅਦ ਵਿੱਚ ਲਿਆ ਜਾਵੇਗਾ। ਅਜਿਹੇ 'ਚ ਮੁੱਖ ਹਮਲੇ ਦੀ ਦਿਸ਼ਾ 'ਤੇ ਡਾਟਾ ਗੁਪਤ ਰੱਖਿਆ ਜਾਵੇਗਾ।
3. 21 ਜੂਨ ਨੂੰ 13.00 ਵਜੇ, ਹੇਠਾਂ ਦਿੱਤੇ ਦੋ ਸਿਗਨਲਾਂ ਵਿੱਚੋਂ ਇੱਕ ਸੈਨਿਕਾਂ ਨੂੰ ਸੰਚਾਰਿਤ ਕੀਤਾ ਜਾਵੇਗਾ:
a) ਡਾਰਟਮੰਡ ਸਿਗਨਲ। ਇਸਦਾ ਮਤਲਬ ਹੈ ਕਿ ਹਮਲਾ 22 ਜੂਨ ਨੂੰ ਯੋਜਨਾ ਅਨੁਸਾਰ ਸ਼ੁਰੂ ਹੋ ਜਾਵੇਗਾ ਅਤੇ ਇਹ ਹੁਕਮ ਖੁੱਲ੍ਹੇਆਮ ਕੀਤੇ ਜਾ ਸਕਦੇ ਹਨ;
b) ਅਲਟਨ ਸਿਗਨਲ। ਇਸਦਾ ਮਤਲਬ ਹੈ ਕਿ ਅਪਮਾਨਜਨਕ ਕਿਸੇ ਹੋਰ ਮਿਤੀ ਲਈ ਮੁਲਤਵੀ ਕੀਤਾ ਗਿਆ ਹੈ; ਪਰ ਇਸ ਸਥਿਤੀ ਵਿੱਚ ਜਰਮਨ ਫੌਜਾਂ ਦੀ ਇਕਾਗਰਤਾ ਦੇ ਟੀਚਿਆਂ ਦਾ ਪੂਰੀ ਤਰ੍ਹਾਂ ਖੁਲਾਸਾ ਕਰਨਾ ਜ਼ਰੂਰੀ ਹੋਵੇਗਾ, ਕਿਉਂਕਿ ਬਾਅਦ ਵਾਲੇ ਪਹਿਲਾਂ ਹੀ ਪੂਰੀ ਲੜਾਈ ਦੀ ਤਿਆਰੀ ਵਿੱਚ ਹੋਣਗੇ.
4. 22 ਜੂਨ, 3 ਘੰਟੇ 30 ਮਿੰਟ: ਜ਼ਮੀਨੀ ਫੌਜਾਂ ਦੇ ਹਮਲੇ ਦੀ ਸ਼ੁਰੂਆਤ ਅਤੇ ਸਰਹੱਦ ਪਾਰ ਤੋਂ ਹਵਾਬਾਜ਼ੀ ਦੀ ਉਡਾਣ। ਜੇਕਰ ਮੌਸਮ ਸੰਬੰਧੀ ਸਥਿਤੀਆਂ ਹਵਾਬਾਜ਼ੀ ਦੇ ਰਵਾਨਗੀ ਵਿੱਚ ਦੇਰੀ ਕਰਦੀਆਂ ਹਨ, ਤਾਂ ਜ਼ਮੀਨੀ ਬਲ ਆਪਣੇ ਆਪ ਇੱਕ ਹਮਲਾ ਸ਼ੁਰੂ ਕਰਨਗੇ।
ਜਰਮਨ ਤੋਂ ਅਨੁਵਾਦ: DMA ਪੋਟਸਡੈਮ, H 02.02/10/43, BI.689.
ਪ੍ਰਕਾਸ਼ਿਤ: http://bdsa.ru/sovnarkom-1941-god/1951-536-10-1941
9. ਸਕਾਈ ਬਾਰਡਰ ਡਿਟੈਚਮੈਂਟ ਦੇ ਕਮਾਂਡਿੰਗ ਸਟਾਫ਼ ਦੇ ਪਰਿਵਾਰਾਂ ਨੂੰ ਬਾਹਰ ਕੱਢਣ ਦੀ ਇਜਾਜ਼ਤ 'ਤੇ ਅੰਦਰੂਨੀ ਮਾਮਲਿਆਂ ਦੇ ਡਿਪਟੀ ਪੀਪਲਜ਼ ਕਮਿਸਰ ਤੋਂ ਮੀਮੋ
20 ਜੂਨ 1941 ਈ
ਯੂਕਰੇਨੀ ਐਸਐਸਆਰ ਦੇ ਸਰਹੱਦੀ ਸੈਨਿਕਾਂ ਦੇ ਮੁਖੀ, ਮੇਜਰ ਜਨਰਲ ਕਾਮਰੇਡ ਖੋਮੇਂਕੋ ਨੇ ਦੱਸਿਆ ਕਿ ਇਸ ਸਾਲ 18 ਜੂਨ ਦੇ ਅੰਕੜਿਆਂ ਅਨੁਸਾਰ. ਗਰੁਬੇਸ਼ੋਵ ਵਿੱਚ ਜਰਮਨ ਖੋਜ ਬਿੰਦੂ ਕਥਿਤ ਤੌਰ 'ਤੇ ਆਪਣੀਆਂ ਗਤੀਵਿਧੀਆਂ ਨੂੰ ਬੰਦ ਕਰ ਦਿੰਦਾ ਹੈ ਅਤੇ ਦੁਸ਼ਮਣੀ ਦੇ ਕਥਿਤ ਪ੍ਰਕੋਪ ਦੇ ਸਬੰਧ ਵਿੱਚ ਪਿਛਲੇ ਪਾਸੇ ਚਲਾ ਜਾਂਦਾ ਹੈ।
ਬੀਐਸਐਸਆਰ ਦੇ ਐਨਕੇਵੀਡੀ ਦੇ ਸਰਹੱਦੀ ਸੈਨਿਕਾਂ ਦੇ ਮੁਖੀ, ਲੈਫਟੀਨੈਂਟ ਜਨਰਲ ਕਾਮਰੇਡ ਬੋਗਦਾਨੋਵ ਨੇ ਦੱਸਿਆ ਕਿ ਬਾਲਟਿਕ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਦੇ ਆਦੇਸ਼ ਦੁਆਰਾ, ਟੌਰੋਜਨ ਦਿਸ਼ਾ ਦੇ ਰੈੱਡ ਆਰਮੀ ਯੂਨਿਟਾਂ ਦੇ ਕਮਾਂਡਿੰਗ ਸਟਾਫ ਦੇ ਪਰਿਵਾਰ ਨਿਕਾਸੀ ਦੀ ਤਿਆਰੀ ਕਰ ਰਹੇ ਸਨ। .
ਟੀ. ਬੋਗਦਾਨੋਵ ਨੇ ਸ਼ਕੀਆਈ ਸਰਹੱਦੀ ਟੁਕੜੀ ਦੇ ਕਮਾਂਡਰਾਂ ਦੇ ਪਰਿਵਾਰਾਂ ਨੂੰ ਕੱਢਣ ਲਈ ਨਿਰਦੇਸ਼ਾਂ ਦੀ ਮੰਗ ਕੀਤੀ, ਜਿਸ ਲਈ ਉਨ੍ਹਾਂ ਨੂੰ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।
NKVD ਸਰਹੱਦੀ ਸੈਨਿਕਾਂ ਦੇ 7ਵੇਂ ਹਵਾਈ ਸਕੁਐਡਰਨ ਦੇ ਕਮਾਂਡਰ ਨੇ ਇਸ ਸਾਲ 20 ਜੂਨ ਨੂੰ ਰਿਪੋਰਟ ਦਿੱਤੀ। ਉਸਨੂੰ ਬਲੈਕ ਸਾਗਰ ਫਲੀਟ ਦੇ ਕਮਾਂਡਰ ਤੋਂ ਸਕੁਐਡਰਨ ਨੂੰ ਓਡੇਸਾ ਨੇਵਲ ਬੇਸ ਦੇ ਕਮਾਂਡਰ ਦੀ ਕਾਰਜਸ਼ੀਲ ਅਧੀਨਗੀ ਵਿੱਚ ਤਬਦੀਲ ਕਰਨ ਲਈ ਇੱਕ ਟੈਲੀਗ੍ਰਾਫਿਕ ਆਰਡਰ ਪ੍ਰਾਪਤ ਹੋਇਆ, ਇਸ ਨੂੰ ਲਾਮਬੰਦ ਕਰਨ ਅਤੇ ਇਸਨੂੰ ਪੂਰੀ ਲੜਾਈ ਦੀ ਤਿਆਰੀ ਵਿੱਚ ਲਿਆਉਣ ਲਈ।
ਮੈਂ ਤੁਹਾਡੇ ਨਿਰਦੇਸ਼ਾਂ ਲਈ ਪੁੱਛਦਾ ਹਾਂ
ਲੈਫਟੀਨੈਂਟ ਜਨਰਲ ਮਾਸਲੇਨੀਕੋਵ
ਪ੍ਰਕਾਸ਼ਿਤ: ਯੂਐਸਐਸਆਰ ਦੀ ਸਰਹੱਦੀ ਫੌਜ. 1939–1941: ਦਸਤਾਵੇਜ਼ਾਂ ਅਤੇ ਸਮੱਗਰੀਆਂ ਦਾ ਸੰਗ੍ਰਹਿ।/ਅਧਿਆਇ। ਐਡ ਪੀ.ਆਈ. ਜ਼ਰੀਯਾਨੋਵ - ਐਮ: ਨੌਕਾ, 1970. ਪੰਨਾ 402.
10. ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਹੁਕਮ
20 ਜੂਨ 1941 ਈ
ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ, ਮੈਂ ਆਦੇਸ਼ ਦਿੰਦਾ ਹਾਂ:
1. 30 ਜੂਨ, 1941 ਤੱਕ, ਕਰਮਚਾਰੀਆਂ ਦੇ ਨਾਲ ਅਨੁਸੂਚਿਤ ਸਿਖਲਾਈ ਦਾ ਆਯੋਜਨ ਨਹੀਂ ਕੀਤਾ ਜਾਣਾ ਚਾਹੀਦਾ ਹੈ.
2. ਜਿਹੜੇ ਕਰਮਚਾਰੀ ਸਿਖਲਾਈ ਚੌਕੀਆਂ 'ਤੇ ਸਿਖਲਾਈ ਕੈਂਪਾਂ 'ਤੇ ਹਨ, ਉਨ੍ਹਾਂ ਨੂੰ ਤੁਰੰਤ ਲਾਈਨ ਚੌਕੀਆਂ 'ਤੇ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਅਤੇ ਹੁਣ ਤੋਂ ਅਗਲੇ ਨੋਟਿਸ ਤੱਕ ਨਹੀਂ ਬੁਲਾਇਆ ਜਾਵੇਗਾ।
3. ਲਾਈਟ ਮਸ਼ੀਨ ਗੰਨਰਾਂ ਦੇ ਸਾਰੇ ਕਰਮਚਾਰੀ ਸਿਖਲਾਈ ਚੌਕੀਆਂ 'ਤੇ ਤਿੰਨ ਦਿਨਾਂ ਸਿਖਲਾਈ ਕੈਂਪ ਵਿੱਚੋਂ ਲੰਘਦੇ ਹਨ, ਹਰੇਕ ਲਾਈਨ ਚੌਕੀ ਤੋਂ ਦੋ ਮਸ਼ੀਨ ਗੰਨਰਾਂ ਨੂੰ ਬੁਲਾਉਂਦੇ ਹਨ।
4. 30 ਜੂਨ, 1941 ਤੱਕ ਕਰਮਚਾਰੀਆਂ ਨੂੰ ਕੋਈ ਦਿਨ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ।
5. ਰਾਤ ਨੂੰ ਬਾਰਡਰ ਗਸ਼ਤ (23.00 ਤੋਂ 5.00 ਤੱਕ) ਨੂੰ ਤਿੰਨ-ਤਿੰਨ ਵਿਅਕਤੀਆਂ ਦੀ ਰਚਨਾ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਸਾਰੀਆਂ ਲਾਈਟ ਮਸ਼ੀਨ ਗੰਨਾਂ ਨੂੰ ਰਾਤ ਦੇ ਦਸਤੇ ਵਿੱਚ ਸਭ ਤੋਂ ਮਹੱਤਵਪੂਰਨ ਦਿਸ਼ਾਵਾਂ ਵਿੱਚ ਵਰਤਿਆ ਜਾਣਾ ਚਾਹੀਦਾ ਹੈ।
6. ਰਾਤ ਨੂੰ ਪਹਿਰਾਵੇ ਵਿਚ ਰਹਿਣ ਦੀ ਮਿਆਦ 6 ਘੰਟੇ ਹੈ, ਦਿਨ ਵਿਚ 4 ਘੰਟੇ.
7. ਡਿਊਟੀ ਲਈ ਲੋਕਾਂ ਦੀ ਗਿਣਤੀ ਦੀ ਗਣਨਾ ਕਰੋ ਤਾਂ ਜੋ 23.00 ਤੋਂ 5.00 ਤੱਕ ਸਾਰੇ ਲੋਕ ਸਰਹੱਦ 'ਤੇ ਸੇਵਾ ਕਰਨ, 23.00 ਅਤੇ ਸੰਤਰੀ ਗਾਰਡਾਂ ਤੱਕ ਗਸ਼ਤ ਤੋਂ ਵਾਪਸ ਆਉਣ ਵਾਲਿਆਂ ਨੂੰ ਛੱਡ ਕੇ।
8. ਵਿਅਕਤੀਗਤ, ਸਭ ਤੋਂ ਕਮਜ਼ੋਰ ਦਿਸ਼ਾ ਨਿਰਦੇਸ਼ਾਂ 'ਤੇ, ਚੌਕੀ ਦੇ ਸਹਾਇਕ ਮੁਖੀ ਦੀ ਕਮਾਂਡ ਹੇਠ ਦਸ ਦਿਨਾਂ ਲਈ ਪੋਸਟਾਂ ਸਥਾਪਤ ਕਰੋ।
9. ਦਿਨ ਦੇ ਦੌਰਾਨ ਨਿਯੰਤਰਣ ਪੱਟੀ ਦੀ ਜਾਂਚ ਘੋੜਸਵਾਰਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਹਰ ਇੱਕ ਦਸਤੇ ਵਿੱਚ ਦੋ ਲੋਕ ਸ਼ਾਮਲ ਹੁੰਦੇ ਹਨ, ਸੇਵਾ ਜੀਵਨ - ਸਾਈਟ ਦੇ ਨਾਲ ਖੱਬੇ ਅਤੇ ਸੱਜੇ ਪਾਸੇ ਲਗਾਤਾਰ ਅੰਦੋਲਨ ਦੇ 8 - 9 ਘੰਟੇ।
10. ਰਾਤ ਨੂੰ, ਗੀਅਰਬਾਕਸ ਅਤੇ ਹਰੇਕ ਪੁਆਇੰਟ ਨੂੰ ਘੱਟੋ-ਘੱਟ ਹਰ ਡੇਢ ਘੰਟੇ ਦੀ ਜਾਂਚ ਕਰੋ। ਹਰੇਕ ਚੌਕੀ ਦੀ ਕਮਾਂਡ ਪੋਸਟ ਨੂੰ ਦੋ ਜਾਂ ਤਿੰਨ ਭਾਗਾਂ ਵਿੱਚ ਵੰਡੋ।
11. ਬਾਰਡਰ ਗਾਰਡ ਬਾਰਡਰ ਲਾਈਨ ਤੋਂ 300 ਮੀਟਰ ਤੋਂ ਘੱਟ ਦੂਰ ਸਥਿਤ ਹੋਣੇ ਚਾਹੀਦੇ ਹਨ।
ਪ੍ਰਕਾਸ਼ਿਤ: ਯੂਐਸਐਸਆਰ ਦੀ ਸਰਹੱਦੀ ਫੌਜ. 1939–1941: ਦਸਤਾਵੇਜ਼ਾਂ ਅਤੇ ਸਮੱਗਰੀਆਂ ਦਾ ਸੰਗ੍ਰਹਿ।/ਅਧਿਆਇ। ਐਡ ਪੀ.ਆਈ. ਜ਼ਰੀਯਾਨੋਵ - ਐਮ: ਨੌਕਾ, 1970. ਪੀ. 402-403.
11. ਮਿਲਟਰੀ ਕੌਂਸਲ ਕੋਵੋ ਨੰਬਰ ਏ1-00211 ਦਾ ਨਿਰਦੇਸ਼
11 ਜੂਨ 1941 ਈ
ਸਿਖਰ ਗੁਪਤ
ਖਾਸ ਮਹੱਤਤਾ ਦੇ
ਸਾਬਕਾ ਨੰ.1
1. ਸਰਹੱਦੀ ਸੈਨਿਕਾਂ ਦੀ ਸਹਾਇਤਾ ਲਈ ਨਿਰਧਾਰਤ ਯੂਨਿਟਾਂ ਅਤੇ ਟੁਕੜੀਆਂ ਨੂੰ ਕਵਰ ਕਰਨ ਦੇ ਲੜਾਈ ਦੀ ਤਿਆਰੀ ਦੇ ਸਮੇਂ ਨੂੰ ਘਟਾਉਣ ਲਈ, ਹੇਠਾਂ ਦਿੱਤੇ ਉਪਾਅ ਕਰੋ:
ਰਾਈਫਲ, ਘੋੜਸਵਾਰ ਅਤੇ ਤੋਪਖਾਨੇ ਦੀਆਂ ਇਕਾਈਆਂ
a) ਸੀਲਬੰਦ ਬਕਸਿਆਂ ਵਿੱਚ ਰਾਈਫਲ ਕਾਰਤੂਸ ਦੀ ਪੋਰਟੇਬਲ ਸਪਲਾਈ ਰੱਖੋ। ਹਰੇਕ ਭਾਰੀ ਮਸ਼ੀਨ ਗਨ ਲਈ, 50% ਅਸਲਾ ਲੋਡ ਅਤੇ ਡੱਬਿਆਂ ਵਿੱਚ ਪੈਕ ਕਰੋ, ਅਤੇ ਲਾਈਟ ਮਸ਼ੀਨ ਗਨ ਲਈ, ਲੋਡ ਕੀਤੇ ਮੈਗਜ਼ੀਨਾਂ ਦਾ 50%।
ਕਾਰਤੂਸਾਂ ਵਾਲੇ ਬਕਸੇ, ਭਰੀਆਂ ਟੇਪਾਂ ਵਾਲੇ ਬਕਸੇ ਅਤੇ ਡਿਸਕਾਂ ਨੂੰ ਵਿਸ਼ੇਸ਼ ਤੌਰ 'ਤੇ ਸੁਰੱਖਿਅਤ ਥਾਂਵਾਂ ਵਿੱਚ ਯੂਨਿਟਾਂ ਵਿੱਚ ਸੀਲਬੰਦ ਸਟੋਰ ਕੀਤਾ ਜਾਣਾ ਚਾਹੀਦਾ ਹੈ।
ਸਮੇਂ-ਸਮੇਂ 'ਤੇ ਡਿਸਕਾਂ ਅਤੇ ਕਾਰਤੂਸਾਂ ਨੂੰ ਤਾਜ਼ਾ ਕਰੋ ਅਤੇ ਟੇਪਾਂ ਨੂੰ ਸੁਕਾਓ। ਹਰ ਦੋ ਮਹੀਨਿਆਂ ਵਿੱਚ ਲਾਈਟ ਮਸ਼ੀਨ ਗਨ ਲਈ ਭਰੀਆਂ ਡਿਸਕਾਂ ਨੂੰ ਬਦਲੋ।
b) ਹੈਂਡ ਅਤੇ ਰਾਈਫਲ ਗ੍ਰਨੇਡਾਂ ਨੂੰ ਹਰੇਕ ਯੂਨਿਟ ਲਈ ਵਿਸ਼ੇਸ਼ ਬਕਸੇ ਵਿੱਚ ਯੂਨਿਟ ਵੇਅਰਹਾਊਸਾਂ ਵਿੱਚ ਸੈੱਟਾਂ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ ਹੈ।
c) ਸਾਰੀਆਂ ਕਵਰ ਯੂਨਿਟਾਂ ਲਈ ਤੋਪਖਾਨੇ ਦੇ ਗੋਲੇ ਅਤੇ ਐਮਰਜੈਂਸੀ ਖਾਣਾਂ ਦਾ 1/2 ਹਿੱਸਾ ਪੂਰੀ ਤਰ੍ਹਾਂ ਨਾਲ ਲੈਸ ਹੋਣਾ ਚਾਹੀਦਾ ਹੈ। ਯੂਨਿਟਾਂ ਵਿੱਚ, ਜਿੱਥੇ ਇਹ ਨਿਰਦੇਸ਼ ਪ੍ਰਾਪਤ ਕਰਨ ਤੋਂ ਪਹਿਲਾਂ, ਤੋਪਖਾਨੇ ਦੇ ਗੋਲੇ ਦੇ ਗੋਲਾ ਬਾਰੂਦ ਦੇ 1/2 ਤੋਂ ਵੱਧ ਲੋਡ ਨੂੰ ਅੰਤ ਵਿੱਚ ਲੈਸ ਕੀਤਾ ਗਿਆ ਸੀ, ਉਹਨਾਂ ਦੇ ਹੋਰ ਸਟੋਰੇਜ ਨੂੰ ਲੈਸ ਰੂਪ ਵਿੱਚ ਛੱਡ ਦਿੱਤਾ ਜਾਣਾ ਚਾਹੀਦਾ ਹੈ।
ਫੌਜੀ ਐਂਟੀ-ਏਅਰਕ੍ਰਾਫਟ ਤੋਪਖਾਨੇ ਲਈ, ਪੂਰੀ ਤਰ੍ਹਾਂ ਲੋਡ ਕੀਤੇ ਰੂਪ ਵਿੱਚ ਗੈਰ-ਬਦਲਣ ਵਾਲੇ ਤੋਪਖਾਨੇ ਦੇ ਗੋਲੇ ਦਾ 1/2 ਗੋਲਾ ਹੈ।
ਸ਼ੈੱਲਾਂ ਨੂੰ ਬੰਦ ਅਤੇ ਸੀਲਬੰਦ ਅੰਗਾਂ ਅਤੇ ਚਾਰਜਿੰਗ ਬਕਸਿਆਂ ਵਿੱਚ ਰੱਖੋ।
d) ਫੌਜੀ ਰਸਾਇਣਕ, ਇੰਜੀਨੀਅਰਿੰਗ ਅਤੇ ਸੰਚਾਰ ਉਪਕਰਨਾਂ ਨੂੰ ਯੂਨਿਟ ਵੇਅਰਹਾਊਸਾਂ ਵਿੱਚ, ਹਰੇਕ ਯੂਨਿਟ ਲਈ ਸੈੱਟਾਂ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ ਹੈ।
e) ਪੋਰਟੇਬਲ ਭੋਜਨ ਸਪਲਾਈ ਅਤੇ ਲੜਾਕੂਆਂ ਦੇ ਨਿੱਜੀ ਸਮਾਨ ਨੂੰ ਡਫੇਲ ਬੈਗਾਂ ਅਤੇ ਬੈਕਪੈਕਾਂ ਵਿੱਚ ਪਲੇਸਮੈਂਟ ਲਈ ਤਿਆਰ ਰੂਪ ਵਿੱਚ ਸਟੋਰ ਕਰੋ।
ਇਸ ਤੋਂ ਇਲਾਵਾ, ਯੂਨਿਟ ਦੇ ਗੋਦਾਮਾਂ ਵਿੱਚ, ਯੂਨਿਟ ਦੇ ਕਾਫਲੇ ਵਿੱਚ ਲੋਡ ਕਰਨ ਲਈ ਤਿਆਰ ਕੀਤੇ ਗਏ ਭੋਜਨ ਅਤੇ ਚਾਰੇ ਦਾ ਇੱਕ ਰੋਜ਼ਾਨਾ ਡੱਚਾ ਹਰੇਕ ਯੂਨਿਟ ਲਈ ਸਟੋਰ ਕਰੋ। ਰਸੋਈਆਂ ਅਤੇ ਕਾਫਲੇ ਉਹਨਾਂ ਨਾਲ ਸਪਲਾਈ ਕੀਤੇ ਗਏ ਸਾਜ਼ੋ-ਸਾਮਾਨ ਅਤੇ ਸਪੇਅਰ ਪਾਰਟਸ ਦੇ ਨਾਲ ਵਧੀਆ ਕੰਮ ਕਰਨ ਦੇ ਕ੍ਰਮ ਵਿੱਚ ਹੋਣੇ ਚਾਹੀਦੇ ਹਨ।
f) ਸਾਰੀਆਂ ਕਿਸਮਾਂ ਦੀਆਂ ਮਸ਼ੀਨਾਂ ਲਈ ਬਾਲਣ ਦੀ ਸਪਲਾਈ ਦੋ ਫਿਲਿੰਗ ਸਟੇਸ਼ਨ ਹੋਣੇ ਚਾਹੀਦੇ ਹਨ - ਇੱਕ ਕਾਰਾਂ (ਟਰੈਕਟਰਾਂ) ਦੀਆਂ ਟੈਂਕੀਆਂ ਵਿੱਚ ਅਤੇ ਇੱਕ ਟੈਂਕਾਂ ਵਿੱਚ (ਬੈਰਲ)।
g) ਸਰਦੀਆਂ ਦੀਆਂ ਸਥਿਤੀਆਂ ਵਿੱਚ, ਸਾਰੀਆਂ ਯੂਨਿਟਾਂ ਨੂੰ ਪੂਰੀ ਯੂਨਿਟ, ਮਿਟੇਨ ਅਤੇ ਕੈਮੋਫਲੇਜ ਸੂਟ ਲਈ ਗਰਮ ਅੰਡਰਵੀਅਰ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।
ਮੋਟਰ ਅਤੇ ਟੈਂਕ ਯੂਨਿਟ
h) ਯੂਨਿਟ ਦੇ ਗੋਦਾਮਾਂ ਵਿੱਚ ਹਰੇਕ ਲੜਾਕੂ ਵਾਹਨ ਲਈ, ਅੰਤਮ ਲੋਡ ਕੀਤੇ ਗਏ ਰੂਪ ਵਿੱਚ ਗੈਰ-ਬਦਲਣ ਵਾਲੇ ਤੋਪਖਾਨੇ ਦੇ ਗੋਲੇ ਦਾ 1/2 ਅਤੇ ਬੈਲਟਾਂ ਅਤੇ ਡਿਸਕਾਂ ਵਿੱਚ ਭਰੇ ਹੋਏ ਕਾਰਤੂਸ ਦੇ ਅਸਲੇ ਦਾ 50% ਰੱਖੋ। ਯੂਨਿਟਾਂ ਵਿੱਚ, ਜਿੱਥੇ ਇਹ ਨਿਰਦੇਸ਼ ਪ੍ਰਾਪਤ ਕਰਨ ਤੋਂ ਪਹਿਲਾਂ, ਤੋਪਖਾਨੇ ਦੇ ਗੋਲੇ ਦੇ ਗੋਲਾ ਬਾਰੂਦ ਦੇ 1/2 ਤੋਂ ਵੱਧ ਲੋਡ ਨੂੰ ਅੰਤ ਵਿੱਚ ਲੈਸ ਕੀਤਾ ਗਿਆ ਸੀ, ਉਹਨਾਂ ਦਾ ਹੋਰ ਸਟੋਰੇਜ ਲੈਸ ਰੂਪ ਵਿੱਚ ਜਾਰੀ ਰਹਿਣਾ ਚਾਹੀਦਾ ਹੈ।
ਸਟੋਰਾਂ ਨੂੰ ਹਰ ਦੋ ਮਹੀਨਿਆਂ ਬਾਅਦ ਦੁਬਾਰਾ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਵਾਹਨਾਂ ਵਿੱਚ ਸ਼ੈੱਲਾਂ ਅਤੇ ਲੋਡ ਕੀਤੇ ਮੈਗਜ਼ੀਨਾਂ ਦੀ ਸਟੋਰੇਜ ਨੂੰ ਲੜਾਈ ਦੀ ਚੇਤਾਵਨੀ ਦੇ ਐਲਾਨ 'ਤੇ ਕੀਤਾ ਜਾਣਾ ਚਾਹੀਦਾ ਹੈ।
b) ਹੋਰ ਸਾਰੀਆਂ ਕਿਸਮਾਂ ਦੀਆਂ ਸਪਲਾਈਆਂ ਨੂੰ ਰਾਈਫਲ, ਘੋੜਸਵਾਰ ਅਤੇ ਤੋਪਖਾਨੇ ਦੀਆਂ ਇਕਾਈਆਂ ਲਈ ਨਿਰਧਾਰਤ ਕ੍ਰਮ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ ਹੈ।
c) ਸਾਰੀਆਂ ਕਿਸਮਾਂ ਦੀਆਂ ਮਸ਼ੀਨਾਂ ਲਈ ਬਾਲਣ ਦੀ ਸਪਲਾਈ ਦੋ ਫਿਲਿੰਗ ਸਟੇਸ਼ਨ ਹੋਣੇ ਚਾਹੀਦੇ ਹਨ - ਇੱਕ ਕਾਰਾਂ (ਟਰੈਕਟਰਾਂ) ਦੀਆਂ ਟੈਂਕੀਆਂ ਵਿੱਚ ਅਤੇ ਇੱਕ ਟੈਂਕਾਂ ਵਿੱਚ (ਬੈਰਲ)।
2. ਅਲਰਟ 'ਤੇ ਕਵਰ ਯੂਨਿਟਾਂ ਅਤੇ ਸਰਹੱਦੀ ਸੈਨਿਕਾਂ ਦੀ ਸਹਾਇਤਾ ਯੂਨਿਟਾਂ ਨੂੰ ਵਧਾਉਣ ਦੇ ਮੁੱਦੇ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਮੈਂ ਸੁਚੇਤ ਤਿਆਰੀ ਲਈ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ: ਘੋੜੇ ਨਾਲ ਖਿੱਚੀਆਂ ਰਾਈਫਲ ਅਤੇ ਤੋਪਖਾਨੇ ਦੀਆਂ ਇਕਾਈਆਂ ਲਈ - 2 ਘੰਟੇ; ਘੋੜ-ਸਵਾਰ, ਮੋਟਰਾਈਜ਼ਡ ਮਸ਼ੀਨਾਈਜ਼ਡ ਯੂਨਿਟਾਂ ਅਤੇ ਮਸ਼ੀਨੀ ਤੋਪਖਾਨੇ ਲਈ - 3 ਘੰਟੇ। ਸਰਦੀਆਂ ਵਿੱਚ, ਹਿੱਸੇ ਕ੍ਰਮਵਾਰ 3 ਅਤੇ 4 ਘੰਟਿਆਂ ਵਿੱਚ ਤਿਆਰ ਹੋ ਜਾਂਦੇ ਹਨ। ਸਹਾਇਤਾ ਯੂਨਿਟਾਂ ਲਈ, ਤਿਆਰੀ 45 ਮਿੰਟ ਹੈ।
ਜਦੋਂ ਯੂਨਿਟ ਕਮਾਂਡ ਦੁਆਰਾ ਇੱਕ ਲੜਾਈ ਚੇਤਾਵਨੀ ਘੋਸ਼ਿਤ ਕੀਤੀ ਜਾਂਦੀ ਹੈ, ਤਾਂ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ:
a) ਕਮਾਂਡ ਅਤੇ ਰੈੱਡ ਆਰਮੀ ਦੇ ਜਵਾਨਾਂ ਨੂੰ ਸੁਰੱਖਿਆ ਯਕੀਨੀ ਬਣਾਉਣ ਅਤੇ ਯੂਨਿਟ ਦੇ ਮਾਰਸ਼ਲ ਲਾਅ ਵਿੱਚ ਜਾਣ ਤੋਂ ਪਹਿਲਾਂ ਸਾਰਾ ਕੰਮ ਕਰਨ ਦੀ ਯੋਗਤਾ ਨੂੰ ਯਕੀਨੀ ਬਣਾਉਣ ਲਈ ਗਿਣਤੀ ਵਿੱਚ ਨਿਰਧਾਰਤ ਕੀਤਾ ਜਾਂਦਾ ਹੈ। ਐਂਟੀ-ਏਅਰਕ੍ਰਾਫਟ ਮਸ਼ੀਨ ਗਨ ਅਤੇ ਤੋਪਖਾਨੇ ਪਹਿਲਾਂ ਤੋਂ ਤਿਆਰ ਫਾਇਰਿੰਗ ਪੋਜੀਸ਼ਨਾਂ 'ਤੇ ਕਬਜ਼ਾ ਕਰਦੇ ਹਨ ਅਤੇ ਦੁਸ਼ਮਣ ਦੇ ਜਹਾਜ਼ਾਂ ਅਤੇ ਪੈਰਾਟ੍ਰੋਪਰਾਂ 'ਤੇ ਤੁਰੰਤ ਗੋਲੀ ਚਲਾਉਣ ਲਈ ਤਿਆਰ ਹੁੰਦੇ ਹਨ।
b) ਗੋਦਾਮਾਂ, ਪਾਰਕਾਂ ਅਤੇ ਗੈਰੇਜਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
c) ਅੱਗ ਦੀ ਸਪਲਾਈ, ਈਂਧਨ ਅਤੇ ਭੋਜਨ ਦੀ ਢੋਆ-ਢੁਆਈਯੋਗ ਸਪਲਾਈ ਪਹਿਲੀ ਏਕੇਲੋਨ ਲਈ ਇੱਕ ਕਾਫਲੇ (ਲੜਾਈ ਵਾਹਨਾਂ) ਵਿੱਚ ਰੱਖੀ ਜਾਂਦੀ ਹੈ; ਅਸੈਂਬਲੀ ਪੁਆਇੰਟ 'ਤੇ ਫਾਇਰ ਸਪਲਾਈ ਦੀ ਪੋਰਟੇਬਲ ਸਪਲਾਈ ਦਿੱਤੀ ਜਾਂਦੀ ਹੈ। ਟੈਂਕ ਯੂਨਿਟਾਂ ਵਿੱਚ, ਕਾਰਤੂਸ ਅਤੇ ਸ਼ੈੱਲਾਂ ਵਾਲੇ ਰਸਾਲੇ ਵਾਹਨਾਂ ਵਿੱਚ ਰੱਖੇ ਜਾਂਦੇ ਹਨ।
d) ਇਹ ਜਾਂਚ ਕੀਤੀ ਜਾਂਦੀ ਹੈ ਕਿ ਸਾਰੇ ਲੜਾਈ ਅਤੇ ਟਰਾਂਸਪੋਰਟ ਵਾਹਨ ਪੂਰੀ ਤਰ੍ਹਾਂ ਬਾਲਣ ਅਤੇ ਤੇਲ ਨਾਲ ਭਰੇ ਹੋਏ ਹਨ।
e) ਪੂਰਵ-ਤਿਆਰ ਐਮਰਜੈਂਸੀ ਰਿਜ਼ਰਵ ਕਾਰਡ ਵਿਸ਼ੇਸ਼ ਆਦੇਸ਼ ਦੁਆਰਾ ਕਮਾਂਡ ਅਤੇ ਨਿਯੰਤਰਣ ਕਰਮਚਾਰੀਆਂ ਨੂੰ ਅਤੇ ਸਰਹੱਦੀ ਸੈਨਿਕਾਂ ਦੀ ਸਹਾਇਤਾ ਯੂਨਿਟਾਂ ਦੇ ਕਮਾਂਡਰਾਂ ਨੂੰ - ਤੁਰੰਤ ਦਿੱਤੇ ਜਾਂਦੇ ਹਨ।
f) ਸਾਰੇ ਕਰਮਚਾਰੀਆਂ ਨੂੰ ਕੰਬੈਟ ਗੈਸ ਮਾਸਕ ਜਾਰੀ ਕੀਤੇ ਜਾਂਦੇ ਹਨ।
g) ਟੈਲੀਫੋਨ ਤੱਤ ਵਿਸ਼ੇਸ਼ ਆਦੇਸ਼ ਦੁਆਰਾ ਪਾਣੀ ਨਾਲ ਭਰੇ ਜਾਂਦੇ ਹਨ।
ਅਲਾਰਮ 'ਤੇ ਯੂਨਿਟਾਂ ਨੂੰ ਵਧਾਉਣਾ ਅਤੇ ਅਸੈਂਬਲੀ ਪੁਆਇੰਟਾਂ 'ਤੇ ਉਨ੍ਹਾਂ ਦੀ ਰਵਾਨਗੀ ਨੂੰ ਆਟੋਮੇਸ਼ਨ ਦੇ ਬਿੰਦੂ 'ਤੇ ਲਿਆਉਣਾ ਚਾਹੀਦਾ ਹੈ, ਜਿਸ ਲਈ ਇਹ ਖਾਸ ਤੌਰ 'ਤੇ ਯੂਨਿਟ ਦੀ ਪੂਰੀ ਅੰਦਰੂਨੀ ਰੁਟੀਨ ਨੂੰ ਸਪਸ਼ਟ ਤੌਰ' ਤੇ ਸਥਾਪਿਤ ਕਰਨਾ, ਕੰਮ ਕਰਨਾ ਅਤੇ ਕਮਾਂਡ ਕਰਮਚਾਰੀਆਂ ਲਈ ਚੇਤਾਵਨੀ ਸੇਵਾ ਦੀ ਜਾਂਚ ਕਰਨਾ ਜ਼ਰੂਰੀ ਹੈ.
ਸੰਪੱਤੀ ਦੇ ਸਟੋਰੇਜ਼ ਨੂੰ ਯੂਨਿਟਾਂ ਲਈ ਇਸਦੀ ਤੇਜ਼ੀ ਨਾਲ ਰਿਲੀਜ਼ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
3. ਯੂਨਿਟਾਂ ਦੀ ਤਿਆਰੀ ਦੀ ਜਾਂਚ ਕਰਨ ਲਈ ਅਤੇ ਉਹਨਾਂ ਨੂੰ ਅਲਾਰਮ 'ਤੇ ਤੇਜ਼ੀ ਨਾਲ ਇਕੱਠੇ ਹੋਣ ਲਈ ਸਿਖਲਾਈ ਦੇਣ ਲਈ, ਮੈਂ ਕੰਬੈਟ ਟਰੇਨਿੰਗ ਅਲਾਰਮ ਸੈੱਟ ਕਰਦਾ ਹਾਂ।
ਲੜਾਈ ਸਿਖਲਾਈ ਅਲਾਰਮ ਯੂਨਿਟ ਕਮਾਂਡਰ ਅਤੇ ਇਸ ਤੋਂ ਉੱਪਰ ਦੇ ਤਤਕਾਲ ਅਤੇ ਸਿੱਧੇ ਉੱਚ ਅਧਿਕਾਰੀਆਂ ਦੁਆਰਾ ਕੀਤੇ ਜਾਂਦੇ ਹਨ।
ਫੌਜ ਅਤੇ ਜ਼ਿਲੇ ਦੀ ਮਿਲਟਰੀ ਕੌਂਸਲ ਦੀਆਂ ਵਿਸ਼ੇਸ਼ ਹਦਾਇਤਾਂ ਦੇ ਅਨੁਸਾਰ, ਫੌਜੀ ਵਿਭਾਗਾਂ ਦੇ ਕਮਾਂਡਰਾਂ ਅਤੇ ਜ਼ਿਲ੍ਹੇ (ਸਟਾਫ਼ ਦੇ ਮੁਖੀ, ਸੰਚਾਲਨ ਵਿਭਾਗ, ਫੌਜੀ ਸ਼ਾਖਾਵਾਂ ਦੇ ਮੁਖੀ) ਦੁਆਰਾ ਲੜਾਈ ਸਿਖਲਾਈ ਅਲਾਰਮ ਕੀਤੇ ਜਾ ਸਕਦੇ ਹਨ।
ਲੜਾਈ ਦੀਆਂ ਮਸ਼ਕਾਂ ਯੂਨਿਟ ਕਮਾਂਡਰ ਦੀ ਮੌਜੂਦਗੀ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਇੱਕ ਲੜਾਈ ਸਿਖਲਾਈ ਚੇਤਾਵਨੀ ਦੇ ਦੌਰਾਨ ਤੁਹਾਨੂੰ ਇਹ ਕਰਨਾ ਚਾਹੀਦਾ ਹੈ:
a) ਯੂਨਿਟਾਂ ਨੂੰ ਅਸੈਂਬਲੀ ਪੁਆਇੰਟਾਂ 'ਤੇ ਲਿਆਓ (ਯੂਨਿਟ ਦੀ ਅਲਾਰਮ ਯੋਜਨਾ ਦੇ ਅਨੁਸਾਰ);
b) ਲੜਾਈ ਦੀ ਚੇਤਾਵਨੀ ਦੇ ਮਾਮਲੇ ਵਿੱਚ ਸੀਲਬੰਦ ਪੈਕੇਜ ਨੂੰ ਨਾ ਖੋਲ੍ਹੋ;
c) ਸਿਪਾਹੀਆਂ ਨੂੰ ਕਾਰਤੂਸ ਨਾ ਦਿਓ, ਪਰ ਉਹਨਾਂ ਨੂੰ ਬਾਹਰ ਕੱਢੋ ਜਾਂ ਉਹਨਾਂ ਨੂੰ ਅਸੈਂਬਲੀ ਪੁਆਇੰਟ ਤੇ ਲੈ ਜਾਓ;
d) ਟੈਲੀਫੋਨ ਤੱਤ ਅਪਲੋਡ ਨਾ ਕਰੋ;
e) ਟੌਪੋਗ੍ਰਾਫਿਕ ਨਕਸ਼ਿਆਂ ਵਾਲੇ ਪੈਕੇਜ ਕਮਾਂਡ ਸਟਾਫ ਨੂੰ ਨਾ ਸੌਂਪੋ;
f) ਤਸਦੀਕ ਕਰਨ ਵਾਲੇ ਵਿਅਕਤੀ ਦੇ ਵਿਸ਼ੇਸ਼ ਆਦੇਸ਼ ਦੁਆਰਾ ਭੋਜਨ ਨੂੰ ਬਾਇਲਰਾਂ ਵਿੱਚ ਰੱਖੋ।
ਅਸੈਂਬਲੀ ਪੁਆਇੰਟ 'ਤੇ ਯੂਨਿਟ ਦੀ ਜਾਂਚ ਕਰਨ ਤੋਂ ਬਾਅਦ, ਇੰਸਪੈਕਟਰ ਸਭ ਕੁਝ ਸਪੱਸ਼ਟ ਕਰ ਦਿੰਦਾ ਹੈ ਜਾਂ ਯੂਨਿਟ ਨੂੰ ਸਿਖਲਾਈ ਦਾ ਕੰਮ ਸੌਂਪਦਾ ਹੈ।
ਇਸ ਨਿਰਦੇਸ਼ ਦੀ ਪਾਲਣਾ ਕਰਦੇ ਹੋਏ, ਫੌਜਾਂ ਦੀਆਂ ਮਿਲਟਰੀ ਕੌਂਸਲਾਂ ਤੁਰੰਤ ਅਧੀਨ ਸਰੂਪਾਂ ਅਤੇ ਯੂਨਿਟਾਂ ਨੂੰ ਸੰਬੰਧਿਤ ਆਦੇਸ਼ ਜਾਰੀ ਕਰਦੀਆਂ ਹਨ ਅਤੇ ਉਹਨਾਂ ਦੇ ਸਹੀ ਲਾਗੂ ਹੋਣ ਦੀ ਤਸਦੀਕ ਦਾ ਪ੍ਰਬੰਧ ਕਰਦੀਆਂ ਹਨ।
ਕੋਵੋ ਫੌਜਾਂ ਦਾ ਕਮਾਂਡਰ
ਕਰਨਲ ਜਨਰਲ ਕਿਰਪੋਨੋਸ
ਕੋਵੋ ਦੀ ਮਿਲਟਰੀ ਕੌਂਸਲ ਦੇ ਮੈਂਬਰ
ਕੋਰ ਕਮਿਸਰ ਵਾਸ਼ੁਗਿਨ
KOVO ਦੇ ਚੀਫ਼ ਆਫ਼ ਸਟਾਫ਼
ਲੈਫਟੀਨੈਂਟ ਜਨਰਲ Purkaev
ਲੈਟਰਹੈੱਡ 'ਤੇ ਟਾਈਪਸਕ੍ਰਿਪਟ: “NGO USSR। ਕੀਵ ਮਿਲਟਰੀ ਡਿਸਟ੍ਰਿਕਟ ਦਾ ਕਮਾਂਡਰ। ਲਿਟਰ ਹਨ, ਜਿਨ੍ਹਾਂ ਵਿਚ ਜੀ.ਕੇ. ਜ਼ੂਕੋਵਾ: "ਟੀ. ਵਟੂਟਿਨ. ਇਸ ਨੂੰ ਬਾਹਰ ਕੰਮ. 12.06.41. ਅਸਲੀ, ਆਟੋਗ੍ਰਾਫ।
TsAMO RF, f. 16, ਓ. 2951, ਨੰ. 265, ਪੀ.ਪੀ. 26-30.
ਪ੍ਰਕਾਸ਼ਿਤ: http://bdsa.ru/sovnarkom-1941-god/1957-542-100211-11-1941
12. ਮਿਲਟਰੀ ਕੌਂਸਲ ਕੋਵੋ ਨੰਬਰ 504205 ਨੂੰ ਨਿਰਦੇਸ਼
13 ਜੂਨ 1941 ਈ
ਸਿਖਰ ਗੁਪਤ
ਖਾਸ ਮਹੱਤਤਾ ਦੇ
ਜ਼ਿਲ੍ਹੇ ਦੀਆਂ ਫ਼ੌਜਾਂ ਦੀ ਲੜਾਈ ਦੀ ਤਿਆਰੀ ਨੂੰ ਵਧਾਉਣ ਲਈ, 1 ਜੁਲਾਈ, 1941 ਤੱਕ, ਸਾਰੇ ਡੂੰਘੇ ਡਵੀਜ਼ਨਾਂ ਅਤੇ ਕੋਰ ਯੂਨਿਟਾਂ ਵਾਲੇ ਕੋਰ ਡਾਇਰੈਕਟੋਰੇਟਾਂ ਨੂੰ ਨੱਥੀ ਨਕਸ਼ੇ ਅਨੁਸਾਰ, ਰਾਜ ਦੀ ਸਰਹੱਦ ਦੇ ਨੇੜੇ ਨਵੇਂ ਕੈਂਪਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।
1) 31 sk - ਇੱਕ ਵਾਧੇ 'ਤੇ;
2) 36 sk - ਹਾਈਕਿੰਗ;
3) 55 sk - ਹਾਈਕਿੰਗ;
4) 49 sk - ਰੇਲ ਦੁਆਰਾ ਅਤੇ ਵਾਧੇ ਦੁਆਰਾ;
5) 37 ਐਸਕੇ - ਹਾਈਕਿੰਗ।
ਸਰਹੱਦੀ ਡਿਵੀਜ਼ਨਾਂ ਨੂੰ ਆਪਣੀ ਥਾਂ 'ਤੇ ਛੱਡ ਦਿਓ, ਇਹ ਧਿਆਨ ਵਿੱਚ ਰੱਖਦੇ ਹੋਏ ਕਿ ਰਾਜ ਦੀ ਸਰਹੱਦ 'ਤੇ ਉਨ੍ਹਾਂ ਦੀ ਵਾਪਸੀ, ਜੇ ਲੋੜ ਹੋਵੇ, ਤਾਂ ਸਿਰਫ ਮੇਰੇ ਵਿਸ਼ੇਸ਼ ਆਦੇਸ਼ ਦੁਆਰਾ ਹੀ ਕੀਤੀ ਜਾ ਸਕਦੀ ਹੈ। ਕੈਂਪ ਪਾਰਕਿੰਗ ਲਈ 164 ਇਨਫੈਂਟਰੀ ਡਿਵੀਜ਼ਨ 17 ਜੂਨ, 1941 ਤੱਕ ਵਾਪਸ ਲੈ ਲਈ ਜਾਵੇਗੀ:
1) ਇੱਕ ਸੰਯੁਕਤ ਉੱਦਮ - Dunaevtsy ਵਿੱਚ, 20 ਕਿਲੋਮੀਟਰ. ਉੱਤਰ ਹਰਟਜ਼;
2) ਇੱਕ ਸੰਯੁਕਤ ਉੱਦਮ - ਲਾਰਗਾ ਖੇਤਰ ਵਿੱਚ;
3) ਬਾਕੀ ਦੇ ਹਿੱਸੇ - ਖੋਤਿਨ ਖੇਤਰ ਨੂੰ.
ਫੌਜ ਦੀ ਹਰਕਤ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਣਾ ਚਾਹੀਦਾ ਹੈ।
ਰਣਨੀਤਕ ਅਭਿਆਸਾਂ ਦੌਰਾਨ, ਰਾਤ ਨੂੰ ਮਾਰਚ ਕੀਤਾ ਜਾਣਾ ਚਾਹੀਦਾ ਹੈ.
ਫੌਜਾਂ ਦੇ ਨਾਲ, ਅੱਗ ਦੀ ਸਪਲਾਈ ਅਤੇ ਈਂਧਨ ਅਤੇ ਲੁਬਰੀਕੈਂਟਸ ਦੇ ਸਾਰੇ ਢੋਆ-ਢੁਆਈ ਦੇ ਭੰਡਾਰ ਨੂੰ ਵਾਪਸ ਲੈ ਲਓ। ਸਰਦੀਆਂ ਦੇ ਕੁਆਰਟਰਾਂ ਦੀ ਰਾਖੀ ਕਰਨ ਲਈ, ਘੱਟੋ-ਘੱਟ ਫੌਜੀ ਕਰਮਚਾਰੀਆਂ ਦੀ ਸਖਤੀ ਨਾਲ ਲੋੜੀਂਦੀ ਗਿਣਤੀ ਛੱਡੋ, ਜ਼ਿਆਦਾਤਰ ਸਿਹਤ ਕਾਰਨਾਂ ਕਰਕੇ ਮੁਹਿੰਮ ਲਈ ਅਯੋਗ ਹਨ।
ਪਰਿਵਾਰਾਂ ਨੂੰ ਨਾ ਲਓ।
1 ਜੁਲਾਈ, 1941 ਤੱਕ ਕੋਰੀਅਰ ਦੁਆਰਾ ਫਾਂਸੀ ਪ੍ਰਦਾਨ ਕਰੋ।
ਅੰਤਿਕਾ: 500,000 ਕਾਰਡ – ਇੱਕ।
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ ਐਸ. ਟਿਮੋਸ਼ੈਂਕੋ
ਲਾਲ ਫੌਜ ਦੇ ਜਨਰਲ ਸਟਾਫ ਦੇ ਮੁਖੀ
ਫੌਜ ਦੇ ਜਨਰਲ ਜੀ. ਝੁਕੋਵ
ਲੈਟਰਹੈੱਡ 'ਤੇ ਹੱਥ-ਲਿਖਤ: "ਯੂਐਸਐਸਆਰ ਦੀ ਰੱਖਿਆ ਦੇ ਪੀਪਲਜ਼ ਕਮਿਸਰ।" ਰੈੱਡ ਆਰਮੀ ਦੇ ਜਨਰਲ ਸਟਾਫ਼ ਦੇ ਓਪਰੇਸ਼ਨ ਡਾਇਰੈਕਟੋਰੇਟ ਦੇ ਡਿਪਟੀ ਚੀਫ਼ ਮੇਜਰ ਜਨਰਲ ਅਨੀਸੋਵ ਦੁਆਰਾ ਪ੍ਰਮਾਣਿਤ ਇੱਕ ਕਾਪੀ। ਕੂੜੇ ਹਨ।
TsAMO RF, f. 16, ਓ. 2951, ਨੰ. 261, ਪੀ.ਪੀ. 20-21.
ਪ੍ਰਕਾਸ਼ਿਤ: http://bdsa.ru/sovnarkom-1941-god/1964-549-504205-13-1941
13. USSR L/g 0042 ਦੇ ਰੱਖਿਆ ਕਮਿਸ਼ਨਰ ਦਾ ਆਦੇਸ਼
19 ਜੂਨ 1941 ਈ
ਸਿਖਰ ਗੁਪਤ
ਸਾਬਕਾ ਨੰ.1
ਵਿਸ਼ਾ-ਵਸਤੂ: ਜ਼ਿਲ੍ਹਿਆਂ ਦੇ ਹਵਾਈ ਖੇਤਰਾਂ, ਫੌਜੀ ਯੂਨਿਟਾਂ ਅਤੇ ਮਹੱਤਵਪੂਰਨ ਫੌਜੀ ਸਥਾਪਨਾਵਾਂ ਦੀ ਛਲਾਵੇ ਬਾਰੇ।
ਏਅਰਫੀਲਡਾਂ ਅਤੇ ਮੁੱਖ ਫੌਜੀ ਸਥਾਪਨਾਵਾਂ ਨੂੰ ਛੁਪਾਉਣ ਲਈ ਅਜੇ ਤੱਕ ਕੁਝ ਵੀ ਮਹੱਤਵਪੂਰਨ ਨਹੀਂ ਕੀਤਾ ਗਿਆ ਹੈ।
ਏਅਰਫੀਲਡ ਦੇ ਖੇਤ ਸਾਰੇ ਬੀਜੇ ਨਹੀਂ ਗਏ ਹਨ, ਰਨਵੇਅ ਨੂੰ ਭੂਮੀ ਦੇ ਰੰਗ ਨਾਲ ਮੇਲਣ ਲਈ ਪੇਂਟ ਨਹੀਂ ਕੀਤਾ ਗਿਆ ਹੈ, ਅਤੇ ਏਅਰਫੀਲਡ ਦੀਆਂ ਇਮਾਰਤਾਂ, ਚਮਕਦਾਰ ਰੰਗਾਂ ਨਾਲ ਤਿੱਖੀ ਤਰ੍ਹਾਂ ਖੜ੍ਹੀਆਂ ਹਨ, ਹਜ਼ਾਰਾਂ ਕਿਲੋਮੀਟਰ ਤੱਕ ਦਰਸ਼ਕ ਦਾ ਧਿਆਨ ਖਿੱਚਦੀਆਂ ਹਨ।
ਏਅਰਫੀਲਡਾਂ 'ਤੇ ਹਵਾਈ ਜਹਾਜ਼ਾਂ ਦਾ ਭੀੜ-ਭੜੱਕਾ ਅਤੇ ਲੀਨੀਅਰ ਪ੍ਰਬੰਧ, ਛਲਾਵੇ ਦੀ ਪੂਰੀ ਘਾਟ ਅਤੇ ਅਣਮਾਸਕਿੰਗ ਸੰਕੇਤਾਂ ਅਤੇ ਸਿਗਨਲਾਂ ਦੀ ਵਰਤੋਂ ਨਾਲ ਏਅਰਫੀਲਡ ਸੇਵਾਵਾਂ ਦੇ ਮਾੜੇ ਸੰਗਠਨ ਨਾਲ ਏਅਰਫੀਲਡ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦਾ ਹੈ।
ਇੱਕ ਆਧੁਨਿਕ ਏਅਰਫੀਲਡ ਨੂੰ ਇਸਦੇ ਆਲੇ ਦੁਆਲੇ ਪੂਰੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ ਅਤੇ ਏਅਰਫੀਲਡ 'ਤੇ ਕੁਝ ਵੀ ਹਵਾ ਤੋਂ ਧਿਆਨ ਨਹੀਂ ਖਿੱਚਣਾ ਚਾਹੀਦਾ ਹੈ।
ਤੋਪਖਾਨੇ ਅਤੇ ਮਕੈਨੀਕ੍ਰਿਤ ਇਕਾਈਆਂ ਕੈਮਫਲੇਜ ਬਾਰੇ ਸਮਾਨ ਲਾਪਰਵਾਹੀ ਦਿਖਾਉਂਦੀਆਂ ਹਨ: ਉਹਨਾਂ ਦੇ ਪਾਰਕਾਂ ਦੀ ਭੀੜ-ਭੜੱਕੇ ਅਤੇ ਰੇਖਿਕ ਵਿਵਸਥਾ ਨਾ ਸਿਰਫ ਸ਼ਾਨਦਾਰ ਨਿਰੀਖਣ ਵਸਤੂਆਂ ਪ੍ਰਦਾਨ ਕਰਦੀ ਹੈ, ਸਗੋਂ ਹਵਾ ਤੋਂ ਹਿੱਟ ਕਰਨ ਲਈ ਲਾਭਦਾਇਕ ਨਿਸ਼ਾਨਾ ਵੀ ਪ੍ਰਦਾਨ ਕਰਦੀ ਹੈ।
ਟੈਂਕਾਂ, ਬਖਤਰਬੰਦ ਵਾਹਨਾਂ, ਕਮਾਂਡ ਅਤੇ ਮੋਟਰ ਅਤੇ ਹੋਰ ਸੈਨਿਕਾਂ ਦੇ ਹੋਰ ਵਿਸ਼ੇਸ਼ ਵਾਹਨਾਂ ਨੂੰ ਪੇਂਟ ਨਾਲ ਪੇਂਟ ਕੀਤਾ ਗਿਆ ਹੈ ਜੋ ਇੱਕ ਚਮਕਦਾਰ ਪ੍ਰਤੀਬਿੰਬ ਦਿੰਦੇ ਹਨ ਅਤੇ ਨਾ ਸਿਰਫ ਹਵਾ ਤੋਂ, ਸਗੋਂ ਜ਼ਮੀਨ ਤੋਂ ਵੀ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੇ ਹਨ।
ਗੋਦਾਮਾਂ ਅਤੇ ਹੋਰ ਮਹੱਤਵਪੂਰਨ ਫੌਜੀ ਸਥਾਪਨਾਵਾਂ ਨੂੰ ਛੁਪਾਉਣ ਲਈ ਕੁਝ ਨਹੀਂ ਕੀਤਾ ਗਿਆ ਹੈ।
ਮੈਂ ਆਰਡਰ ਕਰਦਾ ਹਾਂ:
1. 1.7.41 ਤੱਕ, ਆਲੇ ਦੁਆਲੇ ਦੇ ਖੇਤਰ ਦੇ ਰੰਗ ਨਾਲ ਮੇਲ ਕਰਨ ਲਈ ਸਾਰੇ ਏਅਰਫੀਲਡ ਨੂੰ ਘਾਹ ਦੇ ਨਾਲ ਬੀਜੋ, ਰਨਵੇਅ ਨੂੰ ਪੇਂਟ ਕਰੋ ਅਤੇ ਆਲੇ ਦੁਆਲੇ ਦੇ ਪਿਛੋਕੜ ਦੇ ਅਨੁਸਾਰ ਪੂਰੇ ਏਅਰਫੀਲਡ ਵਾਤਾਵਰਣ ਦੀ ਨਕਲ ਕਰੋ।
2. ਏਅਰਫੀਲਡ ਦੀਆਂ ਇਮਾਰਤਾਂ ਨੂੰ ਪੇਂਟ ਕਰੋ ਅਤੇ ਛੱਤਾਂ ਸਮੇਤ ਏਅਰਫੀਲਡ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਦੇ ਸਮਾਨ ਸ਼ੈਲੀ ਵਿੱਚ ਪੇਂਟ ਕਰੋ। ਬਾਲਣ ਸਟੋਰੇਜ ਟੈਂਕਾਂ ਨੂੰ ਜ਼ਮੀਨ ਵਿੱਚ ਦੱਬਿਆ ਜਾਣਾ ਚਾਹੀਦਾ ਹੈ ਅਤੇ ਖਾਸ ਤੌਰ 'ਤੇ ਧਿਆਨ ਨਾਲ ਛੁਪਾਉਣਾ ਚਾਹੀਦਾ ਹੈ।
3. ਜਹਾਜ਼ ਦੇ ਰੇਖਿਕ ਅਤੇ ਭੀੜ-ਭੜੱਕੇ ਵਾਲੇ ਪ੍ਰਬੰਧ ਦੀ ਸਖਤ ਮਨਾਹੀ ਹੈ; ਜਹਾਜ਼ਾਂ ਦੀ ਖਿੱਲਰੀ ਅਤੇ ਛੁਪੀ ਸਥਿਤੀ ਹਵਾ ਤੋਂ ਉਹਨਾਂ ਦੀ ਪੂਰੀ ਅਦਿੱਖਤਾ ਨੂੰ ਯਕੀਨੀ ਬਣਾਉਂਦੀ ਹੈ।
4. 5.7 ਦੁਆਰਾ ਸੰਗਠਿਤ ਕਰੋ। ਸਰਹੱਦੀ ਪੱਟੀ ਦੇ 500 ਕਿਲੋਮੀਟਰ ਦੇ ਹਰੇਕ ਹਵਾਬਾਜ਼ੀ ਅਧਾਰ ਖੇਤਰ ਵਿੱਚ 8 - 10 ਝੂਠੇ ਏਅਰਫੀਲਡ ਹਨ, ਉਨ੍ਹਾਂ ਵਿੱਚੋਂ ਹਰੇਕ ਨੂੰ 40 - 50 ਏਅਰਕ੍ਰਾਫਟ ਮੋਕ-ਅਪਸ ਨਾਲ ਲੈਸ ਕਰੋ।
5. 1.7 ਤੱਕ, ਪੇਂਟ ਟੈਂਕ, ਬਖਤਰਬੰਦ ਵਾਹਨ, ਕਮਾਂਡ, ਵਿਸ਼ੇਸ਼ ਅਤੇ ਆਵਾਜਾਈ ਵਾਹਨ। ਕੈਮੋਫਲੇਜ ਪੇਂਟਿੰਗ ਲਈ, ਸਥਾਨ ਅਤੇ ਕਾਰਵਾਈ ਦੇ ਖੇਤਰਾਂ ਦੇ ਖੇਤਰ ਦੇ ਸਬੰਧ ਵਿੱਚ ਮੈਟ ਪੇਂਟ ਦੀ ਵਰਤੋਂ ਕਰੋ। ਪੇਂਟਸ ਦੀ ਵਰਤੋਂ ਕਰਨ ਦੀ ਸਖਤ ਮਨਾਹੀ ਹੈ ਜੋ ਚਮਕ ਦਿੰਦੇ ਹਨ.
6. ਖ਼ਤਰੇ ਵਾਲੇ ਜ਼ੋਨ ਵਿੱਚ ਸ਼ਾਮਲ ਜ਼ਿਲ੍ਹਿਆਂ ਨੂੰ ਉਹੀ ਛੁਟਕਾਰੇ ਦੇ ਉਪਾਅ ਕਰਨੇ ਚਾਹੀਦੇ ਹਨ: ਵੇਅਰਹਾਊਸ, ਵਰਕਸ਼ਾਪ, ਪਾਰਕ ਅਤੇ 15.7.41 ਤੱਕ ਹਵਾ ਤੋਂ ਉਹਨਾਂ ਦੀ ਪੂਰੀ ਅਦਿੱਖਤਾ ਨੂੰ ਯਕੀਨੀ ਬਣਾਉਣਾ।
7. ਜਿੰਮੇਵਾਰਾਂ ਦੁਆਰਾ ਨਿਰੀਖਣ ਦੁਆਰਾ ਏਅਰਫੀਲਡਾਂ, ਵੇਅਰਹਾਊਸਾਂ, ਲੜਾਈ ਅਤੇ ਆਵਾਜਾਈ ਵਾਹਨਾਂ ਦੀ ਹਵਾ ਤੋਂ ਛੁਟਕਾਰਾ ਦੀ ਜਾਂਚ ਕਰੋ। ਜ਼ਿਲ੍ਹਾ ਹੈੱਡਕੁਆਰਟਰ ਦੇ ਕਮਾਂਡਰ ਅਤੇ ਫੋਟੋ ਖਿਚਵਾਉਂਦੇ ਹੋਏ। ਉਨ੍ਹਾਂ ਵੱਲੋਂ ਲੱਭੀਆਂ ਗਈਆਂ ਸਾਰੀਆਂ ਕਮੀਆਂ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ।
8. ਜਨਰਲ ਸਟਾਫ਼ ਦੇ ਚੀਫ਼ ਰਾਹੀਂ 1.7 ਅਤੇ 15.7.41 ਨੂੰ ਐਗਜ਼ੀਕਿਊਸ਼ਨ ਪ੍ਰਦਾਨ ਕਰੋ।
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ (ਐਸ. ਟਿਮੋਸ਼ੈਂਕੋ)
ਲਾਲ ਫੌਜ ਦੇ ਜਨਰਲ ਸਟਾਫ ਦੇ ਮੁਖੀ
ਫੌਜ ਦੇ ਜਨਰਲ (ਜ਼ੂਕੋਵ)
ਟਾਈਪਸਕ੍ਰਿਪਟ, ਅਸਲੀ, ਆਟੋਗ੍ਰਾਫ।
ਆਰਜੀਵੀਏ। ਦਸਤਾਵੇਜ਼ਾਂ ਦਾ ਸੰਗ੍ਰਹਿ।
ਪ੍ਰਕਾਸ਼ਿਤ: http://bdsa.ru/sovnarkom-1941-god/1997-582-0042-19-1941
14. ਮੋਰਚਿਆਂ ਦੇ ਸੰਗਠਨ ਅਤੇ ਕਮਾਂਡ ਕਰਮਚਾਰੀਆਂ ਦੀਆਂ ਨਿਯੁਕਤੀਆਂ 'ਤੇ
21 ਜੂਨ 1941 ਈ
ਵਿਸ਼ੇਸ਼ ਫੋਲਡਰ
ਆਈ
1. ਵਿਨਿਤਸਾ ਵਿੱਚ ਮਿਲਟਰੀ ਕੌਂਸਲ ਦੀ ਸੀਟ ਦੇ ਨਾਲ ਦੋ ਫੌਜਾਂ ਵਾਲੇ ਦੱਖਣੀ ਮੋਰਚੇ ਨੂੰ ਸੰਗਠਿਤ ਕਰੋ।
2. ਕਾਮਰੇਡ ਟਿਊਲੇਨੇਵ ਨੂੰ ਦੱਖਣੀ ਮੋਰਚੇ ਦਾ ਕਮਾਂਡਰ ਨਿਯੁਕਤ ਕਰੋ, ਉਸ ਨੂੰ ਮਾਸਕੋ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਦਾ ਅਹੁਦਾ ਛੱਡ ਕੇ।
3. ਕਾਮਰੇਡ ਜ਼ਪੋਰੋਜ਼ੇਟਸ ਨੂੰ ਦੱਖਣੀ ਫਰੰਟ ਦੀ ਮਿਲਟਰੀ ਕੌਂਸਲ ਦੇ ਮੈਂਬਰ ਵਜੋਂ ਨਿਯੁਕਤ ਕਰੋ।
II
ਕਾਮਰੇਡ ਦੀ ਸੈਕਿੰਡਮੈਂਟ ਕਰਕੇ। ਜ਼ੈਪੋਰੋਜ਼ੇਟਸ ਨੇ ਦੱਖਣੀ ਮੋਰਚੇ ਦੀ ਮਿਲਟਰੀ ਕੌਂਸਲ ਦੇ ਮੈਂਬਰ ਵਜੋਂ, ਕਾਮਰੇਡ ਮੇਹਲਿਸ ਨੂੰ ਰਾਜ ਨਿਯੰਤਰਣ ਦੇ ਪੀਪਲਜ਼ ਕਮਿਸਰ ਵਜੋਂ ਆਪਣੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ, ਲਾਲ ਫੌਜ ਦੇ ਰਾਜਨੀਤਿਕ ਪ੍ਰਚਾਰ ਦੇ ਮੁੱਖ ਡਾਇਰੈਕਟੋਰੇਟ ਦੇ ਮੁਖੀ ਵਜੋਂ ਨਿਯੁਕਤ ਕੀਤਾ।
III
1. ਕਾਮਰੇਡ ਬੁਡਿਓਨੀ ਨੂੰ ਦੂਜੀ ਲਾਈਨ ਦੀਆਂ ਫੌਜਾਂ ਦਾ ਕਮਾਂਡਰ ਨਿਯੁਕਤ ਕਰੋ।
2. ਬਾਲਸ਼ਵਿਕਾਂ ਦੀ ਆਲ-ਯੂਨੀਅਨ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਸਕੱਤਰ, ਕਾਮਰੇਡ ਮਲੇਨਕੋਵ ਨੂੰ ਦੂਜੀ ਲਾਈਨ ਦੀਆਂ ਫੌਜਾਂ ਦੀ ਮਿਲਟਰੀ ਕੌਂਸਲ ਦੇ ਮੈਂਬਰ ਵਜੋਂ ਨਿਯੁਕਤ ਕਰੋ।
3. ਪੀਪਲਜ਼ ਕਮਿਸਰ ਆਫ਼ ਡਿਫੈਂਸ, ਕਾਮਰੇਡ ਟਿਮੋਸ਼ੈਂਕੋ, ਅਤੇ ਦੂਜੀ ਲਾਈਨ ਦੀਆਂ ਫੌਜਾਂ ਦੇ ਕਮਾਂਡਰ ਕਾਮਰੇਡ ਬੁਡਯੋਨੀ ਨੂੰ ਬ੍ਰਾਇੰਸਕ ਵਿੱਚ ਸਥਿਤ ਹੈੱਡਕੁਆਰਟਰ ਨੂੰ ਸੰਗਠਿਤ ਕਰਨ ਲਈ ਨਿਰਦੇਸ਼ ਦਿਓ।
IV
ਸ਼ੁਰੂਆਤ ਨੂੰ ਹਦਾਇਤ ਕਰੋ ਜਨਰਲ ਸਟਾਫ ਕਾਮਰੇਡ ਜ਼ੂਕੋਵ ਦੱਖਣ-ਪੱਛਮੀ ਅਤੇ ਦੱਖਣੀ ਮੋਰਚਿਆਂ ਦੀ ਜਨਰਲ ਲੀਡਰਸ਼ਿਪ, ਸਾਈਟ ਦੇ ਦੌਰੇ ਦੇ ਨਾਲ।
ਵੀ
ਕਾਮਰੇਡ ਮੇਰੇਤਸਕੋਵ ਨੂੰ ਉੱਤਰੀ ਮੋਰਚੇ ਦੀ ਆਮ ਲੀਡਰਸ਼ਿਪ ਦੇ ਨਾਲ, ਸਾਈਟ ਦੇ ਦੌਰੇ ਦੇ ਨਾਲ ਸੌਂਪੋ।
VI
ਆਲ-ਯੂਨੀਅਨ ਕਮਿਊਨਿਸਟ ਪਾਰਟੀ ਆਫ ਬੋਲਸ਼ੇਵਿਕਸ ਦੀ ਲੈਨਿਨਗਰਾਡ ਸਿਟੀ ਕਮੇਟੀ ਦੇ ਸਕੱਤਰ, ਕਾਮਰੇਡ ਕੁਜ਼ਨੇਤਸੋਵ ਨੂੰ ਉੱਤਰੀ ਮੋਰਚੇ ਦੀ ਮਿਲਟਰੀ ਕੌਂਸਲ ਦੇ ਮੈਂਬਰ ਵਜੋਂ ਨਿਯੁਕਤ ਕਰੋ।
ਹੱਥ-ਲਿਖਤ, ਅਸਲੀ, ਜੀ ਐਮ ਮਲੇਨਕੋਵ ਦਾ ਆਟੋਗ੍ਰਾਫ। ਨੋਟ ਅਤੇ ਸੁਧਾਰ ਹਨ.
AP RF, f. 3, ਓਪ. 50, ਨੰ. 125, ਪੀ.ਪੀ. 75-76.
ਪ੍ਰਕਾਸ਼ਿਤ: http://bdsa.ru/sovnarkom-1941-year/2011-596-21-1941
15. 12ਵੀਂ ਮਕੈਨਾਈਜ਼ਡ ਕੋਰ ਨੰਬਰ 0033 ਨੂੰ ਆਰਡਰ ਕਰੋ
18 ਜੂਨ 1941 ਈ
ਜੇਲਗਾਵਾ
1. ਇਸ ਆਰਡਰ ਦੀ ਪ੍ਰਾਪਤੀ 'ਤੇ, ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਓ।
2. ਲੜਾਈ ਦੀ ਚੇਤਾਵਨੀ ਨੂੰ ਵਧਾਉਣ ਦੀਆਂ ਯੋਜਨਾਵਾਂ ਦੇ ਅਨੁਸਾਰ ਇਕਾਈਆਂ ਨੂੰ ਅਲਰਟ 'ਤੇ ਰੱਖੋ, ਪਰ ਅਲਾਰਮ ਦੀ ਘੋਸ਼ਣਾ ਨਾ ਕਰੋ। ਸਾਰੇ ਕੰਮ ਤੇਜ਼ੀ ਨਾਲ ਕਰੋ, ਪਰ ਬਿਨਾਂ ਰੌਲੇ-ਰੱਪੇ ਦੇ, ਘਬਰਾਹਟ ਅਤੇ ਬੋਲਚਾਲ ਤੋਂ ਬਿਨਾਂ, ਭੋਜਨ, ਬਾਲਣ ਅਤੇ ਲੁਬਰੀਕੈਂਟਸ, ਗੋਲਾ ਬਾਰੂਦ ਅਤੇ ਹੋਰ ਕਿਸਮ ਦੀਆਂ ਫੌਜੀ-ਤਕਨੀਕੀ ਸਹਾਇਤਾ ਦੀ ਪੋਰਟੇਬਲ ਅਤੇ ਆਵਾਜਾਈ ਯੋਗ ਸਪਲਾਈ ਲਈ ਲੋੜੀਂਦੇ ਮਾਪਦੰਡ ਹੋਣ। ਆਪਣੇ ਨਾਲ ਉਹੀ ਲੈ ਜਾਓ ਜੋ ਜ਼ਿੰਦਗੀ ਅਤੇ ਲੜਾਈ ਲਈ ਜ਼ਰੂਰੀ ਹੈ।
3. ਹਰੇਕ ਯੂਨਿਟ ਨੂੰ ਕਰਮਚਾਰੀਆਂ ਨਾਲ ਭਰੋ। ਕਾਰੋਬਾਰੀ ਦੌਰਿਆਂ ਤੋਂ ਕਰਮਚਾਰੀਆਂ ਨੂੰ ਤੁਰੰਤ ਵਾਪਸ ਬੁਲਾਓ ਅਤੇ ਉਹਨਾਂ ਨੂੰ ਹਰ ਕਿਸਮ ਦੇ ਕੰਮ ਤੋਂ ਹਟਾਓ। ਪੁਰਾਣੇ ਤੈਨਾਤੀ ਪੁਆਇੰਟਾਂ 'ਤੇ, ਜ਼ਿੰਮੇਵਾਰ ਕਮਾਂਡਰਾਂ ਅਤੇ ਰਾਜਨੀਤਿਕ ਵਰਕਰਾਂ ਦੀ ਅਗਵਾਈ ਵਾਲੇ ਸੁਰੱਖਿਆ ਅਤੇ ਲਾਮਬੰਦੀ ਸੈੱਲਾਂ ਲਈ ਘੱਟੋ-ਘੱਟ ਲੋਕਾਂ ਦੀ ਗਿਣਤੀ ਛੱਡੋ।
4. 18 ਜੂਨ, 1941 ਨੂੰ 23.00 ਵਜੇ, ਯੂਨਿਟ ਆਪਣੇ ਕਬਜ਼ੇ ਵਾਲੇ ਸਰਦੀਆਂ ਦੇ ਕੁਆਰਟਰਾਂ ਤੋਂ ਬਾਹਰ ਚਲੇ ਗਏ ਅਤੇ ਧਿਆਨ ਕੇਂਦਰਿਤ ਕੀਤਾ:
a) ਮੋਟਰਾਈਜ਼ਡ ਰਾਈਫਲ ਰੈਜੀਮੈਂਟ ਤੋਂ ਬਿਨਾਂ 28 ਵੀਂ ਟੈਂਕ ਡਿਵੀਜ਼ਨ - ਬੁਵੋਇਨਾ (2648), ਗਰੂਡਜ਼ੀਆ (2040), ਬ੍ਰੀਡੀ (1046), ਨੋਰੇਕੀ (1850), (ਸਿਆਉਲਈ ਹਾਈਵੇਅ ਦੇ ਸਾਰੇ ਪੱਛਮ) ਦੇ ਜੰਗਲਾਂ ਵਿੱਚ।
20 ਜੂਨ, 1941 ਨੂੰ 5.00 ਵਜੇ ਤੱਕ, ਕਮਾਂਡ ਪੋਸਟ ਨੋਰੀਕਾ (2050) ਦੇ ਉੱਤਰ-ਪੱਛਮ ਵਿੱਚ 1.5 ਕਿਲੋਮੀਟਰ ਦੂਰ ਇੱਕ ਜੰਗਲ ਸੀ।
b) 23ਵਾਂ ਪੈਂਜ਼ਰ ਡਿਵੀਜ਼ਨ - ਤਿਰਕਸ਼ਲਈ ਮੀ (3680), ਸੇਡਾ ਮੀ (2366), ਤ੍ਰਿਸ਼ਕਾਈ ਮੀ (1498) ਦੇ ਖੇਤਰ ਵਿੱਚ।
20 ਜੂਨ, 1941 ਨੂੰ ਸ਼ਾਮ 5.00 ਵਜੇ ਤੱਕ, ਕਮਾਂਡ ਪੋਸਟ ਨੇਰਿਮਦਾਈਚਾਈ (ਉੱਤਰੀ) (1886) ਤੋਂ 2 ਕਿਲੋਮੀਟਰ ਉੱਤਰ ਵਿੱਚ ਇੱਕ ਜੰਗਲ ਸੀ।
c) 202 ਵੀਂ ਮੋਟਰਾਈਜ਼ਡ ਰਾਈਫਲ ਡਿਵੀਜ਼ਨ ਪੂਰੀ ਤਰ੍ਹਾਂ ਨਾਲ - ਡ੍ਰੈਗਨਾ (9222), ਗੇਸਵੀ (9814), ਵਾਲਡੇਕੀ (8680), ਨੌਕੋਨਿਸ (8418) ਦੇ ਖੇਤਰ ਵਿੱਚ ਜੰਗਲਾਂ ਵਿੱਚ।
19 ਜੂਨ, 1941 ਨੂੰ ਦੁਪਹਿਰ 2 ਵਜੇ ਤੱਕ, ਕਮਾਂਡ ਪੋਸਟ ਸੇਨਕਾਨਾ (9416) ਤੋਂ 1.5 ਕਿਲੋਮੀਟਰ ਪੂਰਬ ਵਿੱਚ ਇੱਕ ਜੰਗਲ ਸੀ।
d) 10ਵੀਂ ਮੋਟਰਸਾਈਕਲ ਰੈਜੀਮੈਂਟ ਪੂਰੀ ਤਾਕਤ ਨਾਲ - ਦਾਵਨੋਰਾ (1254) ਤੋਂ 2 ਕਿਲੋਮੀਟਰ ਉੱਤਰ-ਪੱਛਮ ਵਿੱਚ ਜੰਗਲ ਵਿੱਚ।
20 ਜੂਨ, 1941 ਨੂੰ ਸ਼ਾਮ 5.00 ਵਜੇ ਤੱਕ, ਕਮਾਂਡ ਪੋਸਟ ਦਾਵਨੋਰਾ (1054) ਤੋਂ 1 ਕਿਲੋਮੀਟਰ ਉੱਤਰ ਵੱਲ ਇੱਕ ਜੰਗਲ ਸੀ।
e) 47ਵੀਂ ਵੱਖਰੀ ਮੋਟਰਾਈਜ਼ਡ ਇੰਜੀਨੀਅਰਿੰਗ ਬਟਾਲੀਅਨ ਪੂਰੀ ਤਾਕਤ ਨਾਲ - 20 ਜੂਨ, 1941 ਨੂੰ 5.00 ਵਜੇ ਅਡੋਮਿਸ਼ਕੀ (1256) ਤੋਂ 2 ਕਿਲੋਮੀਟਰ ਦੱਖਣ ਵੱਲ ਜੰਗਲ ਵਿੱਚ।
f) 380ਵੀਂ ਵੱਖਰੀ ਸੰਚਾਰ ਬਟਾਲੀਅਨ - 12ਵੀਂ ਮਸ਼ੀਨਾਈਜ਼ਡ ਕੋਰ ਦੇ ਹੈੱਡਕੁਆਰਟਰ ਦੇ ਨਾਲ।
5. ਮਾਰਚ ਰਾਤ ਨੂੰ ਹੀ ਕੱਢਿਆ ਜਾਵੇ। ਇਕਾਗਰਤਾ ਦੇ ਖੇਤਰਾਂ ਵਿੱਚ, ਧਿਆਨ ਨਾਲ ਆਪਣੇ ਆਪ ਨੂੰ ਛੁਪਾਓ ਅਤੇ ਸਰਬਪੱਖੀ ਸੁਰੱਖਿਆ ਅਤੇ ਨਿਗਰਾਨੀ ਦਾ ਪ੍ਰਬੰਧ ਕਰੋ। ਟੁਕੜਿਆਂ ਨੂੰ ਖੋਦੋ, ਕੰਪਨੀ ਤੋਂ 300-400 ਮੀਟਰ ਦੀ ਦੂਰੀ ਵਾਲੀ ਕੰਪਨੀ ਤੱਕ ਫੌਜਾਂ ਨੂੰ ਖਿਲਾਰ ਦਿਓ।
6. ਟ੍ਰੈਫਿਕ ਰੂਟਾਂ ਦੇ ਨਾਲ ਸਾਜ਼ੋ-ਸਾਮਾਨ ਨੂੰ ਨਿਯਮਤ ਕਰਨ ਅਤੇ ਬਹਾਲ ਕਰਨ ਲਈ ਇੱਕ ਸੇਵਾ ਦਾ ਪ੍ਰਬੰਧ ਕਰੋ।
7. ਇਕਾਗਰਤਾ ਵਾਲੇ ਖੇਤਰਾਂ ਵਿੱਚ ਅਧੀਨ ਇਕਾਈਆਂ ਨਾਲ ਮੁਸੀਬਤ-ਮੁਕਤ ਅਤੇ ਤੇਜ਼ ਸੰਚਾਰ ਸਥਾਪਤ ਕਰੋ। 20 ਜੂਨ, 1941 ਨੂੰ ਸ਼ਾਮ 4.00 ਤੱਕ, 12ਵੀਂ ਮਕੈਨਾਈਜ਼ਡ ਕੋਰ ਦੀ ਕਮਾਂਡ ਪੋਸਟ 'ਤੇ ਸੰਚਾਰ ਪ੍ਰਤੀਨਿਧ ਭੇਜੋ, ਜੋ ਫਿਰ ਕੋਰ ਕਮਾਂਡ ਪੋਸਟ 'ਤੇ ਸਥਾਈ ਤੌਰ 'ਤੇ ਉਪਲਬਧ ਹੋਣਗੇ।
8. 18 ਜੂਨ, 1941 ਨੂੰ 23.00 ਤੱਕ, ਕੋਰ ਹੈੱਡਕੁਆਰਟਰ (ਜੇਲਗਾਵਾ) ਨੂੰ ਟੈਲੀਫੋਨ ਜਾਂ ਟੈਲੀਗ੍ਰਾਫ ਦੁਆਰਾ "127" ਚਿੰਨ੍ਹ ਦੇ ਨਾਲ ਸਰਦੀਆਂ ਦੇ ਕੁਆਰਟਰਾਂ ਤੋਂ ਜਾਣ ਬਾਰੇ ਸੂਚਿਤ ਕਰੋ। ਭਵਿੱਖ ਵਿੱਚ, ਡੇਅ ਕੈਂਪਾਂ ਵਿੱਚ ਪਹੁੰਚਣ ਅਤੇ ਨਜ਼ਰਬੰਦੀ ਖੇਤਰ ਵਿੱਚ ਪਹੁੰਚਣ 'ਤੇ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ।
9. 18 ਜੂਨ, 1941 ਨੂੰ 20.00 ਤੱਕ, ਮਾਰਚ ਲਈ ਆਪਣੇ ਆਦੇਸ਼ਾਂ ਦਾ ਸੰਖੇਪ ਕੋਡ ਵਿੱਚ ਦੱਸੋ, ਉਹਨਾਂ ਲਈ ਯੂਨਿਟਾਂ ਅਤੇ ਰੂਟਾਂ, ਪ੍ਰਦਰਸ਼ਨ ਦਾ ਸਮਾਂ, ਦਿਨਾਂ ਦਾ ਸਮਾਂ ਅਤੇ ਸਥਾਨ ਅਤੇ ਉਹਨਾਂ ਦੇ ਨਵੇਂ ਖੇਤਰਾਂ ਵਿੱਚ ਯੂਨਿਟਾਂ ਦੀ ਇਕਾਗਰਤਾ ਨੂੰ ਦਰਸਾਉਂਦੇ ਹੋਏ। ਮਾਰਚ ਅਤੇ ਹੈੱਡਕੁਆਰਟਰ ਦੇ ਦਿਨਾਂ ਦੌਰਾਨ ਸਮੇਂ ਅਤੇ ਸਥਾਨ ਨੂੰ ਸਹੀ ਢੰਗ ਨਾਲ ਦਰਸਾਉਣਾ ਖਾਸ ਤੌਰ 'ਤੇ ਮਹੱਤਵਪੂਰਨ ਹੈ।
10. 20.6.41 ਨੂੰ 4.00 ਤੋਂ 12ਵੀਂ ਮਸ਼ੀਨੀ ਕੋਰ ਦੀ ਕਮਾਂਡ ਪੋਸਟ - ਸ਼ਹਿਰ ਦੇ ਪੱਛਮ ਵੱਲ 2 ਕਿਲੋਮੀਟਰ ਜੰਗਲ ਵਿੱਚ। ਨਾਇਸ (1266)। 18 ਜੂਨ, 1941 ਨੂੰ 22.00 ਵਜੇ ਤੱਕ, ਕੋਰ ਕਮਾਂਡ ਪੋਸਟ ਜੇਲਗਾਵਾ ਵਿੱਚ ਸੀ।
12ਵੀਂ ਮਕੈਨਾਈਜ਼ਡ ਕੋਰ ਦੇ ਕਮਾਂਡਰ
ਮੇਜਰ ਜਨਰਲ ਸ਼ੈਸਟੋਪਲੋਵ
ਕੋਰ ਦੇ ਚੀਫ਼ ਆਫ਼ ਸਟਾਫ਼
ਕਰਨਲ ਕਾਲਿਨੀਚੇਂਕੋ
ਟਾਈਪਰਾਈਟ ਕਾਪੀ.
TsAMO RF, f. 619, ਓ. 266019с, ਨੰ. 11, ਨੰ. 14-15.
ਪ੍ਰਕਾਸ਼ਿਤ: ਜਨਰਲ ਸਟਾਫ. ਮਿਲਟਰੀ ਵਿਗਿਆਨਕ ਡਾਇਰੈਕਟੋਰੇਟ. ਮਹਾਨ ਦੇਸ਼ਭਗਤ ਯੁੱਧ ਦੇ ਲੜਾਈ ਦਸਤਾਵੇਜ਼ਾਂ ਦਾ ਸੰਗ੍ਰਹਿ। - ਐੱਮ.: ਵੋਏਨਿਜ਼ਦਾਤ, 1957. - ਟੀ. 33.
16. ਤੀਜੀ, ਚੌਥੀ ਅਤੇ 10ਵੀਂ ਫ਼ੌਜ ਦੇ ਕਮਾਂਡਰਾਂ ਨੂੰ ਜ਼ੈਪੋਵੋ ਦਾ ਨਿਰਦੇਸ਼। ਨਿਰਦੇਸ਼ ਨੰਬਰ 1.
22 ਜੂਨ, 1941 ਨੂੰ 02-25 - 02-35 ਵਜੇ
LVO, PribOVO, KOVO, OdVO, ਨੇਵੀ ਨੂੰ ਕਾਪੀਆਂ ਭੇਜੀਆਂ ਗਈਆਂ
ਮੈਂ ਤੁਰੰਤ ਲਾਗੂ ਕਰਨ ਲਈ ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਆਦੇਸ਼ ਨੂੰ ਪ੍ਰਸਾਰਿਤ ਕਰ ਰਿਹਾ ਹਾਂ:
1. ਜੂਨ 22 - 23, 1941 ਦੇ ਦੌਰਾਨ, LVO, PribOVO, ZAPOVO, KOVO, OdVO ਦੇ ਮੋਰਚਿਆਂ 'ਤੇ ਜਰਮਨਾਂ ਦੁਆਰਾ ਅਚਾਨਕ ਹਮਲਾ ਸੰਭਵ ਹੈ। ਹਮਲਾ ਭੜਕਾਊ ਕਾਰਵਾਈਆਂ ਨਾਲ ਸ਼ੁਰੂ ਹੋ ਸਕਦਾ ਹੈ।
2. ਸਾਡੀਆਂ ਫੌਜਾਂ ਦਾ ਕੰਮ ਕਿਸੇ ਵੀ ਭੜਕਾਊ ਕਾਰਵਾਈ ਦੇ ਅੱਗੇ ਝੁਕਣਾ ਨਹੀਂ ਹੈ ਜਿਸ ਨਾਲ ਵੱਡੀਆਂ ਉਲਝਣਾਂ ਪੈਦਾ ਹੋ ਸਕਦੀਆਂ ਹਨ।
ਉਸੇ ਸਮੇਂ, ਲੈਨਿਨਗ੍ਰਾਡ, ਬਾਲਟਿਕ, ਪੱਛਮੀ, ਕੀਵ ਅਤੇ ਓਡੇਸਾ ਫੌਜੀ ਜ਼ਿਲ੍ਹਿਆਂ ਦੀਆਂ ਫੌਜਾਂ ਨੂੰ ਜਰਮਨਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੇ ਸੰਭਾਵਿਤ ਅਚਾਨਕ ਹਮਲੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਹੋਣਾ ਚਾਹੀਦਾ ਹੈ।
ਮੈਂ ਆਰਡਰ ਕਰਦਾ ਹਾਂ:
a) 22 ਜੂਨ, 1941 ਦੀ ਰਾਤ ਦੇ ਦੌਰਾਨ, ਰਾਜ ਦੀ ਸਰਹੱਦ 'ਤੇ ਗੜ੍ਹੀ ਵਾਲੇ ਖੇਤਰਾਂ ਦੇ ਗੋਲੀਬਾਰੀ ਪੁਆਇੰਟਾਂ 'ਤੇ ਗੁਪਤ ਤੌਰ' ਤੇ ਕਬਜ਼ਾ ਕਰਨਾ;
b) 22 ਜੂਨ, 1941 ਦੀ ਸਵੇਰ ਤੋਂ ਪਹਿਲਾਂ, ਫੌਜੀ ਹਵਾਬਾਜ਼ੀ ਸਮੇਤ ਸਾਰੇ ਹਵਾਬਾਜ਼ੀ ਨੂੰ ਫੀਲਡ ਏਅਰਫੀਲਡਾਂ ਵਿੱਚ ਖਿਲਾਰ ਦਿਓ, ਧਿਆਨ ਨਾਲ ਇਸ ਨੂੰ ਛੁਪਾਓ;
c) ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਓ। ਫੌਜਾਂ ਖਿੱਲਰਦੀਆਂ ਅਤੇ ਛੁਪਾਉਂਦੀਆਂ ਰਹਿੰਦੀਆਂ ਹਨ;
d) ਨਿਰਧਾਰਤ ਕਰਮਚਾਰੀਆਂ ਵਿੱਚ ਵਾਧੂ ਵਾਧੇ ਦੇ ਬਿਨਾਂ ਤਿਆਰੀ ਦਾ ਮੁਕਾਬਲਾ ਕਰਨ ਲਈ ਹਵਾਈ ਰੱਖਿਆ ਲਿਆਓ। ਸ਼ਹਿਰਾਂ ਅਤੇ ਵਸਤੂਆਂ ਨੂੰ ਹਨੇਰਾ ਕਰਨ ਲਈ ਸਾਰੇ ਉਪਾਅ ਤਿਆਰ ਕਰੋ;
e) ਵਿਸ਼ੇਸ਼ ਆਦੇਸ਼ਾਂ ਤੋਂ ਬਿਨਾਂ ਕੋਈ ਹੋਰ ਗਤੀਵਿਧੀਆਂ ਨਾ ਕਰੋ।
ਟਿਮੋਸ਼ੈਂਕੋ
ਜ਼ੂਕੋਵ
ਪਾਵਲੋਵ
ਫੋਮੀਨੀਖ
ਕਲੀਮੋਵਸਕੀ
ਟਾਈਪਸਕ੍ਰਿਪਟ। ਇੱਥੇ ਨੋਟਸ ਹਨ: "22 ਜੂਨ, 1941 ਨੂੰ 01-45 ਵਜੇ ਪ੍ਰਾਪਤ ਹੋਇਆ", "22 ਜੂਨ, 1941 ਨੂੰ 02-25 - 02-35 ਨੂੰ ਭੇਜਿਆ ਗਿਆ।" ਅਸਲੀ, ਆਟੋਗ੍ਰਾਫ
TsAMO RF, f. 208, ਓ.ਪੀ. 2513, 71, ਐਲ. 69.
ਪ੍ਰਕਾਸ਼ਿਤ: http://bdsa.ru/sovnarkom-1941-god/2020-605-3-4-10-22-1941
17. LVO, PribOVO, ZAPOVO, KOVO, OdVO ਦੀਆਂ ਮਿਲਟਰੀ ਕੌਂਸਲਾਂ ਨੂੰ ਨਿਰਦੇਸ਼ ਨੰਬਰ 2।
22 ਜੂਨ 1941 7 ਘੰਟੇ 15 ਮਿੰਟ
ਪੀਪਲਜ਼ ਕਮਿਸਰ ਨੂੰ ਕਾਪੀ ਕਰੋ
ਨੇਵੀ (USSR)
22 ਜੂਨ, 1941 ਸਵੇਰੇ 4 ਵਜੇ ਜਰਮਨ ਜਹਾਜ਼ਾਂ ਨੇ ਬਿਨਾਂ ਕਿਸੇ ਕਾਰਨ ਦੇ, ਪੱਛਮੀ ਸਰਹੱਦ ਦੇ ਨਾਲ ਸਾਡੇ ਹਵਾਈ ਖੇਤਰਾਂ ਅਤੇ ਸ਼ਹਿਰਾਂ 'ਤੇ ਛਾਪਾ ਮਾਰਿਆ ਅਤੇ ਬੰਬਾਰੀ ਕੀਤੀ।
ਉਸੇ ਸਮੇਂ, ਜਰਮਨ ਫੌਜਾਂ ਨੇ ਵੱਖ-ਵੱਖ ਥਾਵਾਂ 'ਤੇ ਤੋਪਖਾਨੇ ਦੇ ਗੋਲੇ ਚਲਾਏ ਅਤੇ ਸਾਡੀ ਸਰਹੱਦ ਪਾਰ ਕਰ ਗਏ।
ਜਰਮਨੀ ਦੁਆਰਾ ਸੋਵੀਅਤ ਯੂਨੀਅਨ ਉੱਤੇ ਬੇਮਿਸਾਲ ਹਮਲੇ ਦੇ ਸਬੰਧ ਵਿੱਚ, ਮੈਂ ਆਰਡਰ ਕਰਦਾ ਹਾਂ:
1. ਫ਼ੌਜਾਂ, ਆਪਣੀ ਪੂਰੀ ਤਾਕਤ ਅਤੇ ਸਾਧਨਾਂ ਨਾਲ, ਦੁਸ਼ਮਣ ਫ਼ੌਜਾਂ 'ਤੇ ਹਮਲਾ ਕਰਦੀਆਂ ਹਨ ਅਤੇ ਉਹਨਾਂ ਨੂੰ ਉਹਨਾਂ ਖੇਤਰਾਂ ਵਿੱਚ ਤਬਾਹ ਕਰਦੀਆਂ ਹਨ ਜਿੱਥੇ ਉਹਨਾਂ ਨੇ ਸੋਵੀਅਤ ਸਰਹੱਦ ਦੀ ਉਲੰਘਣਾ ਕੀਤੀ ਸੀ।
2. ਦੁਸ਼ਮਣ ਦੇ ਜਹਾਜ਼ਾਂ ਦੇ ਸੰਘਣਤਾ ਵਾਲੇ ਖੇਤਰਾਂ ਅਤੇ ਉਹਨਾਂ ਦੀਆਂ ਜ਼ਮੀਨੀ ਫੌਜਾਂ ਦੇ ਸਮੂਹ ਨੂੰ ਸਥਾਪਤ ਕਰਨ ਲਈ ਖੋਜ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਨਾ।
3. ਬੰਬਾਰ ਅਤੇ ਹਮਲਾ ਕਰਨ ਵਾਲੇ ਜਹਾਜ਼ਾਂ ਤੋਂ ਸ਼ਕਤੀਸ਼ਾਲੀ ਹਮਲਿਆਂ ਦੀ ਵਰਤੋਂ ਕਰਦੇ ਹੋਏ, ਦੁਸ਼ਮਣ ਦੇ ਹਵਾਈ ਖੇਤਰਾਂ ਅਤੇ ਉਸ ਦੀਆਂ ਜ਼ਮੀਨੀ ਫੌਜਾਂ ਦੇ ਬੰਬ ਸਮੂਹਾਂ 'ਤੇ ਜਹਾਜ਼ਾਂ ਨੂੰ ਨਸ਼ਟ ਕਰੋ।
4. ਹਵਾਈ ਹਮਲੇ ਜਰਮਨ ਖੇਤਰ ਦੀ ਡੂੰਘਾਈ ਤੱਕ 100 -150 ਕਿਲੋਮੀਟਰ ਤੱਕ ਕੀਤੇ ਜਾਣੇ ਚਾਹੀਦੇ ਹਨ।
ਬੰਬ ਕੋਏਨਿਗਸਬਰਗ ਅਤੇ ਮੇਮੇਲ।
5. ਵਿਸ਼ੇਸ਼ ਨਿਰਦੇਸ਼ਾਂ ਤੱਕ ਫਿਨਲੈਂਡ ਅਤੇ ਰੋਮਾਨੀਆ ਦੇ ਖੇਤਰ 'ਤੇ ਛਾਪੇਮਾਰੀ ਨਾ ਕਰੋ।
ਟਿਮੋਸ਼ੇਨਕੋ
MALENKOV
ZHUKOV
ਟਾਈਪਸਕ੍ਰਿਪਟ, ਗੈਰ-ਪ੍ਰਮਾਣਿਤ ਕਾਪੀ।
TsAMO RF, f. 132a, ਓ.ਪੀ. 2642, ਨੰ. 41, ਪੀ.ਪੀ. 1.2
ਪ੍ਰਕਾਸ਼ਿਤ: http://bdsa.ru/sovnarkom-1941-god/2023-607-2-22-1941-7-15
18. 7 ਜੁਲਾਈ, 1941 ਨੂੰ ਗ੍ਰਿਫਤਾਰ ਕੀਤੇ ਗਏ ਡੀ.ਜੀ. ਪਾਵਲੋਵ ਦੀ ਪੁੱਛਗਿੱਛ ਦੇ ਪ੍ਰੋਟੋਕੋਲ ਤੋਂ (ਅੰਤਰ)।
7 ਜੁਲਾਈ 1941 ਈ
ਜਵਾਬ: ਮੈਂ ਪਹਿਲਾਂ ਉਸ ਸਥਿਤੀ ਦੀ ਰੂਪਰੇਖਾ ਦੇਵਾਂਗਾ ਜਿਸ ਵਿੱਚ ਜਰਮਨ ਫੌਜਾਂ ਦੁਆਰਾ ਲਾਲ ਫੌਜ ਦੇ ਵਿਰੁੱਧ ਫੌਜੀ ਕਾਰਵਾਈਆਂ ਸ਼ੁਰੂ ਹੋਈਆਂ।
22 ਜੂਨ ਨੂੰ ਸਵੇਰੇ ਇੱਕ ਵਜੇ ਸ. ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਹੁਕਮ ਨਾਲ, ਮੈਨੂੰ ਫਰੰਟ ਹੈੱਡਕੁਆਰਟਰ ਵਿੱਚ ਬੁਲਾਇਆ ਗਿਆ। ਮੇਰੇ ਨਾਲ ਮਿਲਟਰੀ ਕੌਂਸਲ ਦਾ ਇੱਕ ਮੈਂਬਰ, ਕੋਰ ਕਮਿਸਰ ਫੋਮਿਨੀਖ, ਅਤੇ ਫਰੰਟ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਕਲੀਮੋਵਸਕੀਖ, ਆਏ ਸਨ।
ਪੀਪਲਜ਼ ਕਮਿਸਰ ਨੇ ਫ਼ੋਨ 'ਤੇ ਪਹਿਲਾ ਸਵਾਲ ਪੁੱਛਿਆ: “ਅੱਛਾ, ਤੁਸੀਂ ਸ਼ਾਂਤ ਕਿਵੇਂ ਹੋ? ਮੈਂ ਜਵਾਬ ਦਿੱਤਾ ਕਿ ਜਰਮਨ ਸੈਨਿਕਾਂ ਦੀ ਇੱਕ ਬਹੁਤ ਵੱਡੀ ਗਤੀ ਸੱਜੇ ਪਾਸੇ ਦੇਖੀ ਗਈ ਸੀ, ਤੀਸਰੀ ਫੌਜ ਦੇ ਕਮਾਂਡਰ, ਕੁਜ਼ਨੇਤਸੋਵ ਦੀ ਇੱਕ ਰਿਪੋਰਟ ਦੇ ਅਨੁਸਾਰ, ਡੇਢ ਦਿਨ ਤੋਂ, ਜਰਮਨ ਮੋਟਰ ਵਾਲੇ ਮਸ਼ੀਨੀ ਕਾਲਮ ਲਗਾਤਾਰ ਸੁਵਾਲੀ ਦੇ ਕਿਨਾਰੇ ਵੱਲ ਵਧ ਰਹੇ ਸਨ। ਉਸ ਦੀ ਆਪਣੀ ਰਿਪੋਰਟ ਅਨੁਸਾਰ, ਅਗਸਤੋ-ਸਾਪੋਟਸਕਿਨ ਸੈਕਸ਼ਨ 'ਤੇ, ਜਰਮਨਾਂ ਨੇ ਕਈ ਥਾਵਾਂ 'ਤੇ ਬੈਰੀਕੇਡ ਦੀਆਂ ਤਾਰਾਂ ਨੂੰ ਹਟਾ ਦਿੱਤਾ ਸੀ। ਫਰੰਟ ਦੇ ਦੂਜੇ ਸੈਕਟਰਾਂ ਵਿੱਚ, ਮੈਂ ਰਿਪੋਰਟ ਕੀਤੀ ਕਿ ਮੈਂ ਖਾਸ ਤੌਰ 'ਤੇ ਬਿਆਲੋਪੋਡਲਾਸਕਾ ਸਮੂਹ ਬਾਰੇ ਚਿੰਤਤ ਸੀ।
ਮੇਰੀ ਰਿਪੋਰਟ ਦੇ ਜਵਾਬ ਵਿੱਚ, ਪੀਪਲਜ਼ ਕਮਿਸਰ ਨੇ ਜਵਾਬ ਦਿੱਤਾ: “ਸ਼ਾਂਤ ਰਹੋ ਅਤੇ ਘਬਰਾਓ ਨਾ, ਅੱਜ ਸਵੇਰੇ ਆਪਣੇ ਹੈੱਡਕੁਆਰਟਰ ਨੂੰ ਇਕੱਠੇ ਕਰੋ, ਹੋ ਸਕਦਾ ਹੈ ਕਿ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ, ਪਰ ਕਿਸੇ ਵੀ ਭੜਕਾਹਟ ਦਾ ਜੋਖਮ ਨਾ ਲਓ। ਜੇ ਕੋਈ ਅਲੱਗ-ਥਲੱਗ ਭੜਕਾਹਟ ਹੈ, ਤਾਂ ਕਾਲ ਕਰੋ। ” ਗੱਲਬਾਤ ਉੱਥੇ ਹੀ ਖਤਮ ਹੋ ਗਈ।
ਪੀਪਲਜ਼ ਕਮਿਸਰ ਦੀਆਂ ਹਦਾਇਤਾਂ ਅਨੁਸਾਰ, ਮੈਂ ਤੁਰੰਤ ਸਾਰੇ ਫੌਜੀ ਕਮਾਂਡਰਾਂ ਨੂੰ ਐਚਐਫ ਦਫਤਰ ਵਿੱਚ ਤਲਬ ਕੀਤਾ, ਉਨ੍ਹਾਂ ਨੂੰ ਸਟਾਫ਼ ਅਤੇ ਕਾਰਜਕਾਰੀ ਵਿਭਾਗਾਂ ਦੇ ਮੁਖੀਆਂ ਦੇ ਨਾਲ ਫੌਜ ਦੇ ਹੈੱਡਕੁਆਰਟਰ ਵਿੱਚ ਰਿਪੋਰਟ ਕਰਨ ਦੇ ਆਦੇਸ਼ ਦਿੱਤੇ। ਮੈਂ ਕਮਾਂਡਰਾਂ ਨੂੰ ਫੌਜਾਂ ਨੂੰ ਲੜਾਈ ਦੀ ਸਥਿਤੀ ਵਿੱਚ ਰੱਖਣ ਅਤੇ ਲੜਾਈ ਦੇ ਸਾਰੇ ਢਾਂਚੇ ਅਤੇ ਇੱਥੋਂ ਤੱਕ ਕਿ ਅਧੂਰੇ ਰੀਇਨਫੋਰਸਡ ਕੰਕਰੀਟ ਉੱਤੇ ਕਬਜ਼ਾ ਕਰਨ ਦਾ ਪ੍ਰਸਤਾਵ ਵੀ ਦਿੱਤਾ।
ਮੇਰੇ ਇਸ ਆਦੇਸ਼ ਦਾ, ਕੁਜ਼ਨੇਤਸੋਵ ਨੇ ਜਵਾਬ ਦਿੱਤਾ ਕਿ, ਮੈਂ ਪਹਿਲਾਂ ਦਿੱਤੀਆਂ ਹਦਾਇਤਾਂ ਦੇ ਅਨੁਸਾਰ, ਉਸਨੇ ਸੈਨਿਕਾਂ ਨੂੰ ਕਾਰਤੂਸ ਵੰਡੇ ਅਤੇ ਹੁਣ ਢਾਂਚਿਆਂ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।
10ਵੀਂ ਫੌਜ ਦੇ ਕਮਾਂਡਰ ਗੋਲੂਬੇਵ ਨੇ ਦੱਸਿਆ ਕਿ ਜੰਗੀ ਖੇਡ ਤੋਂ ਬਾਅਦ ਉਸ ਦੇ ਕੋਰ ਹੈੱਡਕੁਆਰਟਰ ਨੂੰ ਉਸ ਥਾਂ 'ਤੇ ਫੌਜਾਂ ਦੀ ਅਗਵਾਈ ਕਰਨ ਲਈ ਛੱਡ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਨੂੰ ਯੋਜਨਾ ਅਨੁਸਾਰ ਹੋਣਾ ਚਾਹੀਦਾ ਸੀ। ਮੈਂ ਗੋਲੂਬੇਵ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਰੱਖੇ ਅਤੇ ਮੇਰੇ ਅਗਲੇ ਹੁਕਮਾਂ ਦੀ ਉਡੀਕ ਕਰੇ।
ਕੋਰੋਬਕੋਵ, ਚੌਥੀ ਫੌਜ ਦੇ ਕਮਾਂਡਰ ਨੇ ਦੱਸਿਆ ਕਿ ਉਸਦੀ ਫੌਜ ਲੜਾਈ ਲਈ ਤਿਆਰ ਸੀ। ਉਸਨੇ ਬ੍ਰੈਸਟ ਗੈਰੀਸਨ ਦੀ ਲੜਾਈ ਦੀ ਤਿਆਰੀ ਦੀ ਜਾਂਚ ਕਰਨ ਦਾ ਵਾਅਦਾ ਕੀਤਾ। ਇਸ ਵੱਲ ਮੈਂ ਕੋਰੋਬਕੋਵ ਨੂੰ ਇਸ਼ਾਰਾ ਕੀਤਾ ਕਿ ਗੜੀ ਉਸ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਯੋਜਨਾ ਅਨੁਸਾਰ ਹੋਣਾ ਚਾਹੀਦਾ ਸੀ, ਅਤੇ ਸੁਝਾਅ ਦਿੱਤਾ ਕਿ ਉਹ ਮੇਰੇ ਆਦੇਸ਼ ਨੂੰ ਤੁਰੰਤ ਲਾਗੂ ਕਰਨਾ ਸ਼ੁਰੂ ਕਰ ਦੇਣ।
ਕੋਪੇਕ ਜ਼ਿਲੇ ਦੇ ਹਵਾਈ ਸੈਨਾ ਦੇ ਕਮਾਂਡਰ ਅਤੇ ਉਸ ਦੇ ਡਿਪਟੀ ਤਾਯੂਰਸਕੀ, ਜੋ ਮੇਰੇ ਕੋਲ ਜ਼ਿਲ੍ਹਾ ਹੈੱਡਕੁਆਰਟਰ 'ਤੇ ਆਏ ਸਨ, ਨੇ ਮੈਨੂੰ ਦੱਸਿਆ ਕਿ ਹਵਾਬਾਜ਼ੀ ਨੂੰ ਪੂਰੀ ਤਰ੍ਹਾਂ ਲੜਾਕੂ ਤਿਆਰੀ 'ਤੇ ਰੱਖਿਆ ਗਿਆ ਸੀ ਅਤੇ ਹਵਾਈ ਸੈਨਾ ਦੇ ਹੁਕਮਾਂ ਅਨੁਸਾਰ ਹਵਾਈ ਖੇਤਰ 'ਤੇ ਖਿੰਡਾਇਆ ਗਿਆ ਸੀ। ਐਨ.ਕੇ.ਓ.
ਫ਼ੌਜ ਦੇ ਕਮਾਂਡਰਾਂ ਨਾਲ ਇਹ ਗੱਲਬਾਤ ਕਰੀਬ ਤੜਕੇ ਦੋ ਵਜੇ ਹੋਈ।
ਸਵੇਰੇ 3:30 ਵਜੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਨੇ ਮੈਨੂੰ ਦੁਬਾਰਾ ਫ਼ੋਨ 'ਤੇ ਬੁਲਾਇਆ ਅਤੇ ਪੁੱਛਿਆ - ਨਵਾਂ ਕੀ ਹੈ? ਮੈਂ ਉਸ ਨੂੰ ਜਵਾਬ ਦਿੱਤਾ ਕਿ ਹੁਣ ਕੋਈ ਨਵੀਂ ਗੱਲ ਨਹੀਂ ਹੈ, ਮੈਂ ਫ਼ੌਜਾਂ ਨਾਲ ਸੰਪਰਕ ਕਾਇਮ ਕਰ ਲਿਆ ਹੈ ਅਤੇ ਕਮਾਂਡਰਾਂ ਨੂੰ ਇਸ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਸੇ ਸਮੇਂ, ਮੈਂ ਪੀਪਲਜ਼ ਕਮਿਸਰ ਨੂੰ ਰਿਪੋਰਟ ਕੀਤੀ ਕਿ, ਹਵਾਈ ਸੈਨਾ ਦੇ ਮੁਖੀ ਜ਼ੀਗਰੇਵ ਦੁਆਰਾ NZ ਗੈਸੋਲੀਨ ਨਾਲ ਜਹਾਜ਼ਾਂ ਨੂੰ ਤੇਲ ਭਰਨ ਅਤੇ NZ ਇੰਜਣਾਂ ਨਾਲ ਇੰਜਣਾਂ ਨੂੰ ਬਦਲਣ ਦੀ ਮਨਾਹੀ ਦੇ ਉਲਟ, ਮੈਂ ਕੋਪਟਸ ਅਤੇ ਟੇਯੂਰਸਕੀ ਨੂੰ ਅਜਿਹਾ ਆਦੇਸ਼ ਦਿੱਤਾ ਹੈ। ਪੀਪਲਜ਼ ਕਮਿਸਰ ਨੇ ਮੇਰੇ ਇਸ ਹੁਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਂ ਫੌਜ ਦੇ ਕਮਾਂਡਰਾਂ ਨਾਲ ਸੈਕੰਡਰੀ ਗੱਲਬਾਤ ਤੋਂ ਬਾਅਦ ਪੀਪਲਜ਼ ਕਮਿਸਰ ਨੂੰ ਮੇਰੇ ਸੈਕਟਰ ਦੀ ਅਗਲੀ ਸਥਿਤੀ ਬਾਰੇ ਰਿਪੋਰਟ ਕਰਨ ਦਾ ਵਾਅਦਾ ਕੀਤਾ।
ਅਗਲੇ 15 ਮਿੰਟਾਂ ਵਿੱਚ ਮੈਨੂੰ ਕਮਾਂਡਰਾਂ ਤੋਂ ਹੇਠ ਲਿਖੀ ਜਾਣਕਾਰੀ ਪ੍ਰਾਪਤ ਹੋਈ:
10 ਵੀਂ ਫੌਜ ਦੇ ਕਮਾਂਡਰ ਤੋਂ - "ਸਭ ਕੁਝ ਸ਼ਾਂਤ ਹੈ"; ਚੌਥੀ ਫੌਜ ਤੋਂ - "ਹਰ ਥਾਂ ਅਤੇ ਸਭ ਕੁਝ ਸ਼ਾਂਤ ਹੈ, ਫੌਜਾਂ ਤੁਹਾਡੇ ਦੁਆਰਾ ਨਿਰਧਾਰਤ ਕੰਮ ਨੂੰ ਪੂਰਾ ਕਰ ਰਹੀਆਂ ਹਨ।" ਜਦੋਂ ਮੈਂ ਪੁੱਛਿਆ ਕਿ ਕੀ 22ਵਾਂ ਟੈਂਕ ਡਿਵੀਜ਼ਨ ਬ੍ਰੈਸਟ ਛੱਡ ਰਿਹਾ ਹੈ, ਤਾਂ ਮੈਨੂੰ ਜਵਾਬ ਮਿਲਿਆ: "ਹਾਂ, ਇਹ ਦੂਜੀਆਂ ਯੂਨਿਟਾਂ ਵਾਂਗ ਜਾ ਰਿਹਾ ਹੈ।" ਤੀਸਰੀ ਫੌਜ ਦੇ ਕਮਾਂਡਰ ਨੇ ਮੈਨੂੰ ਜਵਾਬ ਦਿੱਤਾ ਕਿ ਉਸ ਨੂੰ ਕੁਝ ਨਵਾਂ ਨਹੀਂ ਹੋਇਆ। ਕਿਲਾਬੰਦੀ ਵਾਲੇ ਖੇਤਰ ਦੇ ਮੁਖੀ ਇਵਾਨੋਵ ਦੀਆਂ ਫੌਜਾਂ ਕਿਲਾਬੰਦੀ ਵਿੱਚ ਹਨ, 56 ਵੀਂ ਇਨਫੈਂਟਰੀ ਡਿਵੀਜ਼ਨ ਨੂੰ ਯੋਜਨਾ ਦੇ ਅਨੁਸਾਰ ਆਪਣੇ ਨਿਰਧਾਰਤ ਸਥਾਨ ਤੇ ਵਾਪਸ ਲੈ ਲਿਆ ਗਿਆ ਹੈ; 27 ਵੀਂ ਇਨਫੈਂਟਰੀ ਡਿਵੀਜ਼ਨ ਵੀ ਇਸਦੀ ਥਾਂ 'ਤੇ ਹੈ; ਦੁਸ਼ਮਣੀ ਦੀ ਸ਼ੁਰੂਆਤ ਤੋਂ ਲਗਭਗ ਇੱਕ ਮਹੀਨਾ ਪਹਿਲਾਂ, ਮੈਂ ਇਸਨੂੰ ਸਪੋਟਸਕਿਨ-ਗ੍ਰੋਡਨੋ ਤੋਂ ਆਗਸਟੋ-ਗ੍ਰੇਵੋ, ਸੁਖੋਵੋ ਵਿੱਚ ਤਬਦੀਲ ਕਰ ਦਿੱਤਾ ਸੀ। ਇਹ ਸਥਾਨ ਜਨਰਲ ਸਟਾਫ ਦੁਆਰਾ ਪ੍ਰਵਾਨਿਤ ਹਨ.
ਮੈਂ ਪੀਪਲਜ਼ ਕਮਿਸਰ ਆਫ਼ ਡਿਫੈਂਸ ਨੂੰ ਨਵੀਂ ਸਥਿਤੀ ਦੀ ਰਿਪੋਰਟ ਕਰਨ ਗਿਆ ਅਤੇ ਮਾਸਕੋ ਪਹੁੰਚਣ ਤੋਂ ਪਹਿਲਾਂ, ਕੁਜ਼ਨੇਤਸੋਵ ਨੇ ਮੈਨੂੰ ਫ਼ੋਨ 'ਤੇ ਬੁਲਾਇਆ, ਰਿਪੋਰਟ ਦਿੱਤੀ: “ਪੂਰੇ ਮੋਰਚੇ 'ਤੇ ਤੋਪਖਾਨੇ ਅਤੇ ਮਸ਼ੀਨ-ਗਨ ਫਾਇਰ ਹਨ। ਗ੍ਰੋਡਨੋ ਦੇ ਉੱਪਰ, 50-60 ਜਹਾਜ਼ ਹੈੱਡਕੁਆਰਟਰ 'ਤੇ ਬੰਬਾਰੀ ਕਰ ਰਹੇ ਹਨ, ਮੈਨੂੰ ਬੇਸਮੈਂਟ ਜਾਣ ਲਈ ਮਜਬੂਰ ਕੀਤਾ ਗਿਆ ਹੈ। ਮੈਂ ਉਸਨੂੰ ਫ਼ੋਨ 'ਤੇ ਕਿਹਾ ਕਿ ਉਹ "Grodno-41" (ਕਵਰ ਪਲਾਨ ਲਈ ਰਵਾਇਤੀ ਪਾਸਵਰਡ) ਫਾਈਲ ਦਾਖਲ ਕਰੇ ਅਤੇ ਬਿਨਾਂ ਝਿਜਕ ਕੰਮ ਕਰੇ, ਹੈੱਡਕੁਆਰਟਰ ਦੇ ਨਾਲ ਸਹੀ ਜਗ੍ਹਾ ਲੈ ਜਾਵੇ। ਉਸ ਤੋਂ ਬਾਅਦ, ਮੈਂ ਤੁਰੰਤ ਬਿਆਲਿਸਟੋਕ ਨੂੰ ਬੁਲਾਇਆ, ਬਿਆਲਿਸਟੋਕ ਨੇ ਜਵਾਬ ਦਿੱਤਾ: "ਹੁਣ ਇਹ ਸਾਹਮਣੇ ਸ਼ਾਂਤ ਹੈ।"
ਲਗਭਗ 4.10 - 4.15 'ਤੇ ਮੈਂ ਕੋਰੋਬਕੋਵ ਨਾਲ ਗੱਲ ਕੀਤੀ, ਜਿਸ ਨੇ ਵੀ ਜਵਾਬ ਦਿੱਤਾ: "ਇੱਥੇ ਸਭ ਕੁਝ ਸ਼ਾਂਤ ਹੈ।"
ਲਗਭਗ 8 ਮਿੰਟ ਬਾਅਦ, ਕੋਰੋਬਕੋਵ ਨੇ ਰਿਪੋਰਟ ਦਿੱਤੀ ਕਿ "ਹਵਾਈ ਜਹਾਜ਼ ਨੇ ਕੋਬਰੀਨ 'ਤੇ ਹਮਲਾ ਕੀਤਾ, ਸਾਹਮਣੇ ਤੋਂ ਭਿਆਨਕ ਤੋਪਖਾਨੇ ਦੀ ਗੋਲੀਬਾਰੀ ਹੋਈ।" ਮੈਂ ਸੁਝਾਅ ਦਿੱਤਾ ਕਿ ਕੋਰੋਬਕੋਵ "ਕੋਬਰਿਨ 4l" ਨੂੰ ਕਾਰਵਾਈ ਵਿੱਚ ਲਿਆਏ ਅਤੇ ਉਸਨੂੰ ਫੌਜਾਂ ਨੂੰ ਆਪਣੇ ਹੱਥਾਂ ਵਿੱਚ ਰੱਖਣ ਅਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਸ਼ੁਰੂ ਕਰਨ ਦਾ ਆਦੇਸ਼ ਦਿੱਤਾ।
ਸਭ ਕੁਝ ਜੋ ਕਮਾਂਡਰਾਂ ਨੇ ਮੈਨੂੰ ਦੱਸਿਆ, ਮੈਂ ਤੁਰੰਤ ਅਤੇ ਸਹੀ ਢੰਗ ਨਾਲ ਪੀਪਲਜ਼ ਕਮਿਸਰ ਆਫ਼ ਡਿਫੈਂਸ ਨੂੰ ਸੂਚਿਤ ਕੀਤਾ। ਬਾਅਦ ਵਾਲੇ ਨੇ ਜਵਾਬ ਦਿੱਤਾ: "ਹਾਲਤ ਅਨੁਸਾਰ ਕੰਮ ਕਰੋ।"
ਸਵਾਲ: ਜਰਮਨਾਂ ਨੇ ਮੋਰਚੇ ਨੂੰ ਤੋੜ ਕੇ ਸਾਡੇ ਖੇਤਰ ਵਿੱਚ ਡੂੰਘੇ ਘੁਸਣ ਦਾ ਪ੍ਰਬੰਧ ਕਿਉਂ ਕੀਤਾ?
ਉੱਤਰ: ਬ੍ਰੈਸਟ ਦਿਸ਼ਾ ਵਿੱਚ, 3 ਮਸ਼ੀਨੀ ਕੋਰ ਨੇ ਇੱਕ ਵਾਰ ਵਿੱਚ 6ਵੇਂ ਅਤੇ 42ਵੇਂ ਡਿਵੀਜ਼ਨਾਂ ਉੱਤੇ ਹਮਲਾ ਕੀਤਾ; ਜਿਸ ਨੇ ਸੰਖਿਆ ਅਤੇ ਸਾਜ਼ੋ-ਸਾਮਾਨ ਦੀ ਗੁਣਵੱਤਾ ਦੋਵਾਂ ਵਿੱਚ ਦੁਸ਼ਮਣ ਦੀ ਉੱਤਮਤਾ ਬਣਾਈ ਹੈ। ਚੌਥੀ ਸੈਨਾ ਦਾ ਕਮਾਂਡਰ, ਕੋਰੋਬਕੋਵ, ਨਿਯੰਤਰਣ ਗੁਆ ਚੁੱਕਾ ਸੀ ਅਤੇ, ਜ਼ਾਹਰ ਤੌਰ 'ਤੇ, ਉਲਝਣ ਵਿਚ ਸੀ, ਘੱਟੋ-ਘੱਟ 4 ਵੀਂ ਡਿਵੀਜ਼ਨ ਨੂੰ ਇਸ ਦਿਸ਼ਾ ਵੱਲ ਖਿੱਚ ਕੇ, ਆਪਣੀਆਂ ਫੌਜਾਂ ਨਾਲ ਮੁੱਖ ਦਿਸ਼ਾ ਨੂੰ ਢੱਕਣ ਵਿਚ ਅਸਮਰੱਥ ਸੀ। ਦੁਸ਼ਮਣ ਨੇ ਉਸੇ ਬ੍ਰੈਸਟ ਦਿਸ਼ਾ ਵਿੱਚ 6ਵੇਂ ਅਤੇ 42ਵੇਂ ਡਿਵੀਜ਼ਨਾਂ ਵਿੱਚ ਬੰਬਾਰ ਜਹਾਜ਼ਾਂ ਦਾ ਇੱਕ ਵੱਡਾ ਸਮੂਹ ਭੇਜਿਆ। ਕੋਰੋਬਕੋਵ ਦੀ ਰਿਪੋਰਟ ਦੇ ਅਨੁਸਾਰ, ਇਸ ਏਅਰਕ੍ਰਾਫਟ ਨੇ ਸਾਡੀ ਪੈਦਲ ਸੈਨਾ ਦੇ ਸਥਾਨ ਦੀ ਸਾਵਧਾਨੀ ਨਾਲ ਪ੍ਰਕਿਰਿਆ ਕੀਤੀ, ਅਤੇ ਦੁਸ਼ਮਣ ਦੇ ਗੋਤਾਖੋਰਾਂ ਨੇ ਬੰਦੂਕ ਤੋਂ ਬਾਅਦ ਬੰਦੂਕ ਨੂੰ ਅਯੋਗ ਕਰ ਦਿੱਤਾ। ਹਵਾ ਵਿਚ ਦੁਸ਼ਮਣ ਦੀ ਹਵਾਬਾਜ਼ੀ ਦਾ ਦਬਦਬਾ ਪੂਰਾ ਹੋ ਗਿਆ ਸੀ, ਖ਼ਾਸਕਰ ਕਿਉਂਕਿ ਪਹਿਲੇ ਦਿਨ ਤੋਂ ਹੀ ਸਾਡੇ ਲੜਾਕੂ ਜਹਾਜ਼ਾਂ ਨੂੰ ਬਿਨਾਂ ਕਿਸੇ ਉਡਾਣ ਦੇ ਸਾਰੇ ਏਅਰਫੀਲਡਾਂ 'ਤੇ ਸਵੇਰੇ 4 ਵਜੇ ਇਕੋ ਸਮੇਂ ਦੁਸ਼ਮਣ ਦੇ ਹਮਲੇ ਦੁਆਰਾ ਮਹੱਤਵਪੂਰਣ ਸੰਖਿਆ ਵਿਚ ਦਸਤਕ ਦਿੱਤੀ ਗਈ ਸੀ। ਕੁੱਲ ਮਿਲਾ ਕੇ, ਸਾਰੇ ਪ੍ਰਣਾਲੀਆਂ ਦੇ 300 ਤੱਕ ਦੇ ਜਹਾਜ਼, ਸਿਖਲਾਈ ਵਾਲੇ ਸਮੇਤ, ਇਸ ਦਿਨ ਦੌਰਾਨ ਦਸਤਕ ਦਿੱਤੀ ਗਈ ਸੀ। ਇਹ ਸਭ ਇਸ ਲਈ ਹੋਇਆ ਕਿਉਂਕਿ ਹਨੇਰਾ ਸੀ ਅਤੇ ਸਾਡਾ ਜਹਾਜ਼ ਉਡਾਣ ਨਹੀਂ ਭਰ ਸਕਿਆ। ਮੈਂ ਨਿੱਜੀ ਤੌਰ 'ਤੇ ਸਰੀਰਕ ਤੌਰ' ਤੇ ਜਾਂਚ ਨਹੀਂ ਕਰ ਸਕਿਆ ਕਿ ਏਅਰਫੀਲਡ 'ਤੇ ਹਵਾਬਾਜ਼ੀ ਨੂੰ ਕਿਵੇਂ ਖਿੰਡਾਇਆ ਗਿਆ ਸੀ, ਜਦੋਂ ਕਿ ਏਅਰ ਫੋਰਸ ਕੋਲੇਟਸ ਦੇ ਕਮਾਂਡਰ ਅਤੇ ਉਸ ਦੇ ਡਿਪਟੀ ਟੇਯੂਰਸਕੀ, ਡਿਪਟੀ. ਰਾਜਨੀਤਿਕ ਮੋਰਚੇ 'ਤੇ, ਪਿਯਾਰੋਵ ਅਤੇ ਏਅਰ ਫੋਰਸ ਚੀਫ਼ ਆਫ਼ ਸਟਾਫ ਤਾਰਨੇਨਕੋ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਹਵਾਬਾਜ਼ੀ ਦੀ ਕੇਂਦਰਿਤ ਤੈਨਾਤੀ 'ਤੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਆਦੇਸ਼ ਨੂੰ ਪੂਰਾ ਕੀਤਾ ਹੈ।
ਜਵਾਬ: ਮੈਂ ਸਾਰੀਆਂ ਮੁਸੀਬਤਾਂ ਦਾ ਮੁੱਖ ਕਾਰਨ ਦੁਸ਼ਮਣ ਦੇ ਟੈਂਕਾਂ ਅਤੇ ਉਨ੍ਹਾਂ ਦੇ ਨਵੇਂ ਪਦਾਰਥਾਂ ਦੀ ਵਿਸ਼ਾਲ ਉੱਤਮਤਾ ਅਤੇ ਦੁਸ਼ਮਣ ਦੀ ਹਵਾਬਾਜ਼ੀ ਦੀ ਵਿਸ਼ਾਲ ਉੱਤਮਤਾ ਨੂੰ ਮੰਨਦਾ ਹਾਂ।
ਸਵਾਲ: ਪੱਛਮੀ ਮੋਰਚੇ 'ਤੇ ਟੁੱਟਣ ਲਈ ਕੌਣ ਜ਼ਿੰਮੇਵਾਰ ਹੈ?
ਜਵਾਬ: ਜਿਵੇਂ ਕਿ ਮੈਂ ਪਹਿਲਾਂ ਹੀ ਦਿਖਾਇਆ ਹੈ, ਜਰਮਨ ਫੌਜਾਂ ਦੇ ਸਾਡੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧਣ ਦਾ ਮੁੱਖ ਕਾਰਨ ਦੁਸ਼ਮਣ ਦੇ ਜਹਾਜ਼ਾਂ ਅਤੇ ਟੈਂਕਾਂ ਦੀ ਸਪੱਸ਼ਟ ਉੱਤਮਤਾ ਸੀ। ਇਸ ਤੋਂ ਇਲਾਵਾ, ਕੁਜ਼ਨੇਤਸੋਵ (ਬਾਲਟਿਕ ਮਿਲਟਰੀ ਡਿਸਟ੍ਰਿਕਟ) ਨੇ ਲਿਥੁਆਨੀਅਨ ਯੂਨਿਟਾਂ ਨੂੰ ਖੱਬੇ ਪਾਸੇ ਰੱਖਿਆ, ਜੋ ਲੜਨਾ ਨਹੀਂ ਚਾਹੁੰਦੇ ਸਨ। ਬਾਲਟਿਕ ਰਾਜਾਂ ਦੇ ਖੱਬੇ ਵਿੰਗ 'ਤੇ ਪਹਿਲੇ ਦਬਾਅ ਤੋਂ ਬਾਅਦ, ਲਿਥੁਆਨੀਅਨ ਯੂਨਿਟਾਂ ਨੇ ਆਪਣੇ ਕਮਾਂਡਰਾਂ ਨੂੰ ਗੋਲੀ ਮਾਰ ਦਿੱਤੀ ਅਤੇ ਭੱਜ ਗਏ। ਇਸ ਨਾਲ ਜਰਮਨ ਟੈਂਕ ਯੂਨਿਟਾਂ ਲਈ ਵਿਲਨੀਅਸ ਤੋਂ ਮੈਨੂੰ ਹਮਲਾ ਕਰਨਾ ਸੰਭਵ ਹੋ ਗਿਆ। ਇਸ ਦੇ ਨਾਲ, ਕੋਰੋਬਕੋਵ ਅਤੇ ਸੈਂਦਾਲੋਵ ਦੁਆਰਾ ਆਪਣੀਆਂ ਯੂਨਿਟਾਂ ਦੇ ਨਾਲ 4 ਵੀਂ ਫੌਜ ਦੇ ਹੈੱਡਕੁਆਰਟਰ ਦੇ ਨਿਯੰਤਰਣ ਦੇ ਨੁਕਸਾਨ ਨੇ ਬੌਬਰੂਸਕ ਦਿਸ਼ਾ ਵਿੱਚ ਦੁਸ਼ਮਣ ਦੀ ਤੇਜ਼ੀ ਨਾਲ ਅੱਗੇ ਵਧਣ ਅਤੇ 10 ਵੀਂ ਫੌਜ ਦੇ ਕਮਾਂਡਰ ਦੁਆਰਾ ਮੇਰੇ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲਤਾ ਵਿੱਚ ਯੋਗਦਾਨ ਪਾਇਆ। , ਜਨਰਲ ਗੋਲੂਬੇਵ, ਦੁਸ਼ਮਣ ਦੇ ਮਸ਼ੀਨੀ ਸਮੂਹ ਨੂੰ ਹਰਾਉਣ ਲਈ 6ਵੀਂ ਮਕੈਨੀਕ੍ਰਿਤ ਕੋਰ ਦੇ ਨਾਲ ਬ੍ਰਾਇੰਸਕ ਉੱਤੇ ਹਮਲਾ ਕਰਨ ਲਈ, ਜਿਸ ਤੋਂ ਬਾਅਦ ਵੋਲਕੋਵਿਸਕ ਦੇ ਖੇਤਰ ਵਿੱਚ ਮੇਰੇ ਨਿਪਟਾਰੇ 'ਤੇ ਸੀ, ਨੇ ਮੈਨੂੰ ਇੱਕ ਉਚਿਤ ਹੜਤਾਲ ਸਮੂਹ ਹੋਣ ਦੇ ਮੌਕੇ ਤੋਂ ਵਾਂਝਾ ਕਰ ਦਿੱਤਾ। .
ਸਵਾਲ: ਕੀ ਤੁਹਾਡੇ ਅਧੀਨ ਕੰਮ ਕਰਨ ਵਾਲਿਆਂ ਵੱਲੋਂ ਕੋਈ ਦੇਸ਼ਧ੍ਰੋਹੀ ਕਾਰਵਾਈਆਂ ਕੀਤੀਆਂ ਗਈਆਂ ਸਨ?
ਜਵਾਬ: ਨਹੀਂ, ਅਜਿਹਾ ਨਹੀਂ ਸੀ। ਤੇਜ਼ੀ ਨਾਲ ਬਦਲ ਰਹੇ ਮਾਹੌਲ ਤੋਂ ਕੁਝ ਵਰਕਰ ਕੁਝ ਉਲਝਣ ਵਿਚ ਸਨ।
ਸਵਾਲ: ਮੋਰਚਾ ਤੋੜਨ ਵਿੱਚ ਤੁਹਾਡਾ ਨਿੱਜੀ ਕਸੂਰ ਕੀ ਹੈ?
ਜਵਾਬ: ਮੈਂ ਜਰਮਨ ਸੈਨਿਕਾਂ ਦੁਆਰਾ ਸਫਲਤਾ ਨੂੰ ਰੋਕਣ ਲਈ ਸਾਰੇ ਉਪਾਅ ਕੀਤੇ। ਸਾਹਮਣੇ ਵਾਲੀ ਸਥਿਤੀ ਲਈ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਸਮਝਦਾ।
ਸਵਾਲ: ਤੁਸੀਂ ਪੱਛਮੀ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੀ ਕਿੰਨੀ ਦੇਰ ਤੱਕ ਕਮਾਂਡ ਕੀਤੀ?
ਉੱਤਰ: ਇੱਕ ਸਾਲ।
ਸਵਾਲ: ਕੀ ਜ਼ਿਲ੍ਹੇ ਦੇ ਕੁਝ ਹਿੱਸੇ ਫ਼ੌਜੀ ਕਾਰਵਾਈ ਲਈ ਤਿਆਰ ਸਨ?
ਜਵਾਬ: ਜ਼ਿਲੇ ਦੀਆਂ ਇਕਾਈਆਂ ਨੂੰ ਫੌਜੀ ਕਾਰਵਾਈ ਲਈ ਤਿਆਰ ਕੀਤਾ ਗਿਆ ਸੀ, ਨਵੀਂ ਬਣੀ 17ਵੀਂ, 20ਵੀਂ, 13ਵੀਂ, 11ਵੀਂ ਮਸ਼ੀਨਾਈਜ਼ਡ ਕੋਰ ਨੂੰ ਛੱਡ ਕੇ। ਇਸ ਤੋਂ ਇਲਾਵਾ, 13 ਵੀਂ ਅਤੇ 11 ਵੀਂ ਕੋਰ ਵਿਚ, ਇਕ-ਇਕ ਡਿਵੀਜ਼ਨ ਨੂੰ ਸਿਖਲਾਈ ਦਿੱਤੀ ਗਈ ਸੀ, ਅਤੇ ਬਾਕੀ, ਭਰਤੀ ਹੋਣ ਤੋਂ ਬਾਅਦ, ਸਿਰਫ ਸਿਖਲਾਈ ਉਪਕਰਣ ਸਨ, ਅਤੇ ਫਿਰ ਵੀ ਹਰ ਜਗ੍ਹਾ ਨਹੀਂ. 14ਵੀਂ ਮਕੈਨਾਈਜ਼ਡ ਕੋਰ ਕੋਲ ਸਿਰਫ ਇੱਕ ਮਾੜੀ ਸਿਖਲਾਈ ਪ੍ਰਾਪਤ ਮੋਟਰਾਈਜ਼ਡ ਡਿਵੀਜ਼ਨ ਅਤੇ ਟੈਂਕ ਡਿਵੀਜ਼ਨਾਂ ਦੀ ਰਾਈਫਲ ਰੈਜੀਮੈਂਟ ਸੀ।
ਸਵਾਲ: ਜੇਕਰ ਜ਼ਿਲੇ ਦੇ ਮੁੱਖ ਹਿੱਸੇ ਫੌਜੀ ਕਾਰਵਾਈ ਲਈ ਤਿਆਰ ਸਨ, ਤੁਹਾਨੂੰ ਸਮੇਂ 'ਤੇ ਜਾਣ ਦਾ ਆਦੇਸ਼ ਮਿਲਿਆ ਹੈ, ਤਾਂ ਸੋਵੀਅਤ ਖੇਤਰ ਵਿੱਚ ਜਰਮਨ ਫੌਜਾਂ ਦੀ ਡੂੰਘੀ ਸਫਲਤਾ ਦਾ ਕਾਰਨ ਸਿਰਫ ਫਰੰਟ ਕਮਾਂਡਰ ਵਜੋਂ ਤੁਹਾਡੀਆਂ ਅਪਰਾਧਿਕ ਕਾਰਵਾਈਆਂ ਨੂੰ ਮੰਨਿਆ ਜਾ ਸਕਦਾ ਹੈ।
ਜਵਾਬ: ਮੈਂ ਇਸ ਇਲਜ਼ਾਮ ਨੂੰ ਸਪੱਸ਼ਟ ਰੂਪ ਵਿੱਚ ਨਕਾਰਦਾ ਹਾਂ। ਮੈਂ ਦੇਸ਼ਧ੍ਰੋਹ ਜਾਂ ਵਿਸ਼ਵਾਸਘਾਤ ਨਹੀਂ ਕੀਤਾ।
ਪ੍ਰਸ਼ਨ: ਰਾਜ ਦੀ ਸਰਹੱਦ ਦੀ ਪੂਰੀ ਲੰਬਾਈ ਦੇ ਨਾਲ, ਸਿਰਫ ਉਸ ਸੈਕਟਰ ਵਿੱਚ ਜਿਸਦੀ ਤੁਸੀਂ ਕਮਾਂਡ ਕੀਤੀ ਸੀ, ਜਰਮਨ ਫੌਜਾਂ ਸੋਵੀਅਤ ਖੇਤਰ ਵਿੱਚ ਡੂੰਘੇ ਦਾਖਲ ਹੋਈਆਂ। ਮੈਂ ਦੁਹਰਾਉਂਦਾ ਹਾਂ ਕਿ ਇਹ ਤੁਹਾਡੇ ਵੱਲੋਂ ਦੇਸ਼ਧ੍ਰੋਹੀ ਕਾਰਵਾਈਆਂ ਦਾ ਨਤੀਜਾ ਹੈ।
ਜਵਾਬ: ਮੇਰੇ ਮੋਰਚੇ 'ਤੇ ਸਫਲਤਾ ਇਸ ਲਈ ਆਈ ਕਿਉਂਕਿ ਮੇਰੇ ਕੋਲ ਕੋਈ ਨਵੀਂ ਸਮੱਗਰੀ ਯੂਨਿਟ ਨਹੀਂ ਸੀ, ਜਿਵੇਂ ਕਿ, ਉਦਾਹਰਨ ਲਈ, ਕੀਵ ਮਿਲਟਰੀ ਡਿਸਟ੍ਰਿਕਟ ਕੋਲ ਸੀ।
ਪੁੱਛਗਿੱਛ ਕੀਤੀ:
ਬਰੀਡ ਡਿਪਟੀ ਜਾਂਚ ਯੂਨਿਟ ਦੇ ਮੁਖੀ
ਯੂਐਸਐਸਆਰ ਦੇ ਐਨਜੀਓਜ਼ ਦਾ ਤੀਜਾ ਡਾਇਰੈਕਟੋਰੇਟ
ਕਲਾ। ਬਟਾਲੀਅਨ ਕਮਿਸ਼ਨਰ ਪਾਵਲੋਵਸਕੀ
ਯੂਐਸਐਸਆਰ ਦੇ ਐਨਜੀਓਜ਼ ਦੇ ਤੀਜੇ ਡਾਇਰੈਕਟੋਰੇਟ ਦੇ ਜਾਂਚਕਰਤਾ
ਮਿ.ਲੀ. ਰਾਜ ਸੁਰੱਖਿਆ ਲੈਫਟੀਨੈਂਟ ਕੋਮਾਰੋਵ
ਹੱਥ-ਲਿਖਤ, ਮੂਲ।
ਕੇਂਦਰੀ ਚੋਣ ਕਮਿਸ਼ਨ ਐਫ.ਐਸ.ਬੀ. ਆਰਕਾਈਵਲ ਅਤੇ ਖੋਜੀ ਫਾਈਲ ਨੰ. ਆਰ-24000, ਪੀ.ਪੀ. 23-53.
ਪ੍ਰਕਾਸ਼ਿਤ: "...1941 ਦੀ ਬਸੰਤ ਵਿੱਚ ਰੂਸ ਨੂੰ ਤਬਾਹ ਕਰੋ।" (ਏ. ਹਿਟਲਰ, 31 ਜੁਲਾਈ, 1940): USSR ਅਤੇ ਜਰਮਨੀ ਦੀਆਂ ਖੁਫੀਆ ਸੇਵਾਵਾਂ ਤੋਂ ਦਸਤਾਵੇਜ਼। 1937-1945", ਕੰਪ. ਯਮਪੋਲਸਕੀ ਵੀ.ਪੀ. - ਐੱਮ.; ਕੁਚਕੋਵੋ ਫੀਲਡ, 2008. - ਪੰਨਾ 457-481.
19. ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਨਿਰਦੇਸ਼ (ਐਬਸਟਰੈਕਟ)
18 ਜੂਨ 1941 ਈ
ਤਿਆਰੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹੇ ਦੇ ਫੌਜੀ ਕਾਰਵਾਈਆਂ ਦੇ ਥੀਏਟਰ ਨੂੰ ਤੇਜ਼ੀ ਨਾਲ ਲਿਆਉਣ ਲਈ, ਮੈਂ ਆਦੇਸ਼ ਦਿੰਦਾ ਹਾਂ:
4. 8ਵੀਂ ਅਤੇ 11ਵੀਂ ਫੌਜਾਂ ਦੇ ਕਮਾਂਡਰ ਨੂੰ:
a) ਯੋਜਨਾ ਵਿੱਚ ਪ੍ਰਦਾਨ ਕੀਤੀਆਂ ਗਈਆਂ ਕੁਝ ਰੁਕਾਵਟਾਂ ਦੇ ਨਿਰਮਾਣ ਲਈ ਫੀਲਡ ਵੇਅਰਹਾਊਸਾਂ, ਟੈਂਕ-ਰੋਧੀ ਮਾਈਨਾਂ, ਵਿਸਫੋਟਕਾਂ ਅਤੇ ਕਰਮਚਾਰੀ ਵਿਰੋਧੀ ਰੁਕਾਵਟਾਂ ਨੂੰ ਸੰਗਠਿਤ ਕਰਨ ਲਈ ਹਰੇਕ ਫੌਜ ਦੀ ਸਾਈਟ 'ਤੇ ਬਿੰਦੂ ਨਿਰਧਾਰਤ ਕਰੋ। 21.6.41 ਤੱਕ ਸੰਗਠਿਤ ਵੇਅਰਹਾਊਸਾਂ ਵਿੱਚ ਨਿਰਧਾਰਤ ਸੰਪਤੀ ਨੂੰ ਕੇਂਦਰਿਤ ਕਰੋ;
b) ਮਾਈਨਫੀਲਡ ਰੱਖਣ ਲਈ, ਟੀਮਾਂ ਦੀ ਰਚਨਾ, ਉਹਨਾਂ ਨੂੰ ਕਿੱਥੇ ਅਲਾਟ ਕਰਨਾ ਹੈ, ਅਤੇ ਉਹਨਾਂ ਦੀ ਕਾਰਜ ਯੋਜਨਾ ਨੂੰ ਨਿਰਧਾਰਤ ਕਰਨਾ। ਇਹ ਸਭ ਸਰਹੱਦੀ ਡਿਵੀਜ਼ਨਾਂ ਦੇ ਕਮਾਂਡਰਾਂ ਰਾਹੀਂ;
c) ਵਿਲੀਆ, ਨੇਵਿਆਜ਼ਾ, ਡੁਬੀਸਾ ਨਦੀਆਂ ਦੇ ਪਾਰ ਕਰਾਸਿੰਗਾਂ ਦੇ ਨਿਰਮਾਣ ਲਈ ਉਪਲਬਧ ਸਮੱਗਰੀ (ਰਾਫਟ, ਬਾਰਜ, ਆਦਿ) ਦੀ ਤਿਆਰੀ ਸ਼ੁਰੂ ਕਰੋ। ਕਰਾਸਿੰਗ ਪੁਆਇੰਟ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਵਿਭਾਗ ਨਾਲ ਸਾਂਝੇ ਤੌਰ 'ਤੇ ਸਥਾਪਿਤ ਕੀਤੇ ਜਾਣਗੇ।
30ਵੀਂ ਅਤੇ ਚੌਥੀ ਪੋਂਟੂਨ ਰੈਜੀਮੈਂਟਾਂ ਨੂੰ 11ਵੀਂ ਫੌਜ ਦੀ ਮਿਲਟਰੀ ਕੌਂਸਲ ਦੇ ਅਧੀਨ ਕਰੋ। ਨਦੀ ਦੇ ਪਾਰ ਪੁਲ ਬਣਾਉਣ ਲਈ ਅਲਮਾਰੀਆਂ ਨੂੰ ਪੂਰੀ ਤਰ੍ਹਾਂ ਤਿਆਰ ਰੱਖੋ। ਨੇਮਨ. ਅਭਿਆਸਾਂ ਦੀ ਇੱਕ ਲੜੀ ਵਿੱਚ, ਇਹਨਾਂ ਰੈਜੀਮੈਂਟਾਂ ਦੁਆਰਾ ਪੁਲ ਬਣਾਉਣ ਦੀਆਂ ਸਥਿਤੀਆਂ ਦੀ ਜਾਂਚ ਕਰੋ, ਪੂਰਾ ਕਰਨ ਲਈ ਘੱਟੋ-ਘੱਟ ਸਮਾਂ-ਸੀਮਾਵਾਂ ਨੂੰ ਪ੍ਰਾਪਤ ਕਰੋ;
e) 8 ਵੀਂ ਅਤੇ 11 ਵੀਂ ਫੌਜਾਂ ਦੀਆਂ ਫੌਜਾਂ ਦਾ ਕਮਾਂਡਰ - ਜ਼ੋਨ ਦੇ ਸਭ ਤੋਂ ਮਹੱਤਵਪੂਰਨ ਪੁਲਾਂ ਨੂੰ ਨਸ਼ਟ ਕਰਨ ਦੇ ਉਦੇਸ਼ ਨਾਲ: ਰਾਜ ਦੀ ਸਰਹੱਦ ਅਤੇ ਸਿਆਲਿਆਈ ਦੀ ਪਿਛਲੀ ਲਾਈਨ, ਕੌਨਸ, ਆਰ. ਨੇਮਨ ਨੇ ਇਹਨਾਂ ਪੁਲਾਂ ਨੂੰ ਮੁੜ ਖੋਜਣ ਲਈ, ਉਹਨਾਂ ਵਿੱਚੋਂ ਹਰੇਕ ਲਈ ਵਿਸਫੋਟਕਾਂ ਦੀ ਗਿਣਤੀ, ਢਾਹੁਣ ਵਾਲੀਆਂ ਟੀਮਾਂ ਦੀ ਗਿਣਤੀ ਨਿਰਧਾਰਤ ਕੀਤੀ, ਅਤੇ ਉਹਨਾਂ ਤੋਂ ਨਜ਼ਦੀਕੀ ਬਿੰਦੂਆਂ 'ਤੇ ਢਾਹੁਣ ਲਈ ਸਾਰੇ ਸਾਧਨਾਂ ਨੂੰ ਕੇਂਦਰਿਤ ਕੀਤਾ। ਪੁਲਾਂ ਨੂੰ ਨਸ਼ਟ ਕਰਨ ਦੀ ਯੋਜਨਾ ਨੂੰ ਫੌਜ ਦੀ ਮਿਲਟਰੀ ਕੌਂਸਲ ਤੋਂ ਮਨਜ਼ੂਰੀ ਮਿਲਣੀ ਚਾਹੀਦੀ ਹੈ।
ਨਿਯਤ ਮਿਤੀ 6/21/41।
7. ਫੌਜੀ ਟੁਕੜੀਆਂ ਦੇ ਕਮਾਂਡਰ ਅਤੇ ABTV ਜ਼ਿਲ੍ਹੇ ਦੇ ਮੁਖੀ ਨੂੰ।
ਹਰੇਕ ਆਟੋਬੈਟ ਦੀ ਕੀਮਤ 'ਤੇ ਟੈਂਕਾਂ ਦੀਆਂ ਵੱਖਰੀਆਂ ਪਲਟਨਾਂ ਬਣਾਓ, ਇਸ ਉਦੇਸ਼ ਲਈ ਟਰੱਕਾਂ 'ਤੇ ਕੰਟੇਨਰਾਂ ਦੀ ਸਥਾਪਨਾ ਦੀ ਵਰਤੋਂ ਕਰਦੇ ਹੋਏ, ਬਣਾਈਆਂ ਗਈਆਂ ਵੱਖਰੀਆਂ ਪਲਟਨਾਂ ਦੀ ਗਿਣਤੀ 4 ਹੈ।
ਮੁਕੰਮਲ ਹੋਣ ਦੀ ਮਿਤੀ: 23 ਜੂਨ, 1941।
ਇਹਨਾਂ ਵੱਖਰੀਆਂ ਪਲਟਨਾਂ ਨੂੰ ਇੱਕ ਮੋਬਾਈਲ ਰਿਜ਼ਰਵ ਵਜੋਂ ਰੱਖਣ ਲਈ: ਟੇਲਸ਼ਾਈ, ਸਿਆਲੀਆਈ, ਕੀਡਨੀ, ਆਇਓਨੋਵਾ ਫੌਜ ਦੇ ਕਮਾਂਡਰਾਂ ਦੇ ਨਿਪਟਾਰੇ ਵਿੱਚ।
e) ਜ਼ਿਲ੍ਹੇ ਦੀਆਂ ਇਕਾਈਆਂ ਵਿੱਚੋਂ ਗੈਸੋਲੀਨ ਟੈਂਕਾਂ ਦੀ ਚੋਣ ਕਰੋ (ਮਕੈਨੀਕ੍ਰਿਤ ਅਤੇ ਹਵਾਬਾਜ਼ੀ ਨੂੰ ਛੱਡ ਕੇ) ਅਤੇ ਉਹਨਾਂ ਨੂੰ 50 ਪ੍ਰਤੀਸ਼ਤ ਟ੍ਰਾਂਸਫਰ ਕਰੋ। 3 ਅਤੇ 12 ਮਾਈਕਰੋਨ 'ਤੇ। ਅੰਤਮ ਤਾਰੀਖ: ਜੂਨ 21, 1941;
f) ਹਰੇਕ ਮਸ਼ੀਨ ਅਤੇ ਟਰੈਕਟਰ ਨੂੰ ਸਪੇਅਰ ਪਾਰਟਸ ਪ੍ਰਦਾਨ ਕਰਨ ਲਈ ਸਾਰੇ ਉਪਾਅ ਕਰੋ, ਅਤੇ, OST ਦੇ ਹੈੱਡ ਦੁਆਰਾ, ਰਿਫਿਊਲਿੰਗ ਮਸ਼ੀਨਾਂ (ਫਨਲ, ਬਾਲਟੀਆਂ) ਲਈ ਉਪਕਰਣਾਂ ਦੇ ਨਾਲ।
PribOVO ਫੌਜਾਂ ਦਾ ਕਮਾਂਡਰ
ਕਰਨਲ ਜਨਰਲ ਕੁਜ਼ਨੇਤਸੋਵ
ਮਿਲਟਰੀ ਕੌਂਸਲ ਦੇ ਮੈਂਬਰ
ਕੋਰ ਕਮਿਸ਼ਨਰ ਡਿਬਰੋਵਾ
ਸਟਾਫ ਦੇ ਮੁਖੀ
ਲੈਫਟੀਨੈਂਟ ਜਨਰਲ ਕਲੇਨੋਵ
ਸਕ੍ਰਿਪਟ.
TsAMO RF, f. 344, ਓ.ਪੀ. 5564, ਨੰ. 1, ਪੀ.ਪੀ. 34-35.
ਪ੍ਰਕਾਸ਼ਿਤ: ਮਿਲਟਰੀ ਹਿਸਟਰੀ ਮੈਗਜ਼ੀਨ। 1989 - ਨੰਬਰ 5। - ਪੰਨਾ 46
20. ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਆਦੇਸ਼ ਤੋਂ ਐਕਸਟਰੈਕਟ
19 ਜੂਨ 1941 ਈ
1. ਰੱਖਿਆ ਲਾਈਨ ਦੇ ਉਪਕਰਣਾਂ ਦਾ ਪ੍ਰਬੰਧਨ ਕਰੋ। ਐੱਸ.ਡੀ. ਦੀ ਮੇਨ ਲਾਈਨ 'ਤੇ ਪੁਜ਼ੀਸ਼ਨਾਂ ਤਿਆਰ ਕਰਨ 'ਤੇ ਜ਼ੋਰ ਦਿੱਤਾ, ਜਿਸ 'ਤੇ ਕੰਮ ਨੂੰ ਮਜ਼ਬੂਤ ਕੀਤਾ ਜਾਵੇਗਾ।
2. ਖੇਤ ਵਿੱਚ ਕੰਮ ਪੂਰਾ ਕਰੋ। ਪਰ ਅੱਗੇ ਦੀ ਸਥਿਤੀ ਤਾਂ ਹੀ ਲਓ ਜੇ ਦੁਸ਼ਮਣ ਰਾਜ ਦੀ ਸਰਹੱਦ ਦੀ ਉਲੰਘਣਾ ਕਰਦਾ ਹੈ।
ਫੋਰਫੀਲਡ ਅਤੇ (ਵਿੱਚ) ਮੁੱਖ ਰੱਖਿਆਤਮਕ ਜ਼ੋਨ ਦੋਵਾਂ ਵਿੱਚ ਅਹੁਦਿਆਂ 'ਤੇ ਤੇਜ਼ੀ ਨਾਲ ਕਬਜ਼ਾ ਕਰਨ ਨੂੰ ਯਕੀਨੀ ਬਣਾਉਣ ਲਈ, ਸੰਬੰਧਿਤ ਯੂਨਿਟਾਂ ਨੂੰ ਪੂਰੀ ਤਰ੍ਹਾਂ ਲੜਾਈ ਦੀ ਤਿਆਰੀ ਵਿੱਚ ਹੋਣਾ ਚਾਹੀਦਾ ਹੈ।
ਤੁਹਾਡੀਆਂ ਅਹੁਦਿਆਂ ਦੇ ਪਿੱਛੇ ਵਾਲੇ ਖੇਤਰ ਵਿੱਚ, ਸਰਹੱਦੀ ਇਕਾਈਆਂ ਨਾਲ ਸੰਚਾਰ ਦੀ ਭਰੋਸੇਯੋਗਤਾ ਅਤੇ ਗਤੀ ਦੀ ਜਾਂਚ ਕਰੋ।
3. ਸਾਡੀਆਂ ਇਕਾਈਆਂ ਵਿੱਚ ਭੜਕਾਹਟ ਅਤੇ ਦਹਿਸ਼ਤ ਤੋਂ ਬਚਣ ਲਈ ਵਿਸ਼ੇਸ਼ ਧਿਆਨ ਦਿਓ, ਲੜਾਈ ਦੀ ਤਿਆਰੀ ਦੇ ਨਿਯੰਤਰਣ ਨੂੰ ਮਜ਼ਬੂਤ ਕਰੋ। ਸਭ ਕੁਝ ਚੁੱਪ-ਚਾਪ, ਦ੍ਰਿੜਤਾ ਨਾਲ, ਸ਼ਾਂਤੀ ਨਾਲ ਕਰੋ। ਹਰ ਕਮਾਂਡਰ ਅਤੇ ਸਿਆਸੀ ਵਰਕਰ ਨੂੰ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ।
4. ਸੈਨਾ ਦੇ ਕਮਾਂਡਰ ਦੀ ਯੋਜਨਾ ਦੇ ਅਨੁਸਾਰ ਮਾਈਨਫੀਲਡ ਸਥਾਪਿਤ ਕਰੋ ਜਿੱਥੇ ਉਹ ਰੱਖਿਆਤਮਕ ਨਿਰਮਾਣ ਯੋਜਨਾ ਦੇ ਅਨੁਸਾਰ ਸਥਿਤ ਹੋਣੇ ਚਾਹੀਦੇ ਹਨ। ਦੁਸ਼ਮਣ ਲਈ ਪੂਰੀ ਗੁਪਤਤਾ ਅਤੇ ਆਪਣੀਆਂ ਯੂਨਿਟਾਂ ਦੀ ਸੁਰੱਖਿਆ ਵੱਲ ਧਿਆਨ ਦਿਓ। ਮਲਬੇ ਅਤੇ ਹੋਰ ਐਂਟੀ-ਟੈਂਕ ਅਤੇ ਐਂਟੀ-ਪਰਸੋਨਲ ਰੁਕਾਵਟਾਂ ਨੂੰ ਫੌਜ ਦੇ ਕਮਾਂਡਰ ਦੀ ਯੋਜਨਾ ਦੇ ਅਨੁਸਾਰ ਬਣਾਇਆ ਜਾਣਾ ਚਾਹੀਦਾ ਹੈ - ਰੱਖਿਆਤਮਕ ਨਿਰਮਾਣ ਦੀ ਯੋਜਨਾ ਦੇ ਅਨੁਸਾਰ ਵੀ.
5. ਹੈੱਡਕੁਆਰਟਰ, ਕੋਰ ਅਤੇ ਡਿਵੀਜ਼ਨ - ਉਨ੍ਹਾਂ ਦੀਆਂ ਕਮਾਂਡ ਪੋਸਟਾਂ 'ਤੇ, ਜੋ ਸਬੰਧਤ ਕਮਾਂਡਰ ਦੇ ਫੈਸਲੇ ਦੁਆਰਾ ਐਂਟੀ-ਟੈਂਕ ਉਪਕਰਣ ਪ੍ਰਦਾਨ ਕਰਦੇ ਹਨ।
6. ਸਾਡੀਆਂ ਅਗਾਂਹਵਧੂ ਇਕਾਈਆਂ ਨੂੰ ਉਹਨਾਂ ਦੇ ਪਨਾਹ ਖੇਤਰਾਂ ਵਿੱਚ ਜਾਣਾ ਚਾਹੀਦਾ ਹੈ। ਜਰਮਨ ਜਹਾਜ਼ਾਂ ਦੇ ਰਾਜ ਦੀ ਸਰਹੱਦ ਪਾਰ ਕਰਨ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖੋ।
7. ਅੱਗ ਦੀ ਸਪਲਾਈ ਅਤੇ ਹੋਰ ਕਿਸਮ ਦੀਆਂ ਸਪਲਾਈਆਂ ਨਾਲ ਇਕਾਈਆਂ ਨੂੰ ਲਗਾਤਾਰ ਭਰਨਾ ਜਾਰੀ ਰੱਖੋ।
ਲਗਾਤਾਰ ਮਾਰਚ ਅਤੇ ਮੌਕੇ 'ਤੇ ਇਕਾਈਆਂ ਨੂੰ ਇਕੱਠਾ ਕੀਤਾ.
PribOVO ਫੌਜਾਂ ਦਾ ਕਮਾਂਡਰ
ਕਰਨਲ ਜਨਰਲ ਕੁਜ਼ਨੇਤਸੋਵ
ਰਾਜਨੀਤਿਕ ਪ੍ਰਚਾਰ ਵਿਭਾਗ ਦੇ ਮੁਖੀ ਸ
ਰਿਆਬਚੀ
ਸਟਾਫ ਦੇ ਮੁਖੀ
ਲੈਫਟੀਨੈਂਟ ਜਨਰਲ ਕਲੇਨੋਵ
TsAMO RF, f. 344, ਓ.ਪੀ. 5564, 1, ਐੱਲ. 34-36.
ਪ੍ਰਕਾਸ਼ਿਤ: ਮਿਲਟਰੀ ਹਿਸਟਰੀ ਮੈਗਜ਼ੀਨ। 1989 - ਨੰਬਰ 5। - ਪੰਨਾ 47-48.
21. ਜ਼ੈਪੋਵੋ ਏਅਰ ਡਿਵੀਜ਼ਨ ਵਿੱਚ ਟੈਲੀਗ੍ਰਾਮ ਨੰਬਰ 217
ਸੋਵ. ਗੁਪਤ ਸੀਰੀਜ਼ "ਜੀ"
DECIPRED ਟੈਲੀਗ੍ਰਾਮ N217
ਲਿਡਾ ਤੋਂ 4-08 21.6.41 ਨੂੰ ਸਵੀਕਾਰ ਕੀਤਾ ਗਿਆ 8-00 21.6.41
OSHS 8-05 21.6.41 ਵਿੱਚ ਦਾਖਲ ਹੋਇਆ
ਸਮਝਾਇਆ ਗਿਆ 8-15 21.6.41।
ਪਤਾ: AD ਕਮਾਂਡਰ, ਹਵਾਈ-ਅਧਾਰਤ ਖੇਤਰਾਂ ਦੇ ਮੁਖੀ, ਵਿਅਕਤੀਗਤ ਹਵਾਈ ਰੱਖਿਆ ਸਟੇਸ਼ਨਾਂ ਦੇ ਕਮਾਂਡਰ।
ਹਵਾਈ ਸੈਨਾ ਦੇ ਕਮਾਂਡਰ ਨੇ ਸਾਰੀਆਂ ਯੂਨਿਟਾਂ ਨੂੰ ਲੜਾਈ ਦੀ ਤਿਆਰੀ, ਲੋੜੀਂਦੀ ਮਾਤਰਾ ਵਿੱਚ ਗੋਲਾ ਬਾਰੂਦ ਦੀ ਸਪਲਾਈ ਕਰਨ, ਅਤੇ ਏਅਰਫੀਲਡ, ਸਮੱਗਰੀ ਅਤੇ ਆਵਾਜਾਈ ਨੂੰ ਛੁਪਾਉਣ ਲਈ ਲੋੜੀਂਦੇ ਉਪਾਅ ਕਰਨ ਦਾ ਆਦੇਸ਼ ਦਿੱਤਾ। 6/21/41 ਨੂੰ ਐਗਜ਼ੀਕਿਊਸ਼ਨ ਦੀ ਰਿਪੋਰਟ ਕਰੋ, ਮੈਂ 6/21/41 ਨੂੰ ਦੁਹਰਾਉਂਦਾ ਹਾਂ। 18:00 ਤੱਕ।
TsAMO RF, f. 14ਵੇਂ ਗਾਰਡਜ਼ ਬੀਏਪੀ, ਓਪ. 178446, ਬਿਲਡਿੰਗ 2, ਐੱਲ. 310.
22. ਲਾਲ ਬੈਨਰ ਬਾਲਟਿਕ ਫਲੀਟ ਦੇ ਕਮਾਂਡਰ ਤੋਂ ਲੈਨਿਨਗ੍ਰਾਡ ਅਤੇ ਬਾਲਟਿਕ ਵਿਸ਼ੇਸ਼ ਮਿਲਟਰੀ ਜ਼ਿਲ੍ਹਿਆਂ ਦੇ ਕਮਾਂਡਰ, ਸਰਹੱਦੀ ਫੌਜਾਂ ਦੇ ਮੁਖੀ ਨੂੰ ਰਿਪੋਰਟ
20 ਜੂਨ 1941 ਈ
19 ਜੂਨ, 1941 ਤੋਂ, ਰੈੱਡ ਬੈਨਰ ਬਾਲਟਿਕ ਫਲੀਟ ਦੀਆਂ ਇਕਾਈਆਂ ਨੂੰ ਯੋਜਨਾ ਨੰਬਰ 2 ਦੇ ਅਨੁਸਾਰ ਲੜਾਈ ਦੀ ਤਿਆਰੀ 'ਤੇ ਰੱਖਿਆ ਗਿਆ ਹੈ, ਕਮਾਂਡ ਪੋਸਟਾਂ ਨੂੰ ਤਾਇਨਾਤ ਕੀਤਾ ਗਿਆ ਹੈ, ਅਤੇ ਫਿਨਲੈਂਡ ਦੀ ਖਾੜੀ ਅਤੇ ਇਰਬੇ ਸਟ੍ਰੇਟ ਦੇ ਮੂੰਹ 'ਤੇ ਗਸ਼ਤ ਸੇਵਾ ਨੂੰ ਮਜ਼ਬੂਤ ਕੀਤਾ ਗਿਆ ਹੈ। .
ਰੈੱਡ ਬੈਨਰ ਬਾਲਟਿਕ ਫਲੀਟ ਵਾਈਸ ਐਡਮਿਰਲ ਟ੍ਰਿਬਟਸ ਦਾ ਕਮਾਂਡਰ
ਸਕ੍ਰਿਪਟ
TsAMO RF, f. 221, ਓ.ਪੀ. 1394, 2, ਐਲ. 59.
ਪ੍ਰਕਾਸ਼ਿਤ: ਮਿਲਟਰੀ ਹਿਸਟਰੀ ਮੈਗਜ਼ੀਨ। 1989 - ਨੰਬਰ 5। - ਪੰਨਾ 48
23. V. M. Molotov ਅਤੇ ਰਾਜਦੂਤ V. Schulenburg ਵਿਚਕਾਰ ਗੱਲਬਾਤ।
21 ਜੂਨ 1941 ਈ
ਜਦੋਂ ਬੁਲਾਇਆ ਗਿਆ ਤਾਂ ਸ਼ੁਲੇਨਬਰਗ ਪ੍ਰਗਟ ਹੋਇਆ। ਕਾਮਰੇਡ ਮੋਲੋਟੋਵ ਨੇ ਉਸਨੂੰ ਜਰਮਨ ਜਹਾਜ਼ਾਂ ਦੁਆਰਾ ਸਾਡੀ ਸਰਹੱਦ ਦੀ ਉਲੰਘਣਾ ਬਾਰੇ ਬਿਆਨ ਦੀ ਕਾਪੀ ਸੌਂਪੀ, ਜੋ ਕਾਮਰੇਡ ਨੂੰ ਦੇਣਾ ਚਾਹੀਦਾ ਸੀ। Dekanozov Ribbentrop ਜ Weizsäcker.
ਸ਼ੁਲੇਨਬਰਗ ਨੇ ਜਵਾਬ ਦਿੱਤਾ ਕਿ ਉਹ ਇਸ ਬਿਆਨ ਨੂੰ ਬਰਲਿਨ ਵਿੱਚ ਪ੍ਰਸਾਰਿਤ ਕਰੇਗਾ ਅਤੇ ਕਹਿੰਦਾ ਹੈ ਕਿ ਉਹ ਜਰਮਨ ਜਹਾਜ਼ਾਂ ਦੁਆਰਾ ਸਰਹੱਦੀ ਉਲੰਘਣਾਵਾਂ ਬਾਰੇ ਕੁਝ ਨਹੀਂ ਜਾਣਦਾ ਹੈ, ਪਰ ਉਸਨੂੰ ਦੂਜੇ ਪਾਸੇ ਦੇ ਜਹਾਜ਼ਾਂ ਦੁਆਰਾ ਸਰਹੱਦੀ ਉਲੰਘਣਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਕਾਮਰੇਡ ਮੋਲੋਟੋਵ ਜਵਾਬ ਦਿੰਦਾ ਹੈ ਕਿ ਸਾਡੇ ਕੋਲ ਸਾਡੇ ਜਹਾਜ਼ ਦੁਆਰਾ ਜਰਮਨ ਸਰਹੱਦ ਦੀ ਉਲੰਘਣਾ ਬਾਰੇ ਜਰਮਨ ਸਰਹੱਦੀ ਅਧਿਕਾਰੀਆਂ ਤੋਂ ਬਹੁਤ ਘੱਟ ਸ਼ਿਕਾਇਤਾਂ ਹਨ। ਸਾਡੇ ਵੱਲੋਂ ਕੋਈ ਵੀ ਸਰਹੱਦੀ ਉਲੰਘਣਾ ਇੱਕ ਦੁਰਲੱਭ ਘਟਨਾ ਹੈ, ਅਤੇ ਇਹ ਅਟੱਲ ਹਨ, ਉਦਾਹਰਨ ਲਈ, ਕੁਝ ਮਾਮਲਿਆਂ ਵਿੱਚ ਪਾਇਲਟਾਂ ਦੀ ਤਜਰਬੇਕਾਰਤਾ ਦੇ ਕਾਰਨ। ਜਰਮਨ ਜਹਾਜ਼ਾਂ ਦੁਆਰਾ ਸਰਹੱਦ ਦੀ ਉਲੰਘਣਾ ਵੱਖਰੀ ਕਿਸਮ ਦੀ ਹੈ। ਕਾਮਰੇਡ ਮੋਲੋਟੋਵ ਸ਼ੁਲੇਨਬਰਗ ਨੂੰ ਘੋਸ਼ਣਾ ਕਰਦਾ ਹੈ ਕਿ ਜਰਮਨਾਂ ਨੂੰ, ਸਹੀ, ਸਾਡੇ ਬਿਆਨ ਦਾ ਜਵਾਬ ਦੇਣਾ ਚਾਹੀਦਾ ਹੈ। ਫਿਰ ਕਾਮਰੇਡ ਮੋਲੋਟੋਵ ਸ਼ੁਲੇਨਬਰਗ ਨੂੰ ਕਹਿੰਦਾ ਹੈ ਕਿ ਉਹ ਉਸ ਤੋਂ ਸੋਵੀਅਤ-ਜਰਮਨ ਸਬੰਧਾਂ ਦੀ ਆਮ ਸਥਿਤੀ ਬਾਰੇ ਪੁੱਛਣਾ ਚਾਹੇਗਾ। ਕਾਮਰੇਡ ਮੋਲੋਟੋਵ ਨੇ ਸ਼ੁਲੇਨਬਰਗ ਨੂੰ ਪੁੱਛਿਆ ਕਿ ਮਾਮਲਾ ਕੀ ਹੈ, ਕਿ ਹਾਲ ਹੀ ਵਿੱਚ ਜਰਮਨ ਦੂਤਾਵਾਸ ਦੇ ਕਈ ਕਰਮਚਾਰੀ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਮਾਸਕੋ ਛੱਡ ਦਿੱਤਾ ਹੈ, ਯੂਐਸਐਸਆਰ ਅਤੇ ਜਰਮਨੀ ਵਿਚਕਾਰ ਇੱਕ ਅਗਾਮੀ ਯੁੱਧ ਬਾਰੇ ਅਫਵਾਹਾਂ ਇੱਕ ਤਿੱਖੇ ਰੂਪ ਵਿੱਚ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਸ਼ਾਂਤੀ-ਪ੍ਰੇਮੀ TASS ਸੰਦੇਸ਼ 13 ਜੂਨ ਨੂੰ ਜਰਮਨੀ ਵਿੱਚ ਪ੍ਰਕਾਸ਼ਿਤ ਨਹੀਂ ਹੋਇਆ ਸੀ, ਯੂਐਸਐਸਆਰ ਪ੍ਰਤੀ ਜਰਮਨੀ ਦੀ ਅਸੰਤੁਸ਼ਟੀ ਕੀ ਹੈ, ਜੇ ਕੋਈ ਹੈ? ਕਾਮਰੇਡ ਮੋਲੋਟੋਵ ਸ਼ੁਲੇਨਬਰਗ ਨੂੰ ਪੁੱਛਦਾ ਹੈ ਕਿ ਕੀ ਉਹ ਇਹਨਾਂ ਘਟਨਾਵਾਂ ਲਈ ਸਪੱਸ਼ਟੀਕਰਨ ਦੇ ਸਕਦਾ ਹੈ।
ਸ਼ੁਲੇਨਬਰਗ ਜਵਾਬ ਦਿੰਦਾ ਹੈ ਕਿ ਇਹਨਾਂ ਸਾਰੇ ਸਵਾਲਾਂ ਦਾ ਇੱਕ ਆਧਾਰ ਹੈ, ਪਰ ਉਹ ਉਹਨਾਂ ਦਾ ਜਵਾਬ ਦੇਣ ਦੇ ਯੋਗ ਨਹੀਂ ਹੈ, ਕਿਉਂਕਿ ਬਰਲਿਨ ਉਸਨੂੰ ਬਿਲਕੁਲ ਵੀ ਸੂਚਿਤ ਨਹੀਂ ਕਰਦਾ ਹੈ। ਸ਼ੁਲੇਨਬਰਗ ਨੇ ਪੁਸ਼ਟੀ ਕੀਤੀ ਕਿ ਜਰਮਨ ਦੂਤਾਵਾਸ ਦੇ ਕੁਝ ਕਰਮਚਾਰੀਆਂ ਨੂੰ ਵਾਕਈ ਵਾਪਸ ਬੁਲਾਇਆ ਗਿਆ ਸੀ, ਪਰ ਇਹਨਾਂ ਵਾਪਸੀ ਦਾ ਦੂਤਾਵਾਸ ਦੇ ਡਿਪਲੋਮੈਟਿਕ ਸਟਾਫ 'ਤੇ ਸਿੱਧਾ ਅਸਰ ਨਹੀਂ ਪਿਆ। ਨੇਵਲ ਅਟੈਚੀ ਬੌਮਬਾਚ, ਜੰਗਲਾਤ ਅਟੈਚੀ, ਜਿਸ ਦੀ ਕੋਈ ਮਹੱਤਤਾ ਨਹੀਂ ਸੀ, ਨੂੰ ਯਾਦ ਕੀਤਾ ਗਿਆ। ਅਸਚੇਨਬ੍ਰੈਨਰ, ਏਅਰ ਫੋਰਸ ਅਟੈਚੀ, ਬਰਲਿਨ ਦੀ ਵਪਾਰਕ ਯਾਤਰਾ ਤੋਂ ਵਾਪਸ ਨਹੀਂ ਆਇਆ। ਉਹ, ਸ਼ੁਲੇਨਬਰਗ, ਅਫਵਾਹਾਂ ਤੋਂ ਜਾਣੂ ਹੈ, ਪਰ ਉਹ ਉਹਨਾਂ ਨੂੰ ਕੋਈ ਸਪੱਸ਼ਟੀਕਰਨ ਵੀ ਨਹੀਂ ਦੇ ਸਕਦਾ।
ਕਾਮਰੇਡ ਮੋਲੋਟੋਵ ਕਹਿੰਦਾ ਹੈ ਕਿ, ਉਸਦੀ ਰਾਏ ਵਿੱਚ, ਅਜਿਹਾ ਕੋਈ ਕਾਰਨ ਨਹੀਂ ਹੈ ਕਿ ਜਰਮਨ ਸਰਕਾਰ ਯੂਐਸਐਸਆਰ ਦੇ ਸਬੰਧ ਵਿੱਚ ਅਸੰਤੁਸ਼ਟ ਹੋ ਸਕਦੀ ਹੈ। ਸੋਵੀਅਤ-ਯੂਗੋਸਲਾਵ ਸਮਝੌਤਾ, ਜੋ ਕਿ ਸੋਵੀਅਤ-ਜਰਮਨ ਸਬੰਧਾਂ ਦੇ ਉਲਟ ਹੋਣ ਕਰਕੇ ਵਿਦੇਸ਼ਾਂ ਵਿੱਚ ਬਹੁਤ ਮਸ਼ਹੂਰ ਸੀ, ਸੀਮਤ ਹੈ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ, ਇੱਕ ਤੰਗ ਢਾਂਚੇ ਦੇ ਅੰਦਰ ਅਤੇ ਸਾਡੇ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਵਰਤਮਾਨ ਵਿੱਚ, ਇਹ ਸਵਾਲ ਆਮ ਤੌਰ 'ਤੇ ਇਸਦੀ ਸਾਰਥਕਤਾ ਗੁਆ ਚੁੱਕਾ ਹੈ.
ਸ਼ੁਲੇਨਬਰਗ ਦੁਹਰਾਉਂਦਾ ਹੈ ਕਿ ਉਹ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਮਰੱਥ ਹੈ। ਇੱਕ ਸਮੇਂ ਉਹ ਹਿਟਲਰ ਦੁਆਰਾ ਸਵੀਕਾਰ ਕੀਤਾ ਗਿਆ ਸੀ. ਹਿਟਲਰ ਨੇ ਉਸਨੂੰ ਪੁੱਛਿਆ, ਸ਼ੁਲੇਨਬਰਗ, ਯੂਐਸਐਸਆਰ ਨੇ ਯੂਗੋਸਲਾਵੀਆ ਨਾਲ ਸਮਝੌਤਾ ਕਿਉਂ ਕੀਤਾ। ਸੋਵੀਅਤ ਸਰਹੱਦ 'ਤੇ ਜਰਮਨ ਫ਼ੌਜਾਂ ਦੀ ਇਕਾਗਰਤਾ ਬਾਰੇ, ਹਿਟਲਰ ਨੇ ਉਸ ਨੂੰ ਦੱਸਿਆ ਕਿ ਇਹ ਕਾਰਵਾਈ ਸਾਵਧਾਨੀ ਨਾਲ ਕੀਤੀ ਗਈ ਸੀ। ਉਹ, ਸ਼ੁਲੇਨਬਰਗ, ਬੇਸ਼ੱਕ, ਅੱਜ ਉਸ ਨੂੰ ਕੀ ਕਿਹਾ ਗਿਆ ਸੀ, ਟੈਲੀਗ੍ਰਾਫ ਕਰਦਾ ਹੈ, ਪਰ ਕਾਮਰੇਡ ਤੋਂ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ। ਡੇਕਨੋਜ਼ੋਵਾ। ਉਸ ਨੇ, ਸ਼ੁਲੇਨਬਰਗ, ਨੇ ਅੰਗਰੇਜ਼ੀ ਰੇਡੀਓ ਤੋਂ ਸੰਦੇਸ਼ ਸੁਣਿਆ ਕਿ ਕਾਮਰੇਡ। ਡੇਕਾਨੋਜ਼ੋਵ ਨੂੰ ਕਈ ਵਾਰ ਰਿਬਨਟ੍ਰੋਪ ਦੁਆਰਾ ਸਵੀਕਾਰ ਕੀਤਾ ਗਿਆ ਸੀ। ਜਰਮਨ ਰੇਡੀਓ ਨੇ ਇਸ ਬਾਰੇ ਕੁਝ ਨਹੀਂ ਦੱਸਿਆ।
ਕਾਮਰੇਡ ਮੋਲੋਟੋਵ ਜਵਾਬ ਦਿੰਦਾ ਹੈ ਕਿ ਉਹ ਅੰਗਰੇਜ਼ੀ ਰੇਡੀਓ ਤੋਂ ਇਹ ਸੰਦੇਸ਼ ਜਾਣਦਾ ਹੈ। ਇਹ ਸੱਚ ਨਹੀਂ ਹੈ।
ਅੰਤ ਵਿੱਚ, ਕਾਮਰੇਡ ਮੋਲੋਟੋਵ ਅਫਸੋਸ ਪ੍ਰਗਟ ਕਰਦਾ ਹੈ ਕਿ ਸ਼ੁਲੇਨਬਰਗ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ।
ਐਪਲੀਕੇਸ਼ਨ
ਸਹਾਈ-ਯਾਦ
ਇਸ ਸਾਲ 21 ਅਪ੍ਰੈਲ ਨੂੰ ਨੋਟ ਜ਼ੁਬਾਨੀ ਦੁਆਰਾ ਯੂਐਸਐਸਆਰ ਦੇ ਵਿਦੇਸ਼ੀ ਮਾਮਲਿਆਂ ਲਈ ਪੀਪਲਜ਼ ਕਮਿਸਰੀਏਟ। ਜੀ ਨੇ ਮਾਸਕੋ ਵਿੱਚ ਜਰਮਨ ਦੂਤਾਵਾਸ ਨੂੰ ਜਰਮਨ ਜਹਾਜ਼ਾਂ ਦੁਆਰਾ ਯੂਐਸਐਸਆਰ ਦੀ ਰਾਜ ਸਰਹੱਦ ਦੀ ਉਲੰਘਣਾ ਬਾਰੇ ਸੂਚਿਤ ਕੀਤਾ, ਜੋ ਕਿ ਇਸ ਸਾਲ 27 ਮਾਰਚ ਤੋਂ 18 ਅਪ੍ਰੈਲ ਤੱਕ ਵਾਪਰਿਆ ਸੀ। ਸੋਵੀਅਤ ਸਰਹੱਦੀ ਗਾਰਡਾਂ ਦੁਆਰਾ ਦਰਜ ਕੀਤੇ ਗਏ 80 ਮਾਮਲਿਆਂ ਵਿੱਚ.
ਹਾਲਾਂਕਿ, ਸੋਵੀਅਤ ਸਰਕਾਰ ਵੱਲੋਂ ਉਪਰੋਕਤ ਨੋਟ ਬਾਰੇ ਜਰਮਨ ਸਰਕਾਰ ਦੀ ਪ੍ਰਤੀਕਿਰਿਆ ਅਜੇ ਤੱਕ ਨਹੀਂ ਮਿਲੀ ਹੈ।
ਇਸ ਤੋਂ ਇਲਾਵਾ, ਸੋਵੀਅਤ ਸਰਕਾਰ ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਜਰਮਨ ਜਹਾਜ਼ਾਂ ਦੁਆਰਾ ਸੋਵੀਅਤ ਸਰਹੱਦ ਦੀ ਉਲੰਘਣਾ, ਅਰਥਾਤ ਇਸ ਸਾਲ 19 ਅਪ੍ਰੈਲ ਤੋਂ. ਇਸ ਸਾਲ 19 ਜੂਨ ਤੱਕ. g. inclusive ਨਾ ਸਿਰਫ ਰੁਕਿਆ, ਸਗੋਂ ਲਗਾਤਾਰ ਵਧਦਾ ਗਿਆ ਅਤੇ ਵਿਵਸਥਿਤ ਹੋ ਗਿਆ, ਨਿਸ਼ਚਿਤ ਸਮੇਂ ਦੇ ਦੌਰਾਨ 180 ਮਾਮਲਿਆਂ ਤੱਕ ਪਹੁੰਚ ਗਿਆ, ਜਿਨ੍ਹਾਂ ਵਿੱਚੋਂ ਹਰ ਇੱਕ ਦੇ ਸਬੰਧ ਵਿੱਚ ਸੋਵੀਅਤ ਸਰਹੱਦੀ ਗਾਰਡ ਨੇ ਸਰਹੱਦੀ ਮਾਮਲਿਆਂ ਬਾਰੇ ਜਰਮਨ ਪ੍ਰਤੀਨਿਧਾਂ ਕੋਲ ਤੁਰੰਤ ਵਿਰੋਧ ਦਰਜ ਕਰਵਾਇਆ।
ਇਹਨਾਂ ਉਡਾਣਾਂ ਦੀ ਵਿਵਸਥਿਤ ਪ੍ਰਕਿਰਤੀ ਅਤੇ ਇਹ ਤੱਥ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਜਰਮਨ ਜਹਾਜ਼ ਯੂਐਸਐਸਆਰ ਵਿੱਚ 100-150 ਕਿਲੋਮੀਟਰ ਜਾਂ ਇਸ ਤੋਂ ਵੱਧ ਡੂੰਘਾਈ ਵਿੱਚ ਉੱਡਦੇ ਹਨ ਇਹ ਮੰਨਣ ਦੀ ਸੰਭਾਵਨਾ ਨੂੰ ਬਾਹਰ ਕੱਢਦੇ ਹਨ ਕਿ ਜਰਮਨ ਜਹਾਜ਼ਾਂ ਨੇ ਦੁਰਘਟਨਾ ਦੁਆਰਾ ਯੂਐਸਐਸਆਰ ਦੀ ਸਰਹੱਦ ਦੀ ਉਲੰਘਣਾ ਕੀਤੀ ਹੈ।
ਸੋਵੀਅਤ ਸਰਕਾਰ, ਜਰਮਨ ਸਰਕਾਰ ਦਾ ਧਿਆਨ ਇਸ ਸਥਿਤੀ ਵੱਲ ਖਿੱਚਦੇ ਹੋਏ, ਜਰਮਨ ਸਰਕਾਰ ਤੋਂ ਉਮੀਦ ਕਰਦੀ ਹੈ ਕਿ ਜਰਮਨ ਜਹਾਜ਼ਾਂ ਦੁਆਰਾ ਸੋਵੀਅਤ ਸਰਹੱਦ ਦੀ ਉਲੰਘਣਾ ਨੂੰ ਰੋਕਣ ਲਈ ਉਪਾਅ ਕੀਤੇ ਜਾਣ।
WUA RF, f. 06, ਓ.ਪੀ. 3, ਪੀ. 1, ਡੀ. 8-11.
ਪ੍ਰਕਾਸ਼ਿਤ: USSR ਦੀ ਵਿਦੇਸ਼ ਨੀਤੀ ਦੇ ਦਸਤਾਵੇਜ਼. ਖੰਡ 23. ਕਿਤਾਬ. ੨ (ਭਾਗ ੨)। 2 ਮਾਰਚ - 22 ਜੂਨ, 1941 - ਐੱਮ.: ਅੰਤਰਰਾਸ਼ਟਰੀ ਸਬੰਧ, 1998. -ਪੀ. 751-753.
24. ਜ਼ੈਪੋਵੋ ਫੌਜਾਂ ਦੇ ਕਮਾਂਡਰ ਨੂੰ ਨਿਰਦੇਸ਼
13 ਜੂਨ 1941 ਈ
1. ਜ਼ਿਲ੍ਹਿਆਂ ਵਿੱਚ ਸੈਨਿਕਾਂ ਦੀ ਲੜਾਈ ਦੀ ਤਿਆਰੀ ਨੂੰ ਵਧਾਉਣ ਲਈ, ਸਾਰੇ ਡੂੰਘੇ ਰਾਈਫਲ ਡਿਵੀਜ਼ਨਾਂ ਅਤੇ ਕੋਰ ਯੂਨਿਟਾਂ ਦੇ ਨਾਲ ਇਨਫੈਂਟਰੀ ਕੋਰ ਦੀਆਂ ਕਮਾਂਡਾਂ ਨੂੰ ਕਵਰ ਪਲਾਨ ਦੁਆਰਾ ਪ੍ਰਦਾਨ ਕੀਤੇ ਗਏ ਖੇਤਰਾਂ ਵਿੱਚ ਕੈਂਪ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ (NCO ਨਿਰਦੇਸ਼ ਨੰਬਰ 503859/ ss/ov)।
2. ਸਰਹੱਦੀ ਡਿਵੀਜ਼ਨਾਂ ਨੂੰ ਆਪਣੀ ਥਾਂ 'ਤੇ ਛੱਡੋ, ਉਨ੍ਹਾਂ ਦੇ ਨਿਰਧਾਰਤ ਖੇਤਰਾਂ ਵਿੱਚ ਸਰਹੱਦ 'ਤੇ ਵਾਪਸ ਜਾਣਾ, ਜੇ ਲੋੜ ਪਈ ਤਾਂ ਇਹ ਮੇਰੇ ਵਿਸ਼ੇਸ਼ ਆਦੇਸ਼ ਦੁਆਰਾ ਕੀਤਾ ਜਾਵੇਗਾ।
3. 44ਵੀਂ ਕੋਰ, ਕੋਰ ਕੰਟਰੋਲ 108, 64, 161 ਅਤੇ 143 ਵੀਂ ਡਵੀਜ਼ਨਾਂ ਅਤੇ ਕੋਰ ਯੂਨਿਟਾਂ ਦੇ ਹਿੱਸੇ ਵਜੋਂ - ਆਪਣੀ ਮਰਜ਼ੀ ਅਨੁਸਾਰ, ਬਾਰਨੋਵਿਚੀ ਖੇਤਰ ਵਿੱਚ ਵਾਪਸ ਜਾਓ।
37ਵੀਂ ਇਨਫੈਂਟਰੀ ਡਿਵੀਜ਼ਨ ਨੂੰ ਲਿਡਾ ਖੇਤਰ ਵਿੱਚ ਭੇਜੋ, ਇਸਨੂੰ 21ਵੀਂ ਇਨਫੈਂਟਰੀ ਕੋਰ ਵਿੱਚ ਸ਼ਾਮਲ ਕਰੋ।
4. ਇਹਨਾਂ ਫੌਜਾਂ ਦੀ ਵਾਪਸੀ 1 ਜੁਲਾਈ 1941 ਤੱਕ ਪੂਰੀ ਹੋਣੀ ਚਾਹੀਦੀ ਹੈ।
5. ਕੋਰੀਅਰ ਦੁਆਰਾ [ਜੂਨ 41] ਤੱਕ ਹਰੇਕ ਕੁਨੈਕਸ਼ਨ ਲਈ ਕਢਵਾਉਣ ਦੇ ਆਰਡਰ ਅਤੇ ਸਮੇਂ ਨੂੰ ਦਰਸਾਉਂਦੀ ਇੱਕ ਕਢਵਾਉਣ ਦੀ ਯੋਜਨਾ ਜਮ੍ਹਾਂ ਕਰੋ
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ ਐਸ. ਟਿਮੋਸ਼ੈਂਕੋ
ਚੀਫ਼ ਆਫ਼ ਜਨਰਲ ਸਟਾਫ਼ ਕੇ.ਏ.
ਫੌਜ ਦੇ ਜਨਰਲ ਜੀ. ਝੁਕੋਵ
ਲੈਟਰਹੈੱਡ 'ਤੇ ਹੱਥ-ਲਿਖਤ: "NGO USSR।" ਦਸਤਖਤ ਨਹੀਂ ਕੀਤੇ।
TsAMO RF, f. 16, ਓ. 2951, ਨੰ. 242, ਪੀ.ਪੀ. 132-133.
ਪ੍ਰਕਾਸ਼ਿਤ: http://bdsa.ru/sovnarkom-1941-god/2018-603-22-1941
25. ਫਰੰਟ ਨੰਬਰ 3 ਦੀਆਂ ਮਿਲਟਰੀ ਕੌਂਸਲਾਂ ਨੂੰ ਨਿਰਦੇਸ਼
22 ਜੂਨ 1941 ਈ
1. ਦੁਸ਼ਮਣ, 22.6 ਦੇ ਦੌਰਾਨ, ਸੁਵਾਲਕੀ ਪ੍ਰਮੁੱਖ ਤੋਂ ਓਲੀਟਾ ਤੱਕ ਅਤੇ ਜ਼ਮੋਸਕ ਖੇਤਰ ਤੋਂ ਵਲਾਦੀਮੀਰ-ਵੋਲਿਨਸਕੀ, ਰਾਡਜ਼ੇਖੋਵ ਮੋਰਚੇ 'ਤੇ, ਟਿਲਸਿਟ, ਸਿਆਲੀਆਈ ਅਤੇ ਸੇਡਲੇਕ, ਵੋਲਕੋਵਿਸਕ ਦੀਆਂ ਦਿਸ਼ਾਵਾਂ ਵਿੱਚ ਸਹਾਇਕ ਹਮਲੇ, 22.6 ਦੇ ਦੌਰਾਨ, ਭਾਰੀ ਨੁਕਸਾਨ ਝੱਲਦਿਆਂ, ਪ੍ਰਾਪਤ ਕੀਤਾ। ਇਹਨਾਂ ਦਿਸ਼ਾਵਾਂ ਵਿੱਚ ਛੋਟੀਆਂ ਸਫਲਤਾਵਾਂ.
ਜਰਮਨੀ ਦੇ ਨਾਲ ਰਾਜ ਦੀ ਸਰਹੱਦ ਦੇ ਹੋਰ ਭਾਗਾਂ ਅਤੇ ਰੋਮਾਨੀਆ ਦੇ ਨਾਲ ਪੂਰੇ ਰਾਜ ਦੀ ਸਰਹੱਦ 'ਤੇ, ਦੁਸ਼ਮਣ ਦੇ ਹਮਲਿਆਂ ਨੂੰ ਭਾਰੀ ਨੁਕਸਾਨ ਨਾਲ ਨਕਾਰ ਦਿੱਤਾ ਗਿਆ ਸੀ।
2. ਮੈਂ 23 - 24.6 ਲਈ ਫੌਜਾਂ ਦਾ ਫੌਰੀ ਕੰਮ ਨਿਰਧਾਰਤ ਕੀਤਾ:
a) ਉੱਤਰੀ-ਪੱਛਮੀ ਅਤੇ ਪੱਛਮੀ ਮੋਰਚਿਆਂ ਦੀਆਂ ਫੌਜਾਂ ਦੇ ਕੇਂਦਰਿਤ ਹਮਲੇ ਦੇ ਨਾਲ, ਦੁਸ਼ਮਣ ਦੇ ਸੁਵਾਲਕੀ ਸਮੂਹ ਨੂੰ ਘੇਰੋ ਅਤੇ ਨਸ਼ਟ ਕਰੋ ਅਤੇ 24 ਜੂਨ ਦੇ ਅੰਤ ਤੱਕ ਸੁਵਾਲਕੀ ਖੇਤਰ 'ਤੇ ਕਬਜ਼ਾ ਕਰੋ:
b) ਮਸ਼ੀਨੀ ਕੋਰਪਸ ਦੇ ਸ਼ਕਤੀਸ਼ਾਲੀ ਕੇਂਦਰਿਤ ਹਮਲੇ ਦੇ ਨਾਲ, ਦੱਖਣ-ਪੱਛਮੀ ਮੋਰਚੇ ਦੇ ਸਾਰੇ ਹਵਾਬਾਜ਼ੀ ਅਤੇ 5 ਅਤੇ 6A ਦੇ ਹੋਰ ਸੈਨਿਕਾਂ, ਵਲਾਦੀਮੀਰ-ਵੋਲਿਨਸਕੀ, ਬ੍ਰੋਡੀ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਦੁਸ਼ਮਣ ਸਮੂਹ ਨੂੰ ਘੇਰਦੇ ਅਤੇ ਨਸ਼ਟ ਕਰ ਦਿੰਦੇ ਹਨ। 24 ਜੂਨ ਦੇ ਅੰਤ ਤੱਕ, ਲੁਬਲਿਨ ਖੇਤਰ 'ਤੇ ਕਬਜ਼ਾ ਕਰੋ।
3. ਮੈਂ ਆਰਡਰ ਕਰਦਾ ਹਾਂ:
a) ਉੱਤਰੀ ਮੋਰਚੇ ਦੀਆਂ ਫੌਜਾਂ ਨੇ ਰਾਜ ਦੀ ਸਰਹੱਦ ਨੂੰ ਮਜ਼ਬੂਤੀ ਨਾਲ ਕਵਰ ਕਰਨਾ ਜਾਰੀ ਰੱਖਿਆ। ਖੱਬੇ ਪਾਸੇ ਦੀ ਸਰਹੱਦ ਇੱਕੋ ਜਿਹੀ ਹੈ।
b) ਉੱਤਰੀ-ਪੱਛਮੀ ਮੋਰਚੇ ਦੀਆਂ ਫ਼ੌਜਾਂ, ਬਾਲਟਿਕ ਸਾਗਰ ਦੇ ਤੱਟ ਨੂੰ ਮਜ਼ਬੂਤੀ ਨਾਲ ਫੜ ਕੇ, ਦੁਸ਼ਮਣ ਦੇ ਸੁਵਾਲਕੀ ਸਮੂਹ ਦੇ ਪਿਛਲੇ ਪਾਸੇ ਅਤੇ ਪਿਛਲੇ ਹਿੱਸੇ ਤੱਕ ਕੌਨਸ ਖੇਤਰ ਤੋਂ ਇੱਕ ਸ਼ਕਤੀਸ਼ਾਲੀ ਜਵਾਬੀ ਹਮਲਾ ਕਰਦੀਆਂ ਹਨ, ਪੱਛਮੀ ਮੋਰਚੇ ਦੇ ਸਹਿਯੋਗ ਨਾਲ ਇਸਨੂੰ ਤਬਾਹ ਕਰਦੀਆਂ ਹਨ ਅਤੇ ਅੰਤ ਤੱਕ 24 ਜੂਨ ਨੂੰ, ਸੁਵਾਲਕੀ ਖੇਤਰ ਉੱਤੇ ਕਬਜ਼ਾ ਕਰ ਲਿਆ।
ਖੱਬੇ ਪਾਸੇ ਦੀ ਸਰਹੱਦ ਇੱਕੋ ਜਿਹੀ ਹੈ।
c) ਪੱਛਮੀ ਮੋਰਚੇ ਦੀਆਂ ਫੌਜਾਂ, ਵਾਰਸਾ ਦੀ ਦਿਸ਼ਾ ਵਿੱਚ ਦੁਸ਼ਮਣ ਨੂੰ ਰੋਕ ਕੇ, ਸੁਵਾਲਕੀ ਦੁਸ਼ਮਣ ਸਮੂਹ ਦੇ ਪਿਛਲੇ ਪਾਸੇ ਅਤੇ ਪਿਛਲੇ ਪਾਸੇ ਘੱਟੋ-ਘੱਟ ਦੋ ਮਸ਼ੀਨੀ ਕੋਰ ਅਤੇ ਫਰੰਟ ਐਵੀਏਸ਼ਨ ਦੀਆਂ ਫੌਜਾਂ ਨਾਲ ਇੱਕ ਸ਼ਕਤੀਸ਼ਾਲੀ ਜਵਾਬੀ ਹਮਲਾ ਕਰਦੀਆਂ ਹਨ, ਇਸ ਨੂੰ ਮਿਲ ਕੇ ਤਬਾਹ ਕਰ ਦਿੰਦੀਆਂ ਹਨ। ਉੱਤਰ-ਪੱਛਮੀ ਮੋਰਚਾ ਅਤੇ, 24 ਜੂਨ ਦੇ ਅੰਤ ਤੱਕ, ਸੁਵਾਲਕੀ ਖੇਤਰ 'ਤੇ ਕਬਜ਼ਾ ਕਰ ਲਿਆ।
ਖੱਬੇ ਪਾਸੇ ਦੀ ਸਰਹੱਦ ਇੱਕੋ ਜਿਹੀ ਹੈ।
d) ਦੱਖਣ-ਪੱਛਮੀ ਮੋਰਚੇ ਦੀਆਂ ਫੌਜਾਂ, ਹੰਗਰੀ ਦੇ ਨਾਲ ਰਾਜ ਦੀ ਸਰਹੱਦ ਨੂੰ ਮਜ਼ਬੂਤੀ ਨਾਲ ਫੜੀ ਰੱਖਦੀਆਂ ਹਨ, 5 ਅਤੇ 6 ਏ ਦੀਆਂ ਫੌਜਾਂ ਨਾਲ ਲੁਬਲਿਨ ਦੀ ਆਮ ਦਿਸ਼ਾ ਵਿੱਚ ਕੇਂਦਰਿਤ ਹਮਲਿਆਂ ਦੇ ਨਾਲ, ਘੱਟੋ ਘੱਟ ਪੰਜ ਮਸ਼ੀਨੀ ਕੋਰ ਅਤੇ ਸਾਰੇ ਫਰੰਟ ਏਵੀਏਸ਼ਨ, ਦੁਸ਼ਮਣ ਸਮੂਹ ਨੂੰ ਘੇਰਾ ਪਾ ਕੇ ਨਸ਼ਟ ਕਰ ਦਿੰਦੀਆਂ ਹਨ। ਵਲਾਦੀਮੀਰ-ਵੋਲਿਨਸਕੀ, ਕ੍ਰਿਸਟੀਨੋਪੋਲ ਮੋਰਚੇ 'ਤੇ ਅੱਗੇ ਵਧਦੇ ਹੋਏ, 26 ਜੂਨ ਦੇ ਅੰਤ ਤੱਕ, ਲੁਬਲਿਨ ਖੇਤਰ 'ਤੇ ਕਬਜ਼ਾ ਕਰ ਲਿਆ। ਕ੍ਰਾਕੋ ਦਿਸ਼ਾ ਤੋਂ ਆਪਣੇ ਲਈ ਸੁਰੱਖਿਅਤ ਢੰਗ ਨਾਲ ਪ੍ਰਦਾਨ ਕਰੋ।
e) ਦੱਖਣੀ ਮੋਰਚੇ ਦੀਆਂ ਫ਼ੌਜਾਂ ਨੂੰ ਦੁਸ਼ਮਣ ਨੂੰ ਸਾਡੇ ਖੇਤਰ 'ਤੇ ਹਮਲਾ ਕਰਨ ਤੋਂ ਰੋਕਣਾ ਚਾਹੀਦਾ ਹੈ। ਜਦੋਂ ਦੁਸ਼ਮਣ ਚੇਰਨੀਵਤਸੀ ਦਿਸ਼ਾ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫੋਰਸ ਪੀ. ਇਸ ਨੂੰ ਤਬਾਹ ਕਰਨ ਲਈ ਹਵਾਬਾਜ਼ੀ ਦੇ ਸਹਿਯੋਗ ਨਾਲ ਜ਼ਮੀਨੀ ਬਲਾਂ ਦੇ ਸ਼ਕਤੀਸ਼ਾਲੀ ਹਮਲਿਆਂ ਨਾਲ ਪ੍ਰੂਟ ਅਤੇ ਡੈਨਿਊਬ; 23.6 ਦੀ ਰਾਤ ਨੂੰ ਦੋ ਮਸ਼ੀਨੀ ਕੋਰ ਚਿਸੀਨੌ ਦੇ ਖੇਤਰ ਅਤੇ ਚਿਸੀਨਾਉ ਦੇ ਉੱਤਰ-ਪੱਛਮ ਦੇ ਜੰਗਲਾਂ ਵਿੱਚ ਧਿਆਨ ਕੇਂਦਰਿਤ ਕਰਨ ਲਈ।
4. ਬਾਲਟਿਕ ਸਾਗਰ ਤੋਂ ਹੰਗਰੀ ਦੇ ਨਾਲ ਰਾਜ ਦੀ ਸਰਹੱਦ ਤੱਕ ਮੂਹਰਲੇ ਪਾਸੇ, ਮੈਂ ਰਾਜ ਦੀ ਸਰਹੱਦ ਨੂੰ ਪਾਰ ਕਰਨ ਅਤੇ ਸਰਹੱਦ ਦੀ ਪਰਵਾਹ ਕੀਤੇ ਬਿਨਾਂ ਕਾਰਵਾਈਆਂ ਦਾ ਅਧਿਕਾਰ ਦਿੰਦਾ ਹਾਂ।
5. ਹਾਈ ਕਮਾਂਡ ਦੀ ਹਵਾਬਾਜ਼ੀ:
a) 1st Av 'ਤੇ ਇੱਕ ਉਡਾਣ ਨਾਲ ਉੱਤਰ ਪੱਛਮੀ ਮੋਰਚੇ ਦਾ ਸਮਰਥਨ ਕਰੋ। bldg 3rd Av ਨੂੰ ਇੱਕ ਫਲਾਈਟ ਵਿੱਚ DD ਅਤੇ ਪੱਛਮੀ ਫਰੰਟ। bldg ਸੁਵਾਲਕੀ ਦੁਸ਼ਮਣ ਸਮੂਹ ਨੂੰ ਹਰਾਉਣ ਲਈ ਆਪਣੇ ਮਿਸ਼ਨ ਦੀ ਮਿਆਦ ਲਈ ਡੀ.ਡੀ.
b) DD ਦੇ 18ਵੇਂ ਏਅਰ ਡਿਵੀਜ਼ਨ ਨੂੰ ਦੱਖਣ-ਪੱਛਮੀ ਫਰੰਟ ਵਿੱਚ ਸ਼ਾਮਲ ਕਰੋ ਅਤੇ 2nd Av 'ਤੇ ਇੱਕ ਫਲਾਈਟ ਨਾਲ ਦੱਖਣ-ਪੱਛਮੀ ਫਰੰਟ ਦਾ ਸਮਰਥਨ ਕਰੋ। ਲੁਬਲਿਨ ਦੁਸ਼ਮਣ ਸਮੂਹ ਨੂੰ ਹਰਾਉਣ ਲਈ ਆਪਣੇ ਮਿਸ਼ਨ ਦੀ ਮਿਆਦ ਲਈ ਡੀਡੀ ਕੋਰ;
c) 4th Av. ਦੱਖਣ-ਪੱਛਮੀ ਮੋਰਚੇ ਦੇ ਮੁੱਖ ਸਮੂਹ ਅਤੇ ਬਲੈਕ ਸੀ ਫਲੀਟ ਲਈ ਬਲਾਂ ਦੇ ਹਿੱਸੇ ਦੀ ਸਹਾਇਤਾ ਲਈ ਤਿਆਰ ਰਹਿਣ ਲਈ ਡੀਡੀ ਕੋਰ ਨੂੰ ਮੇਰੇ ਨਿਪਟਾਰੇ 'ਤੇ ਛੱਡ ਦਿਓ।
ਪੀਪਲਜ਼ ਕਮਿਸਰ ਆਫ਼ ਡਿਫੈਂਸ ਮੈਂਬਰ ਆਫ਼ ਦੀ ਚੀਫ਼
ਯੂਐਸਐਸਆਰ ਮਿਲਟਰੀ ਕੌਂਸਲ
ਸੋਵੀਅਤ ਯੂਨੀਅਨ ਦੇ ਮਾਰਸ਼ਲ
ਟਿਮੋਸ਼ੈਂਕੋ
ਮਲੇਨਕੋਵ
ਜਨਰਲ ਸਟਾਫ ਦੇ ਮੁਖੀ
ਲਾਲ ਫੌਜ
ਫੌਜ ਦੇ ਜਨਰਲ ਜ਼ੂਕੋਵ
ਟਾਈਪਸਕ੍ਰਿਪਟ, ਪ੍ਰਮਾਣਿਤ ਕਾਪੀ। ਇੱਥੇ ਇੱਕ ਨੋਟ ਹੈ: "21-15 ਜੂਨ 22, 1941 ਨੂੰ ਭੇਜਿਆ ਗਿਆ।"
TsAMO RF, f. 48ਏ, ਓ. 1554, ਨੰ. 90, ਪੀ.ਪੀ. 260-262.
ਪ੍ਰਕਾਸ਼ਿਤ: http://bdsa.ru/sovnarkom-1941-year/2030-614-3-22-1941
26. ਲਾਲ ਫੌਜ ਦੇ ਕਮਾਂਡਰਾਂ ਨੂੰ "ਜਨਰਲ ਪੋਕਰੋਵਸਕੀ ਕਮਿਸ਼ਨ" ਦੁਆਰਾ ਭੇਜੇ ਗਏ ਸਵਾਲ
1952 ਵਿੱਚ ਅਫਸਰਾਂ ਅਤੇ ਜਰਨੈਲਾਂ ਨੂੰ ਸਵਾਲ ਭੇਜੇ ਗਏ
1941-1945 ਦੇ ਮਹਾਨ ਦੇਸ਼ਭਗਤੀ ਯੁੱਧ ਦਾ ਵੇਰਵਾ ਵਿਕਸਿਤ ਕਰਦੇ ਸਮੇਂ. ਯੁੱਧ ਦੀ ਸ਼ੁਰੂਆਤੀ ਮਿਆਦ ਨਾਲ ਸਬੰਧਤ ਬਹੁਤ ਸਾਰੇ ਅਸਪਸ਼ਟ ਅਤੇ ਅਧੂਰੇ ਦਸਤਾਵੇਜ਼ੀ ਮੁੱਦੇ ਹਨ।
ਇਹਨਾਂ ਅਸਪਸ਼ਟ ਸਵਾਲਾਂ ਵਿੱਚ ਸ਼ਾਮਲ ਹਨ:
1. ਕੀ ਰਾਜ ਦੀ ਸਰਹੱਦ ਦੀ ਰੱਖਿਆ ਦੀ ਯੋਜਨਾ ਫੌਜਾਂ ਨੂੰ ਦੱਸ ਦਿੱਤੀ ਗਈ ਹੈ, ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ; ਇਸ ਯੋਜਨਾ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਮਾਂਡ ਅਤੇ ਹੈੱਡਕੁਆਰਟਰ ਦੁਆਰਾ ਕਦੋਂ ਅਤੇ ਕੀ ਕੀਤਾ ਗਿਆ ਸੀ?
2. ਕਿਸ ਸਮੇਂ ਤੋਂ ਅਤੇ ਕਿਸ ਹੁਕਮ ਦੇ ਆਧਾਰ 'ਤੇ ਢੱਕਣ ਵਾਲੀਆਂ ਫੌਜਾਂ ਨੇ ਰਾਜ ਦੀ ਸਰਹੱਦ ਵਿਚ ਦਾਖਲ ਹੋਣਾ ਸ਼ੁਰੂ ਕੀਤਾ ਅਤੇ ਦੁਸ਼ਮਣੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵਿਚੋਂ ਕਿੰਨੀਆਂ ਨੂੰ ਤਾਇਨਾਤ ਕੀਤਾ ਗਿਆ ਸੀ?
3. ਜਦੋਂ 22 ਜੂਨ ਦੀ ਸਵੇਰ ਨੂੰ ਨਾਜ਼ੀ ਜਰਮਨੀ ਦੁਆਰਾ ਸੰਭਾਵਿਤ ਹਮਲੇ ਦੇ ਸਬੰਧ ਵਿੱਚ ਫੌਜਾਂ ਨੂੰ ਅਲਰਟ 'ਤੇ ਰੱਖਣ ਦਾ ਆਦੇਸ਼ ਪ੍ਰਾਪਤ ਹੋਇਆ; ਇਸ ਹੁਕਮ ਨੂੰ ਲਾਗੂ ਕਰਨ ਲਈ ਕੀ ਅਤੇ ਕਦੋਂ ਨਿਰਦੇਸ਼ ਦਿੱਤੇ ਗਏ ਸਨ ਅਤੇ ਫੌਜਾਂ ਦੁਆਰਾ ਕੀ ਕੀਤਾ ਗਿਆ ਸੀ?
4. ਜ਼ਿਆਦਾਤਰ ਤੋਪਖਾਨੇ ਸਿਖਲਾਈ ਕੇਂਦਰਾਂ ਵਿੱਚ ਕਿਉਂ ਸਥਿਤ ਸਨ?
5. ਫੌਜਾਂ ਦੀ ਕਮਾਂਡ ਅਤੇ ਨਿਯੰਤਰਣ ਲਈ ਹੈੱਡਕੁਆਰਟਰ ਕਿਸ ਹੱਦ ਤੱਕ ਤਿਆਰ ਕੀਤੇ ਗਏ ਸਨ ਅਤੇ ਇਸ ਨੇ ਯੁੱਧ ਦੇ ਪਹਿਲੇ ਦਿਨਾਂ ਵਿੱਚ ਕਾਰਵਾਈਆਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਸੀ?
ਮੈਂ ਤੁਹਾਨੂੰ, ਇੱਕ ਸਾਬਕਾ ਕਮਾਂਡਰ/ਸਟਾਫ਼/ਡਿਵੀਜ਼ਨ/ਕੋਰਪਸ/ ਦੇ ਮੁਖੀ ਵਜੋਂ, ਇਹਨਾਂ ਮੁੱਦਿਆਂ ਨੂੰ ਜਿੰਨਾ ਸੰਭਵ ਹੋ ਸਕੇ, ਰੋਸ਼ਨ ਕਰਨ ਲਈ ਕਹਿੰਦਾ ਹਾਂ ਅਤੇ ਇਸ ਤਰ੍ਹਾਂ ਮਹਾਨ ਦੇਸ਼ਭਗਤੀ ਯੁੱਧ ਦੇ ਵਧੇਰੇ ਸੰਪੂਰਨ ਅਤੇ ਉਦੇਸ਼ਪੂਰਣ ਵਰਣਨ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹਾਂ।
ਕਰਨਲ ਜਨਰਲ ਪੋਕਰੋਵਸਕੀ
ਇਹ ਸਵਾਲ M. A. Purkaev ਦੁਆਰਾ ਸਰਵੇਖਣ ਸਮੱਗਰੀ ਤੋਂ ਲਏ ਗਏ ਹਨ
1952 ਵਿਚ ਤੋਪਖਾਨੇ ਦੇ ਕਮਾਂਡਰਾਂ ਨੂੰ ਸਵਾਲ ਭੇਜੇ ਗਏ
1941-1945 ਦੇ ਮਹਾਨ ਦੇਸ਼ਭਗਤ ਯੁੱਧ ਦੇ ਵਰਣਨ ਨੂੰ ਵਿਕਸਿਤ ਕਰਦੇ ਸਮੇਂ, "1941 ਦੀ ਰਾਜ ਸਰਹੱਦੀ ਰੱਖਿਆ ਯੋਜਨਾ" ਦੇ ਅਨੁਸਾਰ ਸਰਹੱਦੀ ਫੌਜੀ ਜ਼ਿਲ੍ਹਿਆਂ ਦੇ ਤੋਪਖਾਨੇ ਦੀ ਇਕਾਗਰਤਾ ਅਤੇ ਤਾਇਨਾਤੀ ਦੀ ਮਿਆਦ ਨਾਲ ਸਬੰਧਤ ਬਹੁਤ ਸਾਰੇ ਅਸਪਸ਼ਟ ਅਤੇ ਅਧੂਰੇ ਦਸਤਾਵੇਜ਼ੀ ਮੁੱਦੇ ਹਨ। ਮਹਾਨ ਦੇਸ਼ ਭਗਤ ਯੁੱਧ ਦੀ ਪੂਰਵ ਸੰਧਿਆ.
ਇਹਨਾਂ ਅਸਪਸ਼ਟ ਸਵਾਲਾਂ ਵਿੱਚ ਸ਼ਾਮਲ ਹਨ:
1. ਤੋਪਖਾਨੇ ਦੇ ਕੈਂਪਾਂ ਵਿਚ ਸਿਖਲਾਈ ਕੈਂਪਾਂ ਵਿਚ ਰਾਈਫਲ ਕੋਰ ਅਤੇ ਡਿਵੀਜ਼ਨਾਂ ਦੇ ਜ਼ਿਆਦਾਤਰ ਤੋਪਖਾਨੇ ਕਿਉਂ ਸਨ?
2. ਕਿਸ ਸੰਯੁਕਤ ਹਥਿਆਰਾਂ ਦੀ ਬਣਤਰ ਤੋਂ ਤੋਪਖਾਨੇ ਨੂੰ ਸਿਖਲਾਈ ਕੈਂਪਾਂ ਵਿੱਚ ਵਾਪਸ ਨਹੀਂ ਲਿਆ ਗਿਆ ਸੀ?
3. ਆਰਟੀਲਰੀ ਆਫ਼ ਫਾਰਮੇਸ਼ਨਾਂ ਅਤੇ ਯੂਨਿਟਾਂ ਨੂੰ ਲੜਾਈ ਦੀ ਤਿਆਰੀ 'ਤੇ ਲਗਾਉਣ ਦਾ ਆਦੇਸ਼ ਕਦੋਂ ਦਿੱਤਾ ਗਿਆ ਸੀ? ਇਸ ਹੁਕਮ ਦੀ ਪਾਲਣਾ ਵਿੱਚ ਭਾਗਾਂ ਵਿੱਚ ਕੀ ਅਤੇ ਕਦੋਂ ਕੀਤਾ ਗਿਆ ਸੀ?
4. ਸਿਖਲਾਈ ਕੈਂਪਾਂ ਵਿੱਚ ਲਿਆਂਦੀਆਂ ਤੋਪਾਂ ਦੀਆਂ ਇਕਾਈਆਂ ਕੋਲ ਅਸਲੇ ਦਾ ਕਿਹੜਾ ਭੰਡਾਰ ਸੀ? ਕੀ ਇਹਨਾਂ ਯੂਨਿਟਾਂ ਨੂੰ ਬਾਰੂਦ ਨਾਲ ਭਰਨਾ ਉਸ ਸਮੇਂ ਸੰਭਵ ਸੀ ਜਦੋਂ, ਯੁੱਧ ਦੀ ਸ਼ੁਰੂਆਤ ਵਿੱਚ, ਉਹ ਕੈਂਪਾਂ ਤੋਂ ਬਾਹਰ ਆਪਣੀਆਂ ਡਿਵੀਜ਼ਨਾਂ ਅਤੇ ਕੋਰਾਂ ਵਿੱਚ ਜਾ ਰਹੇ ਸਨ?
5. ਕੈਂਪਾਂ ਵਿੱਚ ਸਥਿਤ ਤੋਪਖਾਨੇ ਕਦੋਂ ਆਪਣੀਆਂ ਯੂਨਿਟਾਂ ਵਿੱਚ ਸ਼ਾਮਲ ਹੋਏ? ਢੱਕਣ ਵਾਲੀਆਂ ਟੁਕੜੀਆਂ ਕਿਸ ਤੋਪਖਾਨੇ ਨਾਲ ਨਾਜ਼ੀ ਫ਼ੌਜਾਂ ਨਾਲ ਲੜਾਈ ਵਿਚ ਸ਼ਾਮਲ ਹੋਈਆਂ ਜਿਨ੍ਹਾਂ ਨੇ ਧੋਖੇ ਨਾਲ ਸਾਡੀਆਂ ਸਰਹੱਦਾਂ ਦੀ ਉਲੰਘਣਾ ਕੀਤੀ?
6. ਤੋਪਖਾਨੇ ਦੀਆਂ ਇਕਾਈਆਂ ਨੂੰ ਕਿਸ ਹੱਦ ਤੱਕ ਟ੍ਰੈਕਸ਼ਨ ਦੇ ਸਾਧਨ ਪ੍ਰਦਾਨ ਕੀਤੇ ਗਏ ਸਨ?
7. ਕੀ ਕਵਰਿੰਗ ਯੂਨਿਟਾਂ ਦੇ ਤੋਪਖਾਨੇ ਦੀ ਗੋਲੀਬਾਰੀ ਦੀਆਂ ਸਥਿਤੀਆਂ ਰਾਜ ਦੀ ਸਰਹੱਦੀ ਰੱਖਿਆ ਯੋਜਨਾ ਦੇ ਅਨੁਸਾਰ ਨਿਰਧਾਰਤ ਕੀਤੀਆਂ ਗਈਆਂ ਸਨ, ਅਤੇ ਕੀ ਤੋਪਖਾਨੇ ਲਈ ਇੱਕ ਫਾਇਰ ਪਲਾਨ ਅਤੇ ਫਾਇਰਿੰਗ ਪੋਜੀਸ਼ਨਾਂ ਦੇ ਖੇਤਰਾਂ ਵਿੱਚ ਇਸ ਨੂੰ ਹਟਾਉਣ ਦੀ ਯੋਜਨਾ ਵਿਕਸਿਤ ਕੀਤੀ ਗਈ ਸੀ?
ਮੈਂ ਤੁਹਾਨੂੰ, ਤੋਪਖਾਨੇ ਦੇ ਸਾਬਕਾ ਮੁਖੀ ਦੇ ਤੌਰ 'ਤੇ, ਜਿੰਨਾ ਸੰਭਵ ਹੋ ਸਕੇ, ਇਹਨਾਂ ਮੁੱਦਿਆਂ ਨੂੰ ਪ੍ਰਕਾਸ਼ਤ ਕਰਨ ਲਈ ਅਤੇ ਇਸ ਤਰ੍ਹਾਂ ਮਹਾਨ ਦੇਸ਼ਭਗਤੀ ਯੁੱਧ ਦੇ ਵਧੇਰੇ ਸੰਪੂਰਨ ਅਤੇ ਬਾਹਰਮੁਖੀ ਵਰਣਨ ਨੂੰ ਵਿਕਸਤ ਕਰਨ ਲਈ ਕਹਿੰਦਾ ਹਾਂ.
ਕਰਨਲ ਜਨਰਲ ਪੋਕਰੋਵਸਕੀ
ਆਰਮੀ ਏਅਰ ਫੋਰਸ ਦੇ ਸਾਬਕਾ ਕਮਾਂਡਰ ਨੂੰ 1952 ਵਿੱਚ ਭੇਜੇ ਗਏ ਸਵਾਲ
1941-1945 ਦੇ ਮਹਾਨ ਦੇਸ਼ਭਗਤੀ ਯੁੱਧ ਦੇ ਵਰਣਨ ਦਾ ਵਿਕਾਸ ਕਰਦੇ ਸਮੇਂ, "1941 ਦੀ ਰਾਜ ਸਰਹੱਦੀ ਰੱਖਿਆ ਯੋਜਨਾ" ਦੇ ਅਨੁਸਾਰ ਸਰਹੱਦੀ ਫੌਜੀ ਜ਼ਿਲ੍ਹਿਆਂ ਵਿੱਚ ਹਵਾਈ ਫੌਜਾਂ ਦੀ ਤਾਇਨਾਤੀ ਅਤੇ ਇਕਾਗਰਤਾ ਨਾਲ ਸਬੰਧਤ ਬਹੁਤ ਸਾਰੇ ਅਸਪਸ਼ਟ ਅਤੇ ਅਧੂਰੇ ਦਸਤਾਵੇਜ਼ੀ ਮੁੱਦੇ ਹਨ। ਮਹਾਨ ਦੇਸ਼ਭਗਤੀ ਯੁੱਧ ਦੀ ਪੂਰਵ ਸੰਧਿਆ.
ਇਹਨਾਂ ਅਸਪਸ਼ਟ ਸਵਾਲਾਂ ਵਿੱਚ ਸ਼ਾਮਲ ਹਨ:
1. ਯੁੱਧ ਦੀ ਪੂਰਵ ਸੰਧਿਆ 'ਤੇ ਆਰਮੀ ਏਅਰ ਫੋਰਸਿਜ਼ ਲਈ ਏਅਰਫੀਲਡ ਨੈਟਵਰਕ ਦੀ ਵਿਵਸਥਾ?
2. ਕੀ ਹਵਾਈ ਬਣਤਰ ਅਤੇ ਆਰਮੀ ਏਅਰ ਫੋਰਸ ਯੂਨਿਟ ਮੈਟੀਰੀਅਲ ਅਤੇ ਇਸਦੀ ਗੁਣਵੱਤਾ ਨਾਲ ਲੈਸ ਹਨ? ਆਰਮੀ ਏਅਰ ਫੋਰਸ ਦੇ ਨਾਲ ਸੇਵਾ ਵਿੱਚ ਦਾਖਲ ਹੋਣ ਵਾਲੇ ਨਵੇਂ ਕਿਸਮ ਦੇ ਜਹਾਜ਼ਾਂ ਨੂੰ ਉਡਾਣ ਕਰਮਚਾਰੀਆਂ ਦੁਆਰਾ ਕਿਸ ਹੱਦ ਤੱਕ ਮੁਹਾਰਤ ਹਾਸਲ ਕੀਤੀ ਗਈ ਹੈ? ਕੀ ਆਰਮੀ ਏਅਰ ਫੋਰਸ ਦੇ ਕਰਮਚਾਰੀ ਲੜਾਕੂ ਕਾਰਵਾਈਆਂ ਕਰਨ ਲਈ ਤਿਆਰ ਹਨ?
3. ਕੀ ਆਰਮੀ ਏਅਰ ਫੋਰਸ ਕਮਾਂਡ ਨੂੰ 22 ਜੂਨ ਦੀ ਸਵੇਰ ਨੂੰ ਨਾਜ਼ੀ ਜਰਮਨੀ ਦੁਆਰਾ ਸੰਭਾਵਿਤ ਹਮਲੇ ਬਾਰੇ ਪਤਾ ਸੀ?
4. ਆਰਮੀ ਏਅਰ ਫੋਰਸ ਨੂੰ ਲੜਾਈ ਦੀ ਤਿਆਰੀ ਵਿੱਚ ਲਿਆਉਣ ਦਾ ਆਦੇਸ਼ ਕਦੋਂ ਪ੍ਰਾਪਤ ਹੋਇਆ ਸੀ ਅਤੇ ਇਸ ਆਦੇਸ਼ ਦੀ ਪਾਲਣਾ ਵਿੱਚ ਆਰਮੀ ਏਅਰ ਫੋਰਸ ਕਮਾਂਡ ਦੁਆਰਾ ਕੀ ਕੀਤਾ ਗਿਆ ਸੀ?
5. ਫਾਸ਼ੀਵਾਦੀ ਹਵਾਬਾਜ਼ੀ ਦੇ ਅਚਾਨਕ ਹਮਲਿਆਂ ਨੂੰ ਰੋਕਣ ਲਈ 22 ਜੂਨ ਦੀ ਸਵੇਰ ਤੱਕ ਫੌਜ ਦੀਆਂ ਹਵਾਈ ਫੌਜਾਂ ਕਿਸ ਹੱਦ ਤੱਕ ਤਿਆਰ ਸਨ?
6. ਲੜਾਈ ਦੀਆਂ ਸਥਿਤੀਆਂ ਵਿੱਚ ਹਵਾਬਾਜ਼ੀ ਨੂੰ ਨਿਯੰਤਰਿਤ ਕਰਨ ਲਈ ਫੌਜ ਦੇ ਹੈੱਡਕੁਆਰਟਰ ਦਾ ਹਵਾਬਾਜ਼ੀ ਵਿਭਾਗ ਕਿੰਨਾ ਤਿਆਰ ਸੀ ਅਤੇ ਇਸ ਨੇ ਯੁੱਧ ਦੇ ਪਹਿਲੇ ਦਿਨਾਂ ਵਿੱਚ ਇਸ ਦੇ ਲੜਾਕੂ ਕਾਰਜਾਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ?
ਮੈਂ ਤੁਹਾਨੂੰ ਆਰਮੀ ਏਅਰ ਫੋਰਸ ਦੇ ਸਾਬਕਾ ਕਮਾਂਡਰ ਦੇ ਤੌਰ 'ਤੇ, ਜਿੰਨਾ ਸੰਭਵ ਹੋ ਸਕੇ, ਇਨ੍ਹਾਂ ਮੁੱਦਿਆਂ 'ਤੇ ਰੌਸ਼ਨੀ ਪਾਉਣ ਲਈ ਕਹਿੰਦਾ ਹਾਂ, ਅਤੇ ਇਸ ਤਰ੍ਹਾਂ ਮਹਾਨ ਦੇਸ਼ਭਗਤੀ ਯੁੱਧ ਦੇ ਵਧੇਰੇ ਸੰਪੂਰਨ ਅਤੇ ਉਦੇਸ਼ਪੂਰਣ ਵਰਣਨ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹਾਂ।
ਕਰਨਲ ਜਨਰਲ ਪੋਕਰੋਵਸਕੀ
ਸਰਹੱਦੀ ਜ਼ਿਲ੍ਹਿਆਂ ਦੇ ਖੁਫੀਆ ਵਿਭਾਗਾਂ ਦੇ ਸਾਬਕਾ ਮੁਖੀਆਂ ਨੂੰ 1953 ਵਿੱਚ ਭੇਜੇ ਗਏ ਸਵਾਲ।
1941-1945 ਦੇ ਮਹਾਨ ਦੇਸ਼ਭਗਤੀ ਯੁੱਧ ਦੇ ਵਰਣਨ ਨੂੰ ਵਿਕਸਿਤ ਕਰਦੇ ਸਮੇਂ, ਯੁੱਧ ਦੀ ਪੂਰਵ ਸੰਧਿਆ 'ਤੇ ਨਾਜ਼ੀ ਫੌਜਾਂ ਦੀਆਂ ਸੰਭਾਵਿਤ ਕਾਰਵਾਈਆਂ ਦੇ ਸਮੂਹ ਹੈੱਡਕੁਆਰਟਰ ਦੇ ਮੁਲਾਂਕਣ ਨਾਲ ਸਬੰਧਤ ਬਹੁਤ ਸਾਰੇ ਅਸਪਸ਼ਟ ਸਵਾਲ ਹਨ।
ਇਹਨਾਂ ਅਸਪਸ਼ਟ ਸਵਾਲਾਂ ਵਿੱਚ ਸ਼ਾਮਲ ਹਨ:
1. ਜੰਗ ਦੀ ਪੂਰਵ ਸੰਧਿਆ 'ਤੇ ਜ਼ਿਲ੍ਹਾ ਹੈੱਡਕੁਆਰਟਰ 'ਤੇ ਨਾਜ਼ੀ ਫੌਜਾਂ ਦੇ ਸਮੂਹ ਨੂੰ ਕਿਸ ਹੱਦ ਤੱਕ ਜਾਣਿਆ ਜਾਂਦਾ ਸੀ?
2. ਦੁਸ਼ਮਣ ਫੌਜਾਂ ਦੇ ਬੇਨਕਾਬ ਸਮੂਹ ਅਤੇ ਉਸ ਦੀਆਂ ਕਾਰਵਾਈਆਂ ਦੇ ਸੰਭਾਵੀ ਸੁਭਾਅ ਦਾ ਮੁਲਾਂਕਣ ਕਿਵੇਂ ਕੀਤਾ ਗਿਆ ਸੀ।
3. ਕੀ ਜ਼ਿਲ੍ਹਾ ਹੈੱਡਕੁਆਰਟਰ ਕੋਲ ਨਾਜ਼ੀ ਜਰਮਨੀ ਦੇ ਹਿੱਸੇ 'ਤੇ ਦੁਸ਼ਮਣੀ ਸ਼ੁਰੂ ਹੋਣ ਦੇ ਸਮੇਂ ਬਾਰੇ ਜਾਣਕਾਰੀ ਸੀ?
4. ਖੁਫੀਆ ਜਾਣਕਾਰੀ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੈੱਡਕੁਆਰਟਰ 'ਤੇ ਕਿਹੜਾ ਆਦੇਸ਼ ਮੌਜੂਦ ਸੀ (ਉਹ ਕਿਸ ਨੂੰ ਰਿਪੋਰਟ ਕੀਤੇ ਗਏ ਸਨ, ਕੀ ਉਹ ਸੈਨਿਕਾਂ ਨੂੰ ਭੇਜੇ ਗਏ ਸਨ, ਕੀ ਉਹ ਜਨਰਲ ਸਟਾਫ ਨੂੰ ਪੇਸ਼ ਕੀਤੇ ਗਏ ਸਨ)।
5. ਜ਼ਿਲ੍ਹਾ ਸੈਨਿਕਾਂ ਦੀ ਕਮਾਂਡ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਸਿੱਟਿਆਂ ਦਾ ਮੁਲਾਂਕਣ ਕਿਵੇਂ ਕੀਤਾ।
6. ਜੰਗ ਦੇ ਪਹਿਲੇ ਮਹੀਨੇ ਵਿੱਚ ਸੈਨਿਕਾਂ ਤੋਂ ਸਮੇਂ ਸਿਰ ਖੁਫੀਆ ਡੇਟਾ ਕਿਵੇਂ ਪ੍ਰਾਪਤ ਕੀਤਾ ਗਿਆ ਸੀ ਅਤੇ ਇਸ ਡੇਟਾ ਦੀ ਸੰਪੂਰਨਤਾ ਅਤੇ ਮੁੱਲ ਦੀ ਡਿਗਰੀ।
7. ਜੰਗ ਦੇ ਪਹਿਲੇ ਮਹੀਨੇ ਖੁਫੀਆ ਵਿਭਾਗ ਨੇ ਕਿਵੇਂ ਕੰਮ ਕੀਤਾ।
ਮੈਂ ਤੁਹਾਨੂੰ ਹੈੱਡਕੁਆਰਟਰ ਦੇ ਖੁਫੀਆ ਵਿਭਾਗ ਦੇ ਸਾਬਕਾ ਮੁਖੀ ਹੋਣ ਦੇ ਨਾਤੇ, ਇਹਨਾਂ ਮੁੱਦਿਆਂ ਨੂੰ ਜਿੰਨਾ ਸੰਭਵ ਹੋ ਸਕੇ ਪ੍ਰਕਾਸ਼ਤ ਕਰਨ ਲਈ ਕਹਿੰਦਾ ਹਾਂ ਅਤੇ ਇਸ ਤਰ੍ਹਾਂ ਮਹਾਨ ਦੇਸ਼ਭਗਤੀ ਯੁੱਧ ਦੇ ਵਧੇਰੇ ਸੰਪੂਰਨ ਅਤੇ ਉਦੇਸ਼ਪੂਰਣ ਵਰਣਨ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹਾਂ।
ਕਰਨਲ ਜਨਰਲ ਪੋਕਰੋਵਸਕੀ
1953 ਵਿੱਚ ਫੌਜੀ ਨੇਤਾਵਾਂ ਨੂੰ ਯਾਦ ਪੱਤਰ ਭੇਜਿਆ ਗਿਆ ਜਿਨ੍ਹਾਂ ਨੇ 1949 ਵਿੱਚ ਮਿਲਟਰੀ ਵਿਗਿਆਨਕ ਡਾਇਰੈਕਟੋਰੇਟ ਦੀ ਸ਼ੁਰੂਆਤੀ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਤੁਹਾਨੂੰ, ਮਹਾਨ ਦੇਸ਼ਭਗਤੀ ਯੁੱਧ ਦੇ ਸ਼ੁਰੂਆਤੀ ਦੌਰ ਵਿੱਚ ਇੱਕ ਭਾਗੀਦਾਰ ਦੇ ਰੂਪ ਵਿੱਚ, ਯੁੱਧ ਦੇ ਪਹਿਲੇ ਮਹੀਨਿਆਂ (ਸਤੰਬਰ ਸੰਮਲਿਤ ਹੋਣ ਤੱਕ) ਦੀਆਂ ਯਾਦਾਂ ਲਿਖਣ ਲਈ ਇੱਕ ਬੇਨਤੀ ਭੇਜੀ ਗਈ ਸੀ।
ਅੱਜ ਤੱਕ, ਕਿਸੇ ਅਣਜਾਣ ਕਾਰਨ ਕਰਕੇ, ਤੁਹਾਡੇ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਮਹਾਨ ਦੇਸ਼ਭਗਤੀ ਯੁੱਧ ਦੇ ਸ਼ੁਰੂਆਤੀ ਦੌਰ ਦੀਆਂ ਫੌਜੀ ਕਾਰਵਾਈਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਕੋਰਸ ਨੂੰ ਫੌਜੀ-ਇਤਿਹਾਸਕ ਕੰਮਾਂ ਵਿੱਚ ਵਿਕਸਤ ਕਰਨ ਅਤੇ ਸੰਖੇਪ ਕਰਨ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮਿਲਟਰੀ ਵਿਗਿਆਨਕ ਡਾਇਰੈਕਟੋਰੇਟ ਤੁਹਾਨੂੰ ਪ੍ਰਸ਼ਨਾਂ ਦੀ ਸੀਮਾ ਵਿੱਚ ਯਾਦਾਂ ਲਿਖਣ ਲਈ ਦੁਬਾਰਾ ਪੁੱਛਣਾ ਜ਼ਰੂਰੀ ਸਮਝਦਾ ਹੈ। ਉਪਰੋਕਤ ਪੱਤਰ ਵਿੱਚ ਪੇਸ਼ ਕੀਤਾ ਗਿਆ ਹੈ।
ਕਰਨਲ ਜਨਰਲ ਪੋਕਰੋਵਸਕੀ
1956 ਵਿੱਚ ਡਿਵੀਜ਼ਨਲ ਅਤੇ ਰੈਜੀਮੈਂਟਲ ਕਮਾਂਡਰਾਂ ਨੂੰ ਸਵਾਲ ਭੇਜੇ ਗਏ।
ਮਹਾਨ ਦੇਸ਼ਭਗਤੀ ਯੁੱਧ ਦੇ ਸ਼ੁਰੂਆਤੀ ਦੌਰ ਦੀਆਂ ਘਟਨਾਵਾਂ ਦੇ ਇੱਕ ਵਿਆਪਕ ਅਤੇ ਸੱਚੇ ਅਧਿਐਨ ਦੀ ਤੁਰੰਤ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਮਿਲਟਰੀ ਇਤਿਹਾਸ ਵਿਭਾਗ ਤੁਹਾਨੂੰ, ਯੁੱਧ ਵਿੱਚ ਇੱਕ ਭਾਗੀਦਾਰ, ਇੱਕ ਸਾਬਕਾ ਕਮਾਂਡਰ ਦੇ ਰੂਪ ਵਿੱਚ, ਤੁਹਾਡੀਆਂ ਯਾਦਾਂ ਨੂੰ ਸਾਂਝਾ ਕਰਨ ਲਈ ਬੇਨਤੀ ਕਰਦਾ ਹੈ। ਲਗਭਗ ਹੇਠਾਂ ਦਿੱਤੇ ਸਵਾਲ:
1. ਰੈਜੀਮੈਂਟ ਦੇ ਟਿਕਾਣੇ ਅਤੇ ਇਹ ਯੁੱਧ ਦੇ ਸ਼ੁਰੂ ਵਿੱਚ ਕਿੱਥੇ ਸਥਿਤ ਸੀ।
2. ਪਲਟੂਨ-ਡਿਵੀਜ਼ਨ ਪੱਧਰ 'ਤੇ ਹੈੱਡਕੁਆਰਟਰ ਅਤੇ ਕਮਾਂਡ ਕਰਮਚਾਰੀਆਂ ਦੀ ਤਿਆਰੀ ਦੀ ਡਿਗਰੀ।
3. ਸਮੱਗਰੀ ਅਤੇ ਤਕਨੀਕੀ ਸਹਾਇਤਾ (ਟਰੈਕਸ਼ਨ ਦੇ ਸਾਧਨਾਂ ਦੀ ਉਪਲਬਧਤਾ, ਗੋਦਾਮਾਂ ਵਿੱਚ ਗੋਲਾ-ਬਾਰੂਦ, ਬੰਦੂਕਾਂ ਦੇ ਨਾਲ ਅਤੇ ਕਰਮਚਾਰੀਆਂ ਵਿਚਕਾਰ, ਆਵਾਜਾਈ, ਸੰਚਾਰ, ਆਦਿ ਦੀ ਵਿਵਸਥਾ)।
4. ਰੈਜੀਮੈਂਟ ਨੂੰ ਲੜਾਈ ਦੀ ਤਿਆਰੀ ਵਿਚ ਲਿਆਉਣ ਦਾ ਹੁਕਮ ਕਦੋਂ ਅਤੇ ਕਿਸ ਤੋਂ ਪ੍ਰਾਪਤ ਹੋਇਆ ਸੀ ਅਤੇ ਇਸ ਨੂੰ ਕਿਹੜਾ ਕੰਮ ਮਿਲਿਆ ਸੀ।
5. ਕੀ ਪਹਿਲਾਂ ਤੋਂ ਤਿਆਰ ਗੋਲੀਬਾਰੀ ਦੀਆਂ ਸਥਿਤੀਆਂ ਸਨ, ਉਹਨਾਂ ਦੇ ਇੰਜੀਨੀਅਰਿੰਗ ਸਾਜ਼ੋ-ਸਾਮਾਨ ਦੀ ਸੀਮਾ ਅਤੇ ਜਦੋਂ ਉਹਨਾਂ 'ਤੇ ਕਬਜ਼ਾ ਕੀਤਾ ਗਿਆ ਸੀ।
6. ਜੂਨ-ਜੁਲਾਈ 1941 ਵਿੱਚ ਰੈਜੀਮੈਂਟ ਦੇ ਫੌਜੀ ਕਾਰਵਾਈਆਂ ਦੀ ਇੱਕ ਸੰਖੇਪ ਜਾਣਕਾਰੀ। 22 ਜੂਨ ਤੋਂ 10 ਜੁਲਾਈ ਤੱਕ ਦੀਆਂ ਘਟਨਾਵਾਂ ਨੂੰ ਵਧੇਰੇ ਵਿਸਥਾਰ ਵਿੱਚ ਕਵਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਾਡੇ ਵੱਲੋਂ ਪੁੱਛੇ ਗਏ ਸਵਾਲ ਤੁਹਾਡੀਆਂ ਯਾਦਾਂ ਦੇ ਵਰਣਨ ਨੂੰ ਸੀਮਤ ਨਹੀਂ ਕਰਨੇ ਚਾਹੀਦੇ। ਇਹ ਉਹਨਾਂ ਮੁੱਦਿਆਂ ਨੂੰ ਉਜਾਗਰ ਕਰਨ ਦੀ ਸਲਾਹ ਦਿੱਤੀ ਜਾਵੇਗੀ ਜੋ ਤੁਹਾਡੀ ਰਾਏ ਵਿੱਚ ਧਿਆਨ ਦੇ ਹੱਕਦਾਰ ਹਨ.
ਡਿਪਟੀ ਮਿਲਟਰੀ ਇਤਿਹਾਸ ਵਿਭਾਗ ਦੇ ਮੁਖੀ
ਮੇਜਰ ਜਨਰਲ ਸਿਚੇਵ
ਪ੍ਰਕਾਸ਼ਿਤ: ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿੱਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017।
27. 22 ਜੁਲਾਈ, 1941 ਨੂੰ ਯੂਐਸਐਸਆਰ ਦੀ ਸੁਪਰੀਮ ਕੋਰਟ ਦੇ ਮਿਲਟਰੀ ਕੌਲਿਜੀਅਮ ਦੇ ਬੰਦ ਅਦਾਲਤੀ ਸੈਸ਼ਨ ਦਾ ਪ੍ਰੋਟੋਕੋਲ।
ਮਾਸਕੋ 22 ਜੁਲਾਈ 1941
ਸਿਖਰ ਗੁਪਤ
ਓ.ਟੀ.ਪੀ. 1 ਕਾਪੀ
ਚੇਅਰਪਰਸਨ: ਆਰਮਡ ਫੋਰਸਿਜ਼ ਦੇ ਵਕੀਲ ਵੀ.ਵੀ
ਮੈਂਬਰ: ਫੌਜੀ ਵਕੀਲ ਏ.ਐਮ. ਓਰਲੋਵ ਅਤੇ ਫੌਜੀ ਵਕੀਲ ਡੀ. ਯਾ
ਸਕੱਤਰ - ਫੌਜੀ ਵਕੀਲ ਏ.ਐੱਸ. ਮਜ਼ੂਰ
0 ਵਜੇ 20 ਮਿੰਟ. ਪ੍ਰੀਜ਼ਾਈਡਿੰਗ ਅਫਸਰ ਨੇ ਅਦਾਲਤ ਦੀ ਸੁਣਵਾਈ ਸ਼ੁਰੂ ਕੀਤੀ ਅਤੇ ਘੋਸ਼ਣਾ ਕੀਤੀ ਕਿ ਪੱਛਮੀ ਮੋਰਚੇ ਦੇ ਸਾਬਕਾ ਕਮਾਂਡਰ - ਆਰਮੀ ਜਨਰਲ ਦਮਿਤਰੀ ਗ੍ਰਿਗੋਰੀਵਿਚ ਪਾਵਲੋਵ, ਪੱਛਮੀ ਮੋਰਚੇ ਦੇ ਸਾਬਕਾ ਚੀਫ਼ ਆਫ਼ ਸਟਾਫ - ਮੇਜਰ ਜਨਰਲ ਵਲਾਦੀਮੀਰ ਐਫੀਮੋਵਿਚ ਕਲੀਮੋਵਸਕੀਖ, ਦੋਵਾਂ ਦੇ ਦੋਸ਼ਾਂ 'ਤੇ ਇੱਕ ਕੇਸ ਵਿਚਾਰਿਆ ਜਾਣਾ ਸੀ। ਕਲਾ ਦੇ ਅਧੀਨ ਅਪਰਾਧਾਂ ਦੀ. ਕਲਾ। BSSR ਦੇ ਕ੍ਰਿਮੀਨਲ ਕੋਡ ਦੇ 63-2 ਅਤੇ 76; ਪੱਛਮੀ ਫਰੰਟ ਹੈੱਡਕੁਆਰਟਰ ਦੇ ਸੰਚਾਰ ਦੇ ਸਾਬਕਾ ਮੁਖੀ - ਮੇਜਰ ਜਨਰਲ ਆਂਦਰੇਈ ਟੇਰੇਨਤੀਵਿਚ ਗ੍ਰਿਗੋਰੀਏਵ ਅਤੇ ਚੌਥੀ ਸੈਨਾ ਦੇ ਸਾਬਕਾ ਕਮਾਂਡਰ - ਮੇਜਰ ਜਨਰਲ ਅਲੈਗਜ਼ੈਂਡਰ ਐਂਡਰੀਵਿਚ ਕੋਰੋਬਕੋਵ, ਦੋਵੇਂ ਕਲਾ ਦੇ ਅਧੀਨ ਇੱਕ ਅਪਰਾਧ ਵਿੱਚ ਸਨ। BSSR ਦੇ ਕ੍ਰਿਮੀਨਲ ਕੋਡ ਦੀ 180 ਧਾਰਾ “6”।
ਬਚਾਅ ਪੱਖ ਦੀ ਪਛਾਣ ਦਾ ਪਤਾ ਲਗਾਉਣ ਤੋਂ ਬਾਅਦ, ਪ੍ਰੀਜ਼ਾਈਡਿੰਗ ਅਫਸਰ ਉਨ੍ਹਾਂ ਨੂੰ ਪੁੱਛਦਾ ਹੈ ਕਿ ਕੀ ਉਨ੍ਹਾਂ ਨੂੰ ਦੋਸ਼ ਪੱਤਰ ਦੀ ਕਾਪੀ ਦਿੱਤੀ ਗਈ ਸੀ ਅਤੇ ਕੀ ਉਹ ਇਸ ਤੋਂ ਜਾਣੂ ਹਨ?
ਮੁਲਜ਼ਮਾਂ ਨੇ ਹਾਂ ਵਿੱਚ ਜਵਾਬ ਦਿੱਤਾ।
ਅਦਾਲਤ ਦੀ ਰਚਨਾ ਦੀ ਘੋਸ਼ਣਾ ਕੀਤੀ ਜਾਂਦੀ ਹੈ ਅਤੇ ਬਚਾਓ ਪੱਖ ਨੂੰ ਅਦਾਲਤ ਤੋਂ ਕਿਸੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਸਮਝਾਇਆ ਜਾਂਦਾ ਹੈ ਜੇਕਰ ਅਜਿਹਾ ਕਰਨ ਲਈ ਕੋਈ ਆਧਾਰ ਹੈ।
ਬਚਾਅ ਪੱਖ ਨੇ ਅਦਾਲਤੀ ਰਚਨਾ ਨੂੰ ਚੁਣੌਤੀ ਨਹੀਂ ਦਿੱਤੀ।
ਨਿਆਂਇਕ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਪਟੀਸ਼ਨ ਪ੍ਰਾਪਤ ਨਹੀਂ ਹੋਈ ਸੀ।
ਨਿਆਂਇਕ ਜਾਂਚ:
ਪ੍ਰਧਾਨ ਜੱਜ ਦੋਸ਼ ਪੜ੍ਹ ਕੇ ਸੁਣਾਉਂਦਾ ਹੈ ਅਤੇ ਬਚਾਅ ਪੱਖ ਤੋਂ ਪੁੱਛਦਾ ਹੈ ਕਿ ਕੀ ਉਨ੍ਹਾਂ ਵਿਰੁੱਧ ਦੋਸ਼ ਸਪੱਸ਼ਟ ਹਨ ਅਤੇ ਕੀ ਉਹ ਦੋਸ਼ੀ ਮੰਨਦੇ ਹਨ।
1. ਬਚਾਓ ਪੱਖ ਪਾਵਲੋਵ. ਮੇਰੇ 'ਤੇ ਲਾਏ ਗਏ ਇਲਜ਼ਾਮ ਨੂੰ ਸਮਝਿਆ ਜਾ ਸਕਦਾ ਹੈ। ਮੈਂ ਆਪਣੇ ਆਪ ਨੂੰ ਸੋਵੀਅਤ ਵਿਰੋਧੀ ਫੌਜੀ ਸਾਜ਼ਿਸ਼ ਵਿੱਚ ਹਿੱਸਾ ਲੈਣ ਲਈ ਦੋਸ਼ੀ ਨਹੀਂ ਮੰਨਦਾ। ਮੈਂ ਕਦੇ ਵੀ ਕਿਸੇ ਸੋਵੀਅਤ ਵਿਰੋਧੀ ਸਾਜ਼ਿਸ਼ਕਾਰੀ ਸੰਗਠਨ ਦਾ ਮੈਂਬਰ ਨਹੀਂ ਰਿਹਾ।
ਮੈਂ ਇਸ ਤੱਥ ਲਈ ਦੋਸ਼ੀ ਠਹਿਰਾਉਂਦਾ ਹਾਂ ਕਿ ਮੇਰੇ ਕੋਲ ਇਹ ਜਾਂਚ ਕਰਨ ਦਾ ਸਮਾਂ ਨਹੀਂ ਸੀ ਕਿ ਚੌਥੀ ਸੈਨਾ ਦੇ ਕਮਾਂਡਰ, ਕੋਰੋਬਕੋਵ ਨੇ ਬ੍ਰੈਸਟ ਤੋਂ ਸੈਨਿਕਾਂ ਨੂੰ ਕੱਢਣ ਦੇ ਮੇਰੇ ਆਦੇਸ਼ ਨੂੰ ਪੂਰਾ ਕੀਤਾ ਸੀ। ਜੂਨ ਦੇ ਸ਼ੁਰੂ ਵਿੱਚ, ਮੈਂ ਬ੍ਰੇਸਟ ਤੋਂ ਕੈਂਪਾਂ ਵਿੱਚ ਯੂਨਿਟਾਂ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ। ਕੋਰੋਬਕੋਵ ਨੇ ਮੇਰੇ ਆਦੇਸ਼ ਨੂੰ ਪੂਰਾ ਨਹੀਂ ਕੀਤਾ, ਜਿਸ ਦੇ ਨਤੀਜੇ ਵਜੋਂ ਸ਼ਹਿਰ ਛੱਡਣ 'ਤੇ ਦੁਸ਼ਮਣ ਦੁਆਰਾ ਤਿੰਨ ਡਿਵੀਜ਼ਨਾਂ ਨੂੰ ਹਰਾ ਦਿੱਤਾ ਗਿਆ।
ਮੈਂ ਇਸ ਤੱਥ ਲਈ ਦੋਸ਼ੀ ਠਹਿਰਾਉਂਦਾ ਹਾਂ ਕਿ ਮੈਂ ਲਾਲ ਫੌਜ ਦੇ ਜਨਰਲ ਸਟਾਫ ਦੇ ਨਿਰਦੇਸ਼ਾਂ ਨੂੰ ਆਪਣੇ ਤਰੀਕੇ ਨਾਲ ਸਮਝ ਲਿਆ ਸੀ ਅਤੇ ਇਸ ਨੂੰ ਪਹਿਲਾਂ ਤੋਂ ਲਾਗੂ ਨਹੀਂ ਕੀਤਾ, ਯਾਨੀ ਦੁਸ਼ਮਣ ਦੇ ਹਮਲੇ ਤੋਂ ਪਹਿਲਾਂ. ਮੈਨੂੰ ਪਤਾ ਸੀ ਕਿ ਦੁਸ਼ਮਣ ਜਾਣ ਵਾਲਾ ਸੀ, ਪਰ ਮਾਸਕੋ ਤੋਂ ਮੈਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਭ ਕੁਝ ਠੀਕ ਹੈ, ਅਤੇ ਮੈਨੂੰ ਸ਼ਾਂਤ ਰਹਿਣ ਅਤੇ ਘਬਰਾਉਣ ਦਾ ਹੁਕਮ ਦਿੱਤਾ ਗਿਆ ਸੀ. ਮੈਂ ਉਸ ਵਿਅਕਤੀ ਦਾ ਨਾਮ ਨਹੀਂ ਲੈ ਸਕਦਾ ਜਿਸਨੇ ਮੈਨੂੰ ਇਹ ਦੱਸਿਆ ਹੈ।
ਚੇਅਰਮੈਨ. ਕੀ ਤੁਸੀਂ ਕਈ ਘੰਟੇ ਪਹਿਲਾਂ, ਯਾਨੀ ਕਿ 21 ਜੁਲਾਈ, 1941 ਨੂੰ ਮੁੱਢਲੀ ਜਾਂਚ ਦੌਰਾਨ ਦਿੱਤੀ ਗਈ ਆਪਣੀ ਗਵਾਹੀ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਮੈਂ ਤੁਹਾਨੂੰ ਇਨ੍ਹਾਂ ਗਵਾਹੀਆਂ 'ਤੇ ਵਿਸ਼ਵਾਸ ਨਾ ਕਰਨ ਲਈ ਆਖਦਾ ਹਾਂ। ਮੈਂ ਉਨ੍ਹਾਂ ਨੂੰ ਉਦੋਂ ਦਿੱਤਾ ਜਦੋਂ ਮੈਂ ਬੁਰੀ ਹਾਲਤ ਵਿੱਚ ਸੀ। ਮੈਂ ਤੁਹਾਨੂੰ 7 ਜੁਲਾਈ, 1941 ਨੂੰ ਮੁਢਲੀ ਜਾਂਚ ਦੌਰਾਨ ਦਿੱਤੀ ਗਈ ਮੇਰੀ ਗਵਾਹੀ 'ਤੇ ਵਿਸ਼ਵਾਸ ਕਰਨ ਲਈ ਕਹਿੰਦਾ ਹਾਂ।
ਚੇਅਰਮੈਨ. ਆਪਣੀ ਗਵਾਹੀ ਮਿਤੀ 21 ਜੁਲਾਈ, 1941 (ਐਲਡੀ. 82, ਖੰਡ 1) ਵਿੱਚ ਤੁਸੀਂ ਕਹਿੰਦੇ ਹੋ: "ਮੈਂ ਸਭ ਤੋਂ ਪਹਿਲਾਂ ਸਾਜ਼ਿਸ਼ ਦੇ ਟੀਚਿਆਂ ਅਤੇ ਉਦੇਸ਼ਾਂ ਬਾਰੇ 1937 ਵਿੱਚ ਸਪੇਨ ਵਿੱਚ ਹੁੰਦਿਆਂ ਹੀ ਮੇਰੇਤਸਕੋਵ ਤੋਂ ਸਿੱਖਿਆ ਸੀ।"
ਬਚਾਓ ਪੱਖ. ਸਪੇਨ ਵਿੱਚ, ਮੇਰੀ ਮੇਰੇਤਸਕੋਵ ਨਾਲ ਇੱਕ ਵਾਰਤਾਲਾਪ ਹੋਈ, ਜਿਸ ਦੌਰਾਨ ਮੇਰੇਤਸਕੋਵ ਨੇ ਮੈਨੂੰ ਕਿਹਾ: "ਆਓ ਅਸੀਂ ਇਸ ਯੁੱਧ ਵਿੱਚ ਤਜਰਬਾ ਹਾਸਿਲ ਕਰੀਏ ਅਤੇ ਇਹ ਤਜਰਬਾ ਆਪਣੀਆਂ ਫੌਜਾਂ ਨੂੰ ਸੌਂਪੀਏ।" ਉਸੇ ਸਮੇਂ, ਪੈਰਿਸ ਦੀਆਂ ਅਖਬਾਰਾਂ ਤੋਂ, ਮੈਨੂੰ ਸੋਵੀਅਤ ਵਿਰੋਧੀ ਫੌਜੀ ਸਾਜ਼ਿਸ਼ ਬਾਰੇ ਪਤਾ ਲੱਗਾ ਜੋ ਲਾਲ ਫੌਜ ਵਿੱਚ ਮੌਜੂਦ ਸੀ।
ਚੇਅਰਮੈਨ. ਕੁਝ ਘੰਟੇ ਪਹਿਲਾਂ ਤੁਸੀਂ ਪੂਰੀ ਤਰ੍ਹਾਂ ਵੱਖਰਾ ਅਤੇ ਖਾਸ ਤੌਰ 'ਤੇ ਆਪਣੀਆਂ ਦੁਸ਼ਮਣ ਗਤੀਵਿਧੀਆਂ ਬਾਰੇ ਕੁਝ ਕਿਹਾ ਸੀ।
ਬਚਾਓ ਪੱਖ. ਮੈਂ ਕਦੇ ਵੀ ਸੋਵੀਅਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਇਆ। ਮੈਂ ਪਾਗਲਪਣ ਦੀ ਹਾਲਤ ਵਿੱਚ ਸੋਵੀਅਤ ਵਿਰੋਧੀ ਫੌਜੀ ਸਾਜ਼ਿਸ਼ ਵਿੱਚ ਆਪਣੀ ਸ਼ਮੂਲੀਅਤ ਬਾਰੇ ਗਵਾਹੀ ਦਿੱਤੀ।
ਚੇਅਰਮੈਨ. ਉਸੇ 'ਤੇ ਐਲ.ਡੀ. 82, ਖੰਡ 1, ਤੁਸੀਂ ਕਹਿੰਦੇ ਹੋ:
"ਸਾਜ਼ਿਸ਼ ਦੇ ਟੀਚਿਆਂ ਅਤੇ ਉਦੇਸ਼ਾਂ, ਜੋ ਕਿ ਮੇਰੇਤਸਕੋਵ ਨੇ ਮੇਰੇ ਲਈ ਦਰਸਾਏ ਸਨ, ਫੌਜ ਵਿੱਚ ਲੀਡਰਸ਼ਿਪ ਵਿੱਚ ਤਬਦੀਲੀ ਕਰਨ ਲਈ ਉਬਲ ਗਏ, ਸਾਜ਼ਿਸ਼ਕਰਤਾਵਾਂ - ਉਬੋਰੇਵਿਚ ਅਤੇ ਤੁਖਾਚੇਵਸਕੀ ਨੂੰ ਖੁਸ਼ ਕਰਨ ਵਾਲੇ ਫੌਜ ਦੇ ਲੋਕਾਂ ਦੇ ਸਿਰ 'ਤੇ ਰੱਖ ਕੇ।"
ਕੀ ਤੁਸੀਂ ਉਸ ਨਾਲ ਅਜਿਹੀ ਗੱਲਬਾਤ ਕੀਤੀ ਸੀ?
ਬਚਾਓ ਪੱਖ. ਮੇਰੀ ਉਸ ਨਾਲ ਅਜਿਹੀ ਕੋਈ ਗੱਲਬਾਤ ਨਹੀਂ ਹੋਈ।
ਚੇਅਰਮੈਨ. ਸਪੇਨ ਤੋਂ ਤੁਹਾਡੀ ਵਾਪਸੀ 'ਤੇ ਸੋਵੀਅਤ-ਵਿਰੋਧੀ ਫੌਜੀ ਸਾਜ਼ਿਸ਼ ਬਾਰੇ ਮੇਰੀਤਸਕੋਵ ਨਾਲ ਤੁਸੀਂ ਕੀ ਗੱਲਬਾਤ ਕੀਤੀ?
ਬਚਾਓ ਪੱਖ. ਸਪੇਨ ਤੋਂ ਪਰਤਣ 'ਤੇ, ਮੇਰੇਤਕੋਵ ਨਾਲ ਫੌਜ ਵਿਚ ਬੇਨਕਾਬ ਸਾਜ਼ਿਸ਼ ਬਾਰੇ ਗੱਲਬਾਤ ਵਿਚ, ਮੈਂ ਉਸ ਨੂੰ ਪੁੱਛਿਆ ਕਿ ਅਸੀਂ ਇਸ ਬੇਸਟਾਰਡ ਨੂੰ ਕਿੱਥੇ ਰੱਖਾਂਗੇ? ਮੇਰੇਤਕੋਵ ਨੇ ਮੈਨੂੰ ਜਵਾਬ ਦਿੱਤਾ: “ਸਾਡੇ ਕੋਲ ਹੁਣ ਸਾਜ਼ਿਸ਼ ਦੇ ਮਾਮਲਿਆਂ ਲਈ ਸਮਾਂ ਨਹੀਂ ਹੈ। ਸਾਡਾ ਕੰਮ ਸ਼ੁਰੂ ਹੋ ਗਿਆ ਹੈ, ਅਤੇ ਸਾਨੂੰ ਆਪਣੀਆਂ ਸਲੀਵਜ਼ ਰੋਲ ਕਰਨ ਅਤੇ ਕੰਮ ਕਰਨ ਦੀ ਲੋੜ ਹੈ।
ਚੇਅਰਮੈਨ. 21 ਜੁਲਾਈ, 1941 ਨੂੰ ਮੁਢਲੀ ਜਾਂਚ ਵਿੱਚ, ਤੁਸੀਂ ਇਸ ਬਾਰੇ ਬਿਲਕੁਲ ਵੱਖਰੀ ਗੱਲ ਕਹੀ ਸੀ। ਅਤੇ ਖਾਸ ਕਰਕੇ ਬਰਫ਼ 'ਤੇ. 83, ਖੰਡ 1, ਤੁਸੀਂ ਹੇਠਾਂ ਦਿੱਤੀ ਗਵਾਹੀ ਦਿੱਤੀ:
"ਸਪੇਨ ਤੋਂ ਵਾਪਸ ਆਉਣ 'ਤੇ, ਸਾਜ਼ਿਸ਼ ਦੇ ਮੁੱਦਿਆਂ 'ਤੇ ਮੇਰੇਤਸਕੋਵ ਨਾਲ ਗੱਲਬਾਤ ਵਿੱਚ, ਅਸੀਂ ਆਪਣੇ ਆਪ ਨੂੰ ਅਸਫਲਤਾ ਤੋਂ ਬਚਾਉਣ ਲਈ, ਅਸਥਾਈ ਤੌਰ' ਤੇ ਸੋਵੀਅਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ, ਡੂੰਘੇ ਰੂਪੋਸ਼ ਵਿੱਚ ਜਾਣ ਦਾ ਫੈਸਲਾ ਕੀਤਾ, ਸਿਰਫ ਸੇਵਾ ਵਿੱਚ ਆਪਣੇ ਆਪ ਨੂੰ ਦਿਖਾਉਣ ਲਈ. ਸਕਾਰਾਤਮਕ ਪੱਖ।"
ਬਚਾਓ ਪੱਖ. ਮੁਢਲੀ ਜਾਂਚ 'ਤੇ ਮੈਂ ਅਦਾਲਤ ਨੂੰ ਜੋ ਕਿਹਾ, ਉਹ ਕਿਹਾ। ਇਸ ਦੇ ਆਧਾਰ 'ਤੇ ਜਾਂਚਕਰਤਾ ਨੇ ਵੱਖਰਾ ਲਿਖਿਆ। ਮੈਂ ਦਸਤਖਤ ਕੀਤੇ।
ਚੇਅਰਮੈਨ. ਬਰਫ਼ 'ਤੇ 21 ਜੁਲਾਈ, 1941 ਦੀ ਉਸੇ ਗਵਾਹੀ ਦੇ 86 ਤੁਸੀਂ ਕਹਿੰਦੇ ਹੋ:
"ਮੇਰੇਤਸਕੋਵ ਨਾਲ ਹਰ ਸਮੇਂ ਲਗਾਤਾਰ ਸੰਪਰਕ ਬਣਾਈ ਰੱਖਣਾ, ਬਾਅਦ ਵਿੱਚ, ਮੇਰੇ ਨਾਲ ਵਾਰ-ਵਾਰ ਗੱਲਬਾਤ ਵਿੱਚ, ਯੋਜਨਾਬੱਧ ਢੰਗ ਨਾਲ ਆਪਣੀਆਂ ਹਾਰਵਾਦੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਜਰਮਨਾਂ ਨਾਲ ਆਉਣ ਵਾਲੀ ਜੰਗ ਵਿੱਚ ਲਾਲ ਫੌਜ ਦੀ ਹਾਰ ਦੀ ਅਟੱਲਤਾ ਨੂੰ ਸਾਬਤ ਕੀਤਾ। ਜਿਸ ਸਮੇਂ ਤੋਂ ਜਰਮਨੀ ਨੇ ਪੱਛਮ ਵਿੱਚ ਫੌਜੀ ਕਾਰਵਾਈਆਂ ਸ਼ੁਰੂ ਕੀਤੀਆਂ ਸਨ, ਮੇਰੇਤਕੋਵ ਨੇ ਕਿਹਾ ਕਿ ਹੁਣ ਜਰਮਨਾਂ ਕੋਲ ਸਾਡੇ ਲਈ ਸਮਾਂ ਨਹੀਂ ਹੈ, ਪਰ ਜੇ ਉਹ ਸੋਵੀਅਤ ਯੂਨੀਅਨ 'ਤੇ ਹਮਲਾ ਕਰਦੇ ਹਨ ਅਤੇ ਜਰਮਨ ਫੌਜ ਜਿੱਤ ਜਾਂਦੀ ਹੈ, ਤਾਂ ਇਹ ਸਾਡਾ ਕੋਈ ਬੁਰਾ ਨਹੀਂ ਕਰੇਗਾ।
ਕੀ ਤੁਸੀਂ ਮੇਰੇਤਕੋਵ ਨਾਲ ਅਜਿਹੀ ਗੱਲਬਾਤ ਕੀਤੀ ਹੈ?
ਬਚਾਓ ਪੱਖ. ਹਾਂ, ਮੇਰੀ ਉਸ ਨਾਲ ਅਜਿਹੀ ਗੱਲਬਾਤ ਹੋਈ ਸੀ। ਇਹ ਗੱਲਬਾਤ ਮੇਰੇ ਅਤੇ ਉਸਦੇ ਵਿਚਕਾਰ ਜਨਵਰੀ 1940 ਵਿੱਚ ਰਾਇਵੋਲਾ ਵਿੱਚ ਹੋਈ ਸੀ।
ਚੇਅਰਮੈਨ. ਇਹ ਕਿਸ ਨੂੰ "ਇਹ ਸਾਡੇ ਲਈ ਬੁਰਾ ਨਹੀਂ ਹੋਵੇਗਾ"?
ਬਚਾਓ ਪੱਖ. ਮੈਂ ਉਸਨੂੰ ਸਮਝ ਲਿਆ, ਜਿਵੇਂ ਮੇਰੇ ਲਈ ਅਤੇ ਉਸਦੇ ਲਈ।
ਚੇਅਰਮੈਨ. ਕੀ ਤੁਸੀਂ ਉਸ ਨਾਲ ਸਹਿਮਤ ਹੋ?
ਬਚਾਓ ਪੱਖ. ਮੈਨੂੰ ਉਸ 'ਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਇਹ ਗੱਲਬਾਤ ਸ਼ਰਾਬ ਪੀਂਦਿਆਂ ਹੋਈ ਸੀ। ਇਹ ਮੇਰਾ ਕਸੂਰ ਹੈ।
ਚੇਅਰਮੈਨ. ਕੀ ਤੁਸੀਂ ਕਿਸੇ ਨੂੰ ਇਸਦੀ ਸੂਚਨਾ ਦਿੱਤੀ ਹੈ?
ਬਚਾਓ ਪੱਖ. ਨਹੀਂ, ਅਤੇ ਇਹ ਵੀ ਮੇਰਾ ਕਸੂਰ ਹੈ।
ਚੇਅਰਮੈਨ. ਕੀ ਮੇਰੇਟਸਕੋਵ ਨੇ ਤੁਹਾਨੂੰ ਦੱਸਿਆ ਸੀ ਕਿ ਸਟਰਨ ਸਾਜ਼ਿਸ਼ ਵਿੱਚ ਭਾਗੀਦਾਰ ਸੀ?
ਬਚਾਓ ਪੱਖ. ਨਹੀਂ, ਮੈਂ ਨਹੀਂ ਕੀਤਾ। ਮੁਢਲੀ ਜਾਂਚ ਦੇ ਦੌਰਾਨ, ਮੈਂ ਸਟਰਨ [ਏ] ਨੂੰ ਸਾਜ਼ਿਸ਼ ਵਿੱਚ ਭਾਗੀਦਾਰ ਕਿਹਾ ਕਿਉਂਕਿ ਗੁਆਡਾਲਜਾਰਾ ਦੀ ਲੜਾਈ ਦੇ ਦੌਰਾਨ ਉਸਨੇ ਗੁਆਡਾਲਜਾਰਾ ਤੋਂ ਯੂਨਿਟਾਂ ਨੂੰ ਵਾਪਸ ਲੈਣ ਲਈ ਇੱਕ ਅਪਰਾਧਿਕ ਆਦੇਸ਼ ਦਿੱਤਾ ਸੀ। ਇਸ ਦੇ ਆਧਾਰ 'ਤੇ ਮੈਂ ਸਿੱਟਾ ਕੱਢਿਆ ਕਿ ਉਹ ਸਾਜ਼ਿਸ਼ ਵਿਚ ਭਾਗੀਦਾਰ ਸੀ।
ਚੇਅਰਮੈਨ. ਮੁਢਲੀ ਜਾਂਚ (ਕੇਸ 88, ਵਾਲੀਅਮ 1) ਵਿੱਚ ਤੁਸੀਂ ਹੇਠਾਂ ਦਿੱਤੀ ਗਵਾਹੀ ਦਿੱਤੀ:
"ਪਾਰਟੀ ਅਤੇ ਸਰਕਾਰ ਨੂੰ ਧੋਖਾ ਦੇਣ ਲਈ, ਮੈਂ ਪੱਕਾ ਜਾਣਦਾ ਹਾਂ ਕਿ ਟੈਂਕਾਂ, ਕਾਰਾਂ ਅਤੇ ਟਰੈਕਟਰਾਂ ਲਈ ਜੰਗ ਦੇ ਸਮੇਂ ਦੇ ਆਦੇਸ਼ਾਂ ਲਈ ਜਨਰਲ ਸਟਾਫ ਦੀ ਯੋਜਨਾ ਨੂੰ 10 ਦੇ ਕਾਰਕ ਦੁਆਰਾ ਬਹੁਤ ਜ਼ਿਆਦਾ ਅੰਦਾਜ਼ਾ ਲਗਾਇਆ ਗਿਆ ਸੀ। ਜਨਰਲ ਸਟਾਫ ਨੇ ਸਮਰੱਥਾ ਦੀ ਉਪਲਬਧਤਾ ਦੁਆਰਾ ਇਸ ਬਹੁਤ ਜ਼ਿਆਦਾ ਅਨੁਮਾਨ ਨੂੰ ਜਾਇਜ਼ ਠਹਿਰਾਇਆ, ਜਦੋਂ ਅਸਲ ਵਿੱਚ ਉਦਯੋਗ ਦੁਆਰਾ ਦਿੱਤੀਆਂ ਜਾ ਸਕਣ ਵਾਲੀਆਂ ਸਮਰੱਥਾਵਾਂ ਕਾਫ਼ੀ ਘੱਟ ਸਨ... ਇਸ ਯੋਜਨਾ ਦੇ ਨਾਲ, ਮੇਰੇਤਕੋਵ ਨੇ ਜੰਗ ਦੇ ਸਮੇਂ ਲਈ ਫੌਜ ਨੂੰ ਟੈਂਕਾਂ, ਟਰੈਕਟਰਾਂ ਅਤੇ ਕਾਰਾਂ ਦੀ ਸਪਲਾਈ ਲਈ ਸਾਰੀਆਂ ਗਣਨਾਵਾਂ ਨੂੰ ਉਲਝਾਉਣ ਦਾ ਇਰਾਦਾ ਬਣਾਇਆ ਸੀ।"
ਕੀ ਤੁਸੀਂ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਅਸਲ ਵਿੱਚ ਹਾਂ। ਇਹੀ ਯੋਜਨਾ ਸੀ। ਇਸ ਵਿੱਚ ਅਜਿਹੀ ਬਕਵਾਸ ਸੀ। ਇਸ ਦੇ ਆਧਾਰ 'ਤੇ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਪਾਰਟੀ ਅਤੇ ਸਰਕਾਰ ਨੂੰ ਧੋਖਾ ਦੇਣ ਦੇ ਉਦੇਸ਼ ਨਾਲ ਜੰਗੀ ਹੁਕਮਾਂ ਦੀ ਯੋਜਨਾ ਉਲੀਕੀ ਗਈ ਸੀ।
ਪ੍ਰੀਜ਼ਾਈਡਿੰਗ ਅਫਸਰ ਡਿਫੈਂਡੈਂਟ ਪਾਵਲੋਵ ਦੀ ਗਵਾਹੀ ਪੜ੍ਹਦਾ ਹੈ, ਜੋ ਉਸ ਦੁਆਰਾ ਮੁਢਲੀ ਜਾਂਚ (ld. 89, ਖੰਡ 1) ਵਿੱਚ ਉਸ ਦੀਆਂ, ਪਾਵਲੋਵ ਦੀਆਂ, ਨਿੱਜੀ ਧੋਖੇਬਾਜ਼ ਗਤੀਵਿਧੀਆਂ ਬਾਰੇ ਦਿੱਤੀ ਗਈ ਸੀ ਅਤੇ ਬਚਾਓ ਪੱਖ ਨੂੰ ਪੁੱਛਦਾ ਹੈ ਕਿ ਕੀ ਉਹ ਇਸ ਗਵਾਹੀ ਦੀ ਪੁਸ਼ਟੀ ਕਰਦਾ ਹੈ।
ਬਚਾਓ ਪੱਖ. ਮੈਂ ਇਹਨਾਂ ਗਵਾਹੀਆਂ ਦੀ ਪੁਸ਼ਟੀ ਨਹੀਂ ਕਰਦਾ। ਆਮ ਤੌਰ 'ਤੇ, ਸੰਚਾਰ ਕਮਾਂਡਰ ਅਗਵਾਈ ਨਹੀਂ ਕਰਦਾ. ਫੌਜ ਵਿੱਚ ਸੰਚਾਰ ਸੰਗਠਨ ਦੀ ਅਗਵਾਈ ਚੀਫ਼ ਆਫ਼ ਸਟਾਫ਼ ਕਰਦਾ ਹੈ, ਕਮਾਂਡਰ ਨਹੀਂ। ਮੈਂ ਇਹ ਨੁਕਤਾ ਹੇਠਾਂ ਲਿਖਿਆ, ਕਿ ਮੈਂ ਜਾਣਬੁੱਝ ਕੇ ਫੌਜ ਵਿੱਚ ਸੰਚਾਰ ਸੰਗਠਨਾਂ ਦੀ ਅਗਵਾਈ ਨਹੀਂ ਕੀਤੀ, ਤਾਂ ਜੋ ਪ੍ਰੋਲੇਤਾਰੀ ਅਦਾਲਤ ਵਿੱਚ ਜਲਦੀ ਪੇਸ਼ ਹੋ ਜਾਵਾਂ।
ਮਿਜ਼ਾਈਲ ਰੱਖਿਆ ਪ੍ਰਣਾਲੀਆਂ ਬਾਰੇ ਮੇਰੀ ਗਵਾਹੀ, ਕਿ ਮੈਂ ਕਥਿਤ ਤੌਰ 'ਤੇ ਜਾਣਬੁੱਝ ਕੇ ਉਨ੍ਹਾਂ ਨੂੰ ਲੜਾਈ ਦੀ ਤਿਆਰੀ 'ਤੇ ਰੱਖਣ ਦਾ ਸਵਾਲ ਨਹੀਂ ਉਠਾਇਆ, ਵੀ ਅਸਲੀਅਤ ਨਾਲ ਮੇਲ ਨਹੀਂ ਖਾਂਦਾ। ਮੇਰੇ ਅਧੀਨ ਗੜ੍ਹ ਵਾਲੇ ਖੇਤਰ ਹੋਰ ਸਥਾਨਾਂ ਨਾਲੋਂ ਬਿਹਤਰ ਸਥਿਤੀ ਵਿੱਚ ਸਨ, ਜਿਸ ਦੀ ਪੁਸ਼ਟੀ ਯੂਐਸਐਸਆਰ ਦੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੁਆਰਾ ਕੀਤੀ ਜਾ ਸਕਦੀ ਹੈ।
ਚੇਅਰਮੈਨ. ਇਸ ਸਬੰਧ ਵਿਚ, ਕਲੀਮੋਵਸਕੀਖ ਨੇ ਮੁਢਲੀ ਜਾਂਚ ਦੌਰਾਨ ਗਵਾਹੀ ਦਿੱਤੀ:
“ਕਿਲਾਬੰਦੀ ਵਾਲੇ ਖੇਤਰਾਂ ਦੀ ਉਸਾਰੀ ਦਾ ਕੰਮ ਬਹੁਤ ਹੌਲੀ ਹੌਲੀ ਅੱਗੇ ਵਧਿਆ। ਦੁਸ਼ਮਣੀ ਦੀ ਸ਼ੁਰੂਆਤ ਤੱਕ, 600 ਫਾਇਰਿੰਗ ਪੁਆਇੰਟਾਂ ਵਿੱਚੋਂ, 189 ਹਥਿਆਰਬੰਦ ਸਨ, ਅਤੇ ਫਿਰ ਵੀ ਉਹ ਪੂਰੀ ਤਰ੍ਹਾਂ ਲੈਸ ਨਹੀਂ ਸਨ" (ਐਲਡੀ. 25, ਵਾਲੀਅਮ 2)।
ਬਚਾਓ ਪੱਖ. Klimovskikh ਬਿਲਕੁਲ ਸਹੀ ਕਹਿੰਦਾ ਹੈ. ਮੈਂ ਇਸ ਦੀ ਸੂਚਨਾ ਕੇਂਦਰੀ ਕਮੇਟੀ ਨੂੰ ਦਿੱਤੀ।
ਚੇਅਰਮੈਨ. ਜਦੋਂ?
ਬਚਾਓ ਪੱਖ. ਮਈ 1941 ਵਿਚ
ਚੇਅਰਮੈਨ. ਮੁਢਲੀ ਜਾਂਚ ਦੇ ਦੌਰਾਨ, ਤੁਸੀਂ ਖੁਦ ਕਿਲਾਬੰਦੀ ਵਾਲੇ ਖੇਤਰਾਂ ਦੀ ਲੜਾਈ ਦੀ ਤਿਆਰੀ ਬਾਰੇ ਗਵਾਹੀ ਦਿੱਤੀ ਸੀ:
"ਮੈਂ ਜਾਣਬੁੱਝ ਕੇ ਲੜਾਈ ਦੀ ਤਿਆਰੀ ਲਈ ਮਜ਼ਬੂਤ ਖੇਤਰਾਂ ਨੂੰ ਲਿਆਉਣ ਦੇ ਮੁੱਦੇ ਨੂੰ ਤੇਜ਼ੀ ਨਾਲ ਨਹੀਂ ਉਠਾਇਆ, ਨਤੀਜੇ ਵਜੋਂ, ਯੂਆਰ ਫੌਜਾਂ ਲੜਾਈ ਲਈ ਤਿਆਰ ਨਹੀਂ ਸਨ, ਅਤੇ ਯੂਆਰ ਸੈਨਿਕਾਂ ਨੂੰ ਮਈ ਦੀ ਯੋਜਨਾ ਦੇ ਅਨੁਸਾਰ ਵੀ ਤਾਇਨਾਤ ਨਹੀਂ ਕੀਤਾ ਗਿਆ ਸੀ."
ਬਚਾਓ ਪੱਖ. ਮੈਂ ਇਹਨਾਂ ਗਵਾਹੀਆਂ ਦੀ ਪੁਸ਼ਟੀ ਕਰਦਾ ਹਾਂ, ਮੈਂ ਸਿਰਫ ਇਹ ਪੁੱਛਦਾ ਹਾਂ ਕਿ ਉਹਨਾਂ ਵਿੱਚੋਂ ਸ਼ਬਦ "ਜਾਣਕਾਰੀ" ਨੂੰ ਮਿਟਾਇਆ ਜਾਵੇ।
ਚੇਅਰਮੈਨ. ਤੁਸੀਂ 21 ਜੁਲਾਈ, 1941 ਦੀ ਆਪਣੀ ਗਵਾਹੀ ਨੂੰ ਇਸ ਤਰ੍ਹਾਂ ਖਤਮ ਕਰਦੇ ਹੋ:
"ਇਸ ਤੱਥ ਤੋਂ ਦੁਖੀ ਹੋ ਕੇ ਕਿ ਬਹੁਤ ਸਾਰੇ ਰੈੱਡ ਆਰਮੀ ਕਮਾਂਡਰ ਜੋ ਪਹਿਲਾਂ ਮੇਰੇ ਨੇੜੇ ਸਨ, ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸ਼ੀ ਠਹਿਰਾਇਆ ਗਿਆ ਸੀ, ਮੈਂ ਬਦਲਾ ਲੈਣ ਦਾ ਸਭ ਤੋਂ ਪੱਕਾ ਤਰੀਕਾ ਚੁਣਿਆ - ਜਰਮਨੀ ਨਾਲ ਯੁੱਧ ਵਿੱਚ ਲਾਲ ਫੌਜ ਦੀ ਹਾਰ ਦਾ ਪ੍ਰਬੰਧ ਕਰਨਾ"...
"ਮੈਂ ਅੰਸ਼ਕ ਤੌਰ 'ਤੇ ਉਹ ਕਰਨ ਵਿੱਚ ਕਾਮਯਾਬ ਰਿਹਾ ਜੋ ਤੁਖਾਚੇਵਸਕੀ ਅਤੇ ਉਬੋਰੇਵਿਚ ਆਪਣੇ ਸਮੇਂ ਵਿੱਚ ਕਰਨ ਵਿੱਚ ਅਸਫਲ ਰਿਹਾ, ਯਾਨੀ ਕਿ ਜਰਮਨਾਂ ਲਈ ਮੋਰਚਾ ਖੋਲ੍ਹਿਆ ਗਿਆ" (ld. 92, ਖੰਡ 1)।
ਬਚਾਓ ਪੱਖ. ਮੈਨੂੰ ਕਦੇ ਕੋਈ ਗੁੱਸਾ ਨਹੀਂ ਆਇਆ। ਮੇਰੇ ਕੋਲ ਗੁੱਸੇ ਹੋਣ ਦਾ ਕੋਈ ਕਾਰਨ ਨਹੀਂ ਸੀ। ਮੈਂ ਸੋਵੀਅਤ ਸੰਘ ਦਾ ਹੀਰੋ ਸੀ। ਮੈਂ ਫੌਜ ਵਿੱਚ ਪਿਛਲੇ ਉੱਚ ਅਧਿਕਾਰੀਆਂ ਨਾਲ ਨਹੀਂ ਜੁੜਿਆ ਹੋਇਆ ਸੀ। ਮੁੱਢਲੀ ਜਾਂਚ ਦੌਰਾਨ ਸਾਜ਼ਿਸ਼ ਬਾਰੇ ਮੇਰੇ ਕੋਲੋਂ 15 ਦਿਨਾਂ ਤੱਕ ਪੁੱਛਗਿੱਛ ਕੀਤੀ ਗਈ। ਮੈਂ ਜਲਦੀ ਤੋਂ ਜਲਦੀ ਅਦਾਲਤ ਵਿੱਚ ਪੇਸ਼ ਹੋ ਕੇ ਉਸ ਨੂੰ ਫੌਜ ਦੀਆਂ ਅਸਲ ਹਾਰਾਂ ਬਾਰੇ ਦੱਸਣਾ ਚਾਹੁੰਦਾ ਸੀ। ਇਸ ਲਈ ਮੈਂ ਗੁੱਸੇ ਬਾਰੇ ਲਿਖਿਆ ਅਤੇ ਆਪਣੇ ਆਪ ਨੂੰ ਅਜਿਹਾ ਕਿਹਾ ਜੋ ਮੈਂ ਕਦੇ ਨਹੀਂ ਸੀ।
ਚੇਅਰਮੈਨ. ਕੀ ਤੁਸੀਂ 11 ਜੁਲਾਈ 1941 ਦੀ ਆਪਣੀ ਗਵਾਹੀ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਨਹੀਂ, ਇਹ ਵੀ ਜ਼ਬਰਦਸਤੀ ਗਵਾਹੀ ਹੈ।
ਪ੍ਰੀਜ਼ਾਈਡਿੰਗ ਅਫਸਰ ਨੇ ਬਚਾਓ ਪੱਖ ਦੇ ਪਾਵਲੋਵ ਦੀ ਗਵਾਹੀ ਤੋਂ ਇੱਕ ਅੰਸ਼ ਪੜ੍ਹਿਆ, ਜੋ ਉਸ ਦੁਆਰਾ 11 ਜੁਲਾਈ, 1941 (ਕੇਸ ਫਾਈਲ 65, ਵਾਲੀਅਮ 1) ਨੂੰ ਮੁਢਲੀ ਜਾਂਚ ਦੌਰਾਨ ਦਿੱਤੀ ਗਈ ਸੀ:
"...ਪੱਛਮੀ ਮੋਰਚੇ 'ਤੇ ਹਾਰ ਦਾ ਮੁੱਖ ਕਾਰਨ ਇੱਕ ਸਾਜ਼ਿਸ਼ਕਾਰੀ ਸੰਗਠਨ ਦੇ ਮੈਂਬਰ ਵਜੋਂ ਮੇਰਾ ਧੋਖੇਬਾਜ਼ ਕੰਮ ਹੈ, ਹਾਲਾਂਕਿ ਹੋਰ ਬਾਹਰਮੁਖੀ ਸਥਿਤੀਆਂ, ਜੋ ਮੈਂ 9 ਜੁਲਾਈ ਨੂੰ ਪੁੱਛਗਿੱਛ ਦੌਰਾਨ ਪ੍ਰਗਟ ਕੀਤੀਆਂ, ਨੇ ਇਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।"
ਬਚਾਓ ਪੱਖ. ਇਹ ਸਭ ਕੁਝ ਗਲਤ ਲਿਖਿਆ ਗਿਆ ਹੈ। ਇਹ ਮੇਰੀ ਜ਼ਬਰਦਸਤੀ ਗਵਾਹੀ ਹੈ।
ਚੇਅਰਮੈਨ. 9 ਜੁਲਾਈ 1941 ਦੀ ਆਪਣੀ ਗਵਾਹੀ ਬਾਰੇ ਤੁਸੀਂ ਕੀ ਕਹੋਗੇ?
ਬਚਾਓ ਪੱਖ. ਇਹ ਬਿਆਨ ਵੀ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਹ ਦਿਨ ਮੈਨੂੰ 21 ਜੁਲਾਈ 1941 ਨਾਲੋਂ ਵੀ ਬੁਰਾ ਮਹਿਸੂਸ ਹੋਇਆ।
ਚੇਅਰਮੈਨ. 9 ਜੁਲਾਈ, 1941 ਬਰਫ਼ 'ਤੇ। ਖੰਡ 1 ਦੇ 59 ਤੁਸੀਂ ਹੇਠਾਂ ਦਿੱਤੀ ਗਵਾਹੀ ਦਿੱਤੀ ਹੈ:
"ਹਵਾਬਾਜ਼ੀ ਦੇ ਸਬੰਧ ਵਿੱਚ. ਮੈਂ ਫੀਲਡ ਏਅਰਫੀਲਡਾਂ ਨੂੰ ਹਵਾਬਾਜ਼ੀ ਦੇ ਫੈਲਾਅ ਦੇ ਸ਼ਬਦ 'ਤੇ ਪੂਰੀ ਤਰ੍ਹਾਂ ਭਰੋਸਾ ਕੀਤਾ, ਅਤੇ ਏਅਰਫੀਲਡ ਤੋਂ ਵਿਅਕਤੀਗਤ ਏਅਰਕ੍ਰਾਫਟ' ਤੇ, ਮੈਂ ਏਅਰ ਫੋਰਸ ਕਮਾਂਡਰ ਕੋਪਟਸ ਅਤੇ ਉਸ ਦੇ ਡਿਪਟੀ ਤਾਯੂਰਸਕੀ ਦੀ ਰਿਪੋਰਟ ਦੀ ਸ਼ੁੱਧਤਾ ਦੀ ਜਾਂਚ ਨਹੀਂ ਕੀਤੀ. ਮੈਂ ਇੱਕ ਅਪਰਾਧਿਕ ਗਲਤੀ ਕੀਤੀ ਹੈ ਕਿ ਹਵਾਬਾਜ਼ੀ ਨੂੰ ਸਰਹੱਦ ਦੇ ਨੇੜੇ ਫੀਲਡ ਏਅਰਫੀਲਡਾਂ ਵਿੱਚ ਤਾਇਨਾਤ ਕੀਤਾ ਗਿਆ ਸੀ, ਸਾਡੇ ਹਮਲੇ ਦੀ ਸਥਿਤੀ ਵਿੱਚ ਸਿਖਲਾਈ ਲਈ ਤਿਆਰ ਕੀਤੇ ਗਏ ਹਵਾਈ ਖੇਤਰਾਂ ਵਿੱਚ, ਪਰ ਰੱਖਿਆ ਲਈ ਨਹੀਂ। ”
ਕੀ ਤੁਸੀਂ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਇਹ ਬਿਲਕੁਲ ਸਹੀ ਹੈ। ਦੁਸ਼ਮਣੀ ਦੀ ਸ਼ੁਰੂਆਤ ਵਿੱਚ, ਕੋਪੇਟਸ ਅਤੇ ਟੇਯੂਰਸਕੀ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਹਵਾਬਾਜ਼ੀ ਦੀ ਕੇਂਦਰਿਤ ਤੈਨਾਤੀ 'ਤੇ ਯੂਐਸਐਸਆਰ ਦੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਦੇ ਆਦੇਸ਼ ਨੂੰ ਪੂਰਾ ਕੀਤਾ ਹੈ। ਪਰ ਮੈਂ ਸਰੀਰਕ ਤੌਰ 'ਤੇ ਉਨ੍ਹਾਂ ਦੀ ਰਿਪੋਰਟ ਦੀ ਸ਼ੁੱਧਤਾ ਦੀ ਪੁਸ਼ਟੀ ਨਹੀਂ ਕਰ ਸਕਿਆ। ਪਹਿਲੇ ਬੰਬ ਧਮਾਕੇ ਤੋਂ ਬਾਅਦ, ਏਅਰ ਡਿਵੀਜ਼ਨ ਨੂੰ ਤਬਾਹ ਕਰ ਦਿੱਤਾ ਗਿਆ ਸੀ. ਕੋਪੇਟਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕਿਉਂਕਿ ਉਹ ਕਾਇਰ ਹੈ।
ਅਦਾਲਤ ਦੇ ਇੱਕ ਮੈਂਬਰ ਦੇ ਸਵਾਲਾਂ ਲਈ, ਫੌਜੀ ਵਕੀਲ ਕਾਮਰੇਡ ਕੈਂਡੀਬਿਨ, ਬਚਾਓ ਪੱਖ ਪਾਵਲੋਵ ਨੇ ਜਵਾਬ ਦਿੱਤਾ:
ਮੈਨੂੰ ਸਮੇਂ ਸਿਰ ਪਤਾ ਲੱਗ ਗਿਆ ਸੀ ਕਿ ਜਰਮਨ ਸੈਨਿਕ ਸਾਡੀ ਸਰਹੱਦ ਦੇ ਨੇੜੇ ਆ ਰਹੇ ਹਨ, ਅਤੇ, ਸਾਡੀਆਂ ਖੁਫੀਆ ਰਿਪੋਰਟਾਂ ਦੇ ਅਨੁਸਾਰ, ਮੈਂ ਜਰਮਨ ਫੌਜਾਂ ਦੁਆਰਾ ਸੰਭਾਵਿਤ ਹਮਲਾਵਰ ਮੰਨਿਆ। ਮਾਸਕੋ ਦੇ ਭਰੋਸੇ ਦੇ ਬਾਵਜੂਦ ਕਿ ਸਭ ਕੁਝ ਠੀਕ ਸੀ, ਮੈਂ ਕਮਾਂਡਰਾਂ ਨੂੰ ਫੌਜਾਂ ਨੂੰ ਲੜਾਈ ਦੀ ਸਥਿਤੀ ਵਿੱਚ ਰੱਖਣ ਅਤੇ ਲੜਾਈ ਦੇ ਸਾਰੇ ਢਾਂਚੇ ਉੱਤੇ ਕਬਜ਼ਾ ਕਰਨ ਦਾ ਆਦੇਸ਼ ਦਿੱਤਾ।
ਜਵਾਨਾਂ ਨੂੰ ਬਾਰੂਦ ਵੰਡਿਆ ਗਿਆ। ਇਸ ਲਈ, ਇਹ ਕਹਿਣਾ ਅਸੰਭਵ ਹੈ ਕਿ ਅਸੀਂ ਤਿਆਰ ਨਹੀਂ ਸੀ.
ਮੈਂ 4 ਵੀਂ ਫੌਜ ਦੇ ਕਮਾਂਡਰ, ਕੋਰੋਬਕੋਵ ਦੇ ਸੰਬੰਧ ਵਿੱਚ ਮੁਢਲੀ ਜਾਂਚ ਦੇ ਸ਼ੁਰੂ ਵਿੱਚ ਦਿੱਤੀ ਗਈ ਆਪਣੀ ਗਵਾਹੀ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹਾਂ।
ਜਦੋਂ ਮੈਂ ਕਮਾਂਡਰਾਂ ਨੂੰ ਫੌਜਾਂ ਨੂੰ ਲੜਾਈ ਦੀ ਸਥਿਤੀ ਵਿਚ ਲਿਆਉਣ ਦਾ ਹੁਕਮ ਦਿੱਤਾ, ਕੋਰੋਬਕੋਵ ਨੇ ਮੈਨੂੰ ਦੱਸਿਆ ਕਿ ਉਸ ਦੀਆਂ ਫੌਜਾਂ ਲੜਾਈ ਲਈ ਤਿਆਰ ਹਨ। ਵਾਸਤਵ ਵਿੱਚ, ਇਹ ਪਤਾ ਲੱਗਾ ਕਿ ਪਹਿਲੀ ਗੋਲੀ 'ਤੇ ਉਸ ਦੇ ਫੌਜੀ ਭੱਜ ਗਏ.
ਮੈਂ ਬ੍ਰੈਸਟ ਵਿੱਚ ਸਥਿਤ ਚੌਥੀ ਫੌਜ ਦੀ ਲੜਾਈ ਦੀ ਤਿਆਰੀ ਦੀ ਸਥਿਤੀ ਦੀ ਜਾਂਚ ਨਹੀਂ ਕੀਤੀ ਹੈ। ਮੈਂ ਕੋਰੋਬਕੋਵ ਦੀ ਗੱਲ ਮੰਨ ਲਈ ਕਿ ਉਸਦੇ ਯੂਨਿਟ ਲੜਾਈ ਲਈ ਤਿਆਰ ਸਨ।
ਅਦਾਲਤ ਦੇ ਇੱਕ ਮੈਂਬਰ ਦੇ ਸਵਾਲਾਂ ਦੇ ਜਵਾਬ ਵਿੱਚ, ਫੌਜੀ ਵਕੀਲ ਕਾਮਰੇਡ ਓਰਲੋਵ, ਬਚਾਓ ਪੱਖ ਪਾਵਲੋਵ ਨੇ ਜਵਾਬ ਦਿੱਤਾ:
ਮੇਰਾ ਮੰਨਣਾ ਹੈ ਕਿ ਪੱਛਮੀ ਮੋਰਚੇ ਦੀਆਂ ਸਾਰੀਆਂ ਫ਼ੌਜਾਂ ਜੰਗ ਲਈ ਪੂਰੀ ਤਰ੍ਹਾਂ ਤਿਆਰ ਸਨ। ਅਤੇ ਮੈਂ ਇਹ ਨਹੀਂ ਕਹਾਂਗਾ ਕਿ ਯੁੱਧ ਨੇ ਸਾਨੂੰ ਹੈਰਾਨ ਅਤੇ ਤਿਆਰ ਨਹੀਂ ਕੀਤਾ. 22-26 ਜੂਨ, 1941 ਦੀ ਮਿਆਦ ਦੇ ਦੌਰਾਨ, ਚੌਥੀ ਫੌਜ ਨੂੰ ਛੱਡ ਕੇ, ਜਿੱਥੇ ਕਮਾਂਡ ਪੂਰੀ ਤਰ੍ਹਾਂ ਨਾਲ ਉਲਝਣ ਵਿੱਚ ਸੀ, ਨੂੰ ਛੱਡ ਕੇ, ਫੌਜਾਂ ਜਾਂ ਲੀਡਰਸ਼ਿਪ ਵਿੱਚ ਕੋਈ ਘਬਰਾਹਟ ਨਹੀਂ ਸੀ।
ਨਵੀਂ ਰੱਖਿਆਤਮਕ ਸਥਿਤੀਆਂ 'ਤੇ ਪਿੱਛੇ ਹਟਣ ਵੇਲੇ ਕੋਈ ਅਸੰਗਤ ਨਹੀਂ ਸੀ. ਸਾਰਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਕਿੱਥੇ ਜਾਣਾ ਹੈ।
ਬੇਲਾਰੂਸ ਦੀ ਰਾਜਧਾਨੀ, ਮਿੰਸਕ, ਹਵਾਈ ਰੱਖਿਆ ਲਈ ਤਿਆਰ ਕੀਤੀ ਗਈ ਸੀ, ਇਸ ਤੋਂ ਇਲਾਵਾ, ਇਸਦੀ ਸੁਰੱਖਿਆ 4 ਡਿਵੀਜ਼ਨਾਂ ਦੁਆਰਾ ਕੀਤੀ ਗਈ ਸੀ;
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਅਸੀਂ ਕਿਵੇਂ ਸਮਝਾ ਸਕਦੇ ਹਾਂ ਕਿ 26 ਜੂਨ ਨੂੰ ਮਿੰਸਕ ਨੂੰ ਕਿਸਮਤ ਦੇ ਰਹਿਮ 'ਤੇ ਛੱਡ ਦਿੱਤਾ ਗਿਆ ਸੀ?
ਬਚਾਓ ਪੱਖ. ਸਰਕਾਰ ਨੇ 24 ਜੂਨ ਨੂੰ ਮਿੰਸਕ ਛੱਡ ਦਿੱਤਾ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਸਰਕਾਰ ਦਾ ਇਸ ਨਾਲ ਕੀ ਲੈਣਾ ਦੇਣਾ ਹੈ? ਤੁਸੀਂ ਫਰੰਟ ਕਮਾਂਡਰ ਹੋ।
ਬਚਾਓ ਪੱਖ. ਹਾਂ, ਮੈਂ ਫਰੰਟ ਕਮਾਂਡਰ ਸੀ। ਜਿਸ ਸਥਿਤੀ ਵਿੱਚ ਮਿੰਸਕ ਨੇ ਆਪਣੇ ਆਪ ਨੂੰ ਪਾਇਆ, ਉਹ ਸੁਝਾਅ ਦਿੰਦਾ ਹੈ ਕਿ ਮਿੰਸਕ ਨੂੰ ਪੂਰੀ ਤਰ੍ਹਾਂ ਰੱਖਿਆ ਪ੍ਰਦਾਨ ਨਹੀਂ ਕੀਤਾ ਗਿਆ ਸੀ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਅਸੀਂ ਕਿਵੇਂ ਸਮਝਾ ਸਕਦੇ ਹਾਂ ਕਿ ਯੂਨਿਟਾਂ ਨੂੰ ਅਸਲਾ ਨਹੀਂ ਦਿੱਤਾ ਗਿਆ ਸੀ?
ਬਚਾਓ ਪੱਖ. ਅਸਲਾ-ਵਿੰਨ੍ਹਣ ਤੋਂ ਇਲਾਵਾ ਅਸਲਾ ਸੀ। ਬਾਅਦ ਵਾਲੇ ਫੌਜੀ ਯੂਨਿਟਾਂ ਤੋਂ 100 ਕਿਲੋਮੀਟਰ ਦੂਰ ਸਥਿਤ ਸਨ। ਮੈਂ ਇਸ ਲਈ ਦੋਸ਼ੀ ਹਾਂ, ਕਿਉਂਕਿ ਮੈਂ ਗੋਦਾਮਾਂ ਨੂੰ ਸਾਡੇ ਨਿਪਟਾਰੇ ਵਿੱਚ ਤਬਦੀਲ ਕਰਨ ਦਾ ਸਵਾਲ ਹੀ ਨਹੀਂ ਉਠਾਇਆ।
ਮੈਂ ਸਰਕਾਰ ਨੂੰ ਰਿਪੋਰਟ ਕਰਨ ਸਮੇਤ ਮਿੰਸਕ ਦੇ ਬਚਾਅ ਲਈ ਸਾਰੇ ਉਪਾਅ ਕੀਤੇ।
2. ਬਚਾਓ ਪੱਖ ਕਲੀਮੋਵਸਕੀਖ. ਮੇਰੇ 'ਤੇ ਲਾਏ ਗਏ ਇਲਜ਼ਾਮ ਨੂੰ ਸਮਝਿਆ ਜਾ ਸਕਦਾ ਹੈ। ਮੈਂ ਦੋਸ਼ ਦੇ ਦੂਜੇ ਹਿੱਸੇ ਲਈ, ਯਾਨੀ ਮੇਰੀਆਂ ਸਰਕਾਰੀ ਗਤੀਵਿਧੀਆਂ ਵਿੱਚ ਗਲਤੀਆਂ ਕਰਨ ਲਈ ਦੋਸ਼ੀ ਮੰਨਦਾ ਹਾਂ।
ਚੇਅਰਮੈਨ. ਤੁਸੀਂ ਅਸਲ ਵਿੱਚ ਕਿਸ ਲਈ ਦੋਸ਼ੀ ਠਹਿਰਾ ਰਹੇ ਹੋ?
ਬਚਾਓ ਪੱਖ. ਮੈਂ ਦੋਸ਼ ਵਿਚ ਦੱਸੇ ਗਏ ਅਪਰਾਧਾਂ ਲਈ ਦੋਸ਼ੀ ਮੰਨਦਾ ਹਾਂ।
ਚੇਅਰਮੈਨ. ਕੀ ਤੁਸੀਂ ਮੁਢਲੀ ਜਾਂਚ ਵਿੱਚ ਦਿੱਤੀ ਗਈ ਆਪਣੀ ਗਵਾਹੀ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਮੈਂ ਪੱਛਮੀ ਮੋਰਚੇ ਦੀਆਂ ਫੌਜਾਂ ਦੀ ਹਾਰ ਦੇ ਕਾਰਨਾਂ ਬਾਰੇ ਮੁਢਲੀ ਜਾਂਚ ਵਿੱਚ ਦਿੱਤੀ ਗਵਾਹੀ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹਾਂ।
ਚੇਅਰਮੈਨ. ਮੁਢਲੀ ਜਾਂਚ (ਕੇਸ 25, ਵਾਲੀਅਮ 2) ਵਿੱਚ ਤੁਸੀਂ ਹੇਠਾਂ ਦਿੱਤੀ ਗਵਾਹੀ ਦਿੱਤੀ:
"...ਹਾਰ ਦਾ ਦੂਜਾ ਕਾਰਨ ਇਹ ਹੈ ਕਿ ਫਰੰਟ ਹੈੱਡਕੁਆਰਟਰ ਦੇ ਕਰਮਚਾਰੀ, ਮੇਰੇ ਸਮੇਤ, ਅਤੇ ਵਿਅਕਤੀਗਤ ਰੂਪਾਂ ਦੇ ਕਮਾਂਡਰਾਂ ਨੇ ਦੁਸ਼ਮਣੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਯੁੱਧ ਦੌਰਾਨ ਆਪਣੇ ਫਰਜ਼ਾਂ ਵਿੱਚ ਅਪਰਾਧਿਕ ਤੌਰ 'ਤੇ ਲਾਪਰਵਾਹੀ ਕੀਤੀ ਸੀ।"
ਕੀ ਤੁਸੀਂ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਮੈਂ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹਾਂ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਮੈਨੂੰ ਦੱਸੋ, ਕੀ ਕਿਲਾਬੰਦੀ ਵਾਲੇ ਖੇਤਰਾਂ ਦੇ ਨਿਰਮਾਣ ਦੀ ਕਾਰਜ ਯੋਜਨਾ ਪੂਰੀ ਹੋ ਗਈ ਸੀ?
ਬਚਾਓ ਪੱਖ. 1939-1940 ਵਿੱਚ ਕਿਲਾਬੰਦੀ ਵਾਲੇ ਖੇਤਰਾਂ ਦੀ ਉਸਾਰੀ ਦਾ ਕੰਮ। ਯੋਜਨਾ ਅਨੁਸਾਰ ਕੀਤੇ ਗਏ ਸਨ, ਪਰ ਕਾਫ਼ੀ ਨਹੀਂ। ਦੁਸ਼ਮਣੀ ਦੀ ਸ਼ੁਰੂਆਤ ਤੱਕ, 600 ਫਾਇਰਿੰਗ ਪੁਆਇੰਟਾਂ ਵਿੱਚੋਂ, 189 ਹਥਿਆਰਬੰਦ ਸਨ, ਅਤੇ ਫਿਰ ਵੀ ਉਹ ਪੂਰੀ ਤਰ੍ਹਾਂ ਲੈਸ ਨਹੀਂ ਸਨ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਕਿਲ੍ਹੇ ਵਾਲੇ ਇਲਾਕਿਆਂ ਦੀ ਤਿਆਰੀ ਨਾ ਹੋਣ ਲਈ ਕੌਣ ਜ਼ਿੰਮੇਵਾਰ ਹੈ?
ਬਚਾਓ ਪੱਖ. ਇਸਦੇ ਲਈ ਜ਼ਿੰਮੇਵਾਰ ਹਨ: ਸੈਨਿਕਾਂ ਦੇ ਕਮਾਂਡਰ ਪਾਵਲੋਵ, ਪੋਮ. ਮਿਖਾਇਲੀਨ, ਫੌਜੀ ਯੂਨਿਟਾਂ ਦਾ ਕਮਾਂਡਰ, ਅਤੇ ਕੁਝ ਹੱਦ ਤੱਕ ਮੈਂ ਸਟਾਫ਼ ਦੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਂਦਾ ਹਾਂ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਸੰਯੁਕਤ ਹਥਿਆਰਾਂ ਦੀ ਕਮਾਂਡ, ਹਵਾਈ ਸੈਨਾ ਅਤੇ ਹਵਾਈ ਰੱਖਿਆ ਲਈ ਸੁਤੰਤਰ ਲਾਈਨਾਂ ਅਤੇ ਸੰਚਾਰ ਦੇ ਸਾਧਨਾਂ ਦੀ ਘਾਟ ਲਈ ਕੌਣ ਜ਼ਿੰਮੇਵਾਰ ਹੈ?
ਬਚਾਓ ਪੱਖ. ਪੱਛਮੀ ਫਰੰਟ ਦੇ ਸੰਚਾਰ ਮੁਖੀ ਅਤੇ ਮੈਂ, ਸਟਾਫ਼ ਦੇ ਮੁਖੀ ਵਜੋਂ, ਇਸ ਲਈ ਜ਼ਿੰਮੇਵਾਰ ਹਾਂ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਕੀ ਤੁਹਾਡੇ ਕੋਲ ਜਾਣਕਾਰੀ ਸੀ ਕਿ ਦੁਸ਼ਮਣ ਫੌਜਾਂ ਨੂੰ ਕੇਂਦਰਿਤ ਕਰ ਰਿਹਾ ਸੀ?
ਬਚਾਓ ਪੱਖ. ਸਾਡੇ ਕੋਲ ਅਜਿਹਾ ਡੇਟਾ ਸੀ, ਪਰ ਸਾਨੂੰ ਪਾਵਲੋਵ ਦੁਆਰਾ ਗਲਤ ਜਾਣਕਾਰੀ ਦਿੱਤੀ ਗਈ ਸੀ, ਜਿਸ ਨੇ ਭਰੋਸਾ ਦਿਵਾਇਆ ਸੀ ਕਿ ਦੁਸ਼ਮਣ ਹਲਕੇ ਟੈਂਕਾਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਸੀ।
ਸਾਡੇ ਸੈਨਿਕਾਂ 'ਤੇ ਦੁਸ਼ਮਣ ਦਾ ਪਹਿਲਾ ਹਮਲਾ ਇੰਨਾ ਹੈਰਾਨਕੁਨ ਸੀ ਕਿ ਇਸ ਨੇ ਫਰੰਟ ਹੈੱਡਕੁਆਰਟਰ ਦੇ ਸਾਰੇ ਕਮਾਂਡ ਸਟਾਫ ਵਿਚ ਘਬਰਾਹਟ ਪੈਦਾ ਕਰ ਦਿੱਤੀ। ਇਸਦੇ ਲਈ ਦੋਸ਼ੀ ਧਿਰਾਂ ਹਨ: ਪਾਵਲੋਵ, ਫਰੰਟ ਕਮਾਂਡਰ ਵਜੋਂ, ਮੈਂ, ਸਟਾਫ਼ ਦੇ ਫਰੰਟ ਚੀਫ਼ ਵਜੋਂ, ਸੰਚਾਰ ਮੁਖੀ ਗ੍ਰਿਗੋਰੀਵ, ਤੋਪਖਾਨੇ ਦੇ ਮੁਖੀ ਅਤੇ ਹੋਰ ਕਮਾਂਡਰ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਕੀ ਤੁਸੀਂ ਸੋਵੀਅਤ ਵਿਰੋਧੀ ਸਾਜ਼ਿਸ਼ ਵਿੱਚ ਭਾਗੀਦਾਰ ਸੀ?
ਬਚਾਓ ਪੱਖ. ਮੈਂ ਕਦੇ ਵੀ ਸੋਵੀਅਤ ਵਿਰੋਧੀ ਸਾਜ਼ਿਸ਼ ਵਿੱਚ ਭਾਗੀਦਾਰ ਨਹੀਂ ਰਿਹਾ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਕੀ ਤੁਸੀਂ ਸੋਵੀਅਤ ਵਿਰੋਧੀ ਸਾਜ਼ਿਸ਼ਕਾਰੀ ਸੰਗਠਨ ਦੇ ਮੈਂਬਰਾਂ ਸਿਮੋਨੋਵ ਅਤੇ ਬਾਟੇਨਿਨ ਦੀ ਗਵਾਹੀ ਜਾਣਦੇ ਹੋ, ਜੋ ਉਹਨਾਂ ਨੇ ਤੁਹਾਡੇ ਵਿਰੁੱਧ ਮੁਢਲੀ ਜਾਂਚ ਦੌਰਾਨ ਦਿੱਤੀ ਸੀ? ਜੇ ਹਾਂ, ਤਾਂ ਤੁਸੀਂ ਉਨ੍ਹਾਂ ਦੀ ਗਵਾਹੀ ਬਾਰੇ ਕੀ ਕਹਿੰਦੇ ਹੋ?
ਬਚਾਓ ਪੱਖ. ਸਿਮੋਨੋਵ ਅਤੇ ਬਾਟੇਨਿਨ ਦੀ ਗਵਾਹੀ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਮੈਂ ਸਪੱਸ਼ਟ ਤੌਰ 'ਤੇ ਉਨ੍ਹਾਂ ਦੀ ਗਵਾਹੀ ਤੋਂ ਇਨਕਾਰ ਕਰਦਾ ਹਾਂ। ਮੈਂ ਦੁਹਰਾਉਂਦਾ ਹਾਂ ਕਿ ਮੈਂ ਸੋਵੀਅਤ ਵਿਰੋਧੀ ਸਾਜ਼ਿਸ਼ਕਾਰੀ ਸੰਗਠਨ ਦਾ ਮੈਂਬਰ ਨਹੀਂ ਸੀ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਕੀ ਤੁਹਾਨੂੰ ਲਗਦਾ ਹੈ ਕਿ ਮਿੰਸਕ ਬਚਾਅ ਲਈ ਕਾਫ਼ੀ ਤਿਆਰ ਸੀ?
ਬਚਾਓ ਪੱਖ. ਮੇਰਾ ਮੰਨਣਾ ਹੈ ਕਿ ਮਿੰਸਕ ਬਚਾਅ ਲਈ ਕਾਫ਼ੀ ਤਿਆਰ ਨਹੀਂ ਸੀ। ਮਿੰਸਕ ਵਿੱਚ ਹਵਾਬਾਜ਼ੀ ਸੀ, ਪਰ ਅਸਲ ਵਿੱਚ, ਮਿੰਸਕ ਦੀ ਰੱਖਿਆ ਨਾਕਾਫ਼ੀ ਸੀ;
ਅਦਾਲਤ ਦੇ ਮੈਂਬਰ ਕਾਮਰੇਡ ਕੰਡੀਬਿਨ। ਮੁਢਲੀ ਜਾਂਚ ਦੌਰਾਨ, ਬਚਾਓ ਪੱਖ ਪਾਵਲੋਵ ਨੇ ਹੇਠ ਲਿਖੀ ਗਵਾਹੀ ਦਿੱਤੀ:
“ਮਕੈਨੀਕ੍ਰਿਤ ਕੋਰ ਦਾ ਕਮਾਂਡਰ, ਓਬੋਰਿਨ, ਪ੍ਰਸ਼ਾਸਕੀ ਮਾਮਲਿਆਂ ਨਾਲ ਵਧੇਰੇ ਚਿੰਤਤ ਸੀ ਅਤੇ ਕਿਸੇ ਵੀ ਤਰ੍ਹਾਂ ਨਾਲ ਆਪਣੀ ਕੋਰ ਦੀ ਲੜਾਈ ਦੀ ਤਿਆਰੀ ਨਾਲ ਚਿੰਤਤ ਨਹੀਂ ਸੀ, ਜਦੋਂ ਕਿ ਕੋਰ ਕੋਲ 450 ਤੋਂ ਵੱਧ ਟੈਂਕ ਸਨ। ਦੁਸ਼ਮਣੀ ਦੇ ਫੈਲਣ ਦੇ ਨਾਲ, ਓਬੋਰਿਨ ਨੇ ਕੰਟਰੋਲ ਗੁਆ ਦਿੱਤਾ ਅਤੇ ਉਸਨੂੰ ਟੁਕੜੇ-ਟੁਕੜੇ ਨਾਲ ਕੁੱਟਿਆ ਗਿਆ। ਮੈਂ ਚੀਫ ਆਫ ਸਟਾਫ ਸੈਂਡਾਲੋਵ ਅਤੇ ਚੌਥੀ ਫੌਜ ਦੇ ਕਮਾਂਡਰ ਕੋਰੋਬਕੋਵ ਦੀਆਂ ਕਾਰਵਾਈਆਂ ਨੂੰ ਦੇਸ਼ਧ੍ਰੋਹੀ ਗਤੀਵਿਧੀਆਂ ਮੰਨਦਾ ਹਾਂ।
ਪਾਵਲੋਵ ਦੀ ਗਵਾਹੀ ਬਾਰੇ ਤੁਸੀਂ ਕੀ ਕਹਿੰਦੇ ਹੋ?
ਬਚਾਓ ਪੱਖ. ਮੈਂ ਪਾਵਲੋਵ ਦੀ ਗਵਾਹੀ ਦੀ ਪੁਸ਼ਟੀ ਕਰਦਾ ਹਾਂ।
3. ਬਚਾਓ ਪੱਖ ਗ੍ਰਿਗੋਰੀਏਵ. ਮੇਰੇ 'ਤੇ ਲਾਏ ਗਏ ਇਲਜ਼ਾਮ ਨੂੰ ਸਮਝਿਆ ਜਾ ਸਕਦਾ ਹੈ। ਮੈਂ ਇਸ ਤੱਥ ਲਈ ਦੋਸ਼ੀ ਠਹਿਰਾਉਂਦਾ ਹਾਂ ਕਿ ਦੁਸ਼ਮਣ ਦੁਆਰਾ ਬਹੁਤ ਸਾਰੇ ਸੰਚਾਰ ਕੇਂਦਰਾਂ ਨੂੰ ਤਬਾਹ ਕਰਨ ਤੋਂ ਬਾਅਦ, ਮੈਂ ਉਹਨਾਂ ਨੂੰ ਬਹਾਲ ਕਰਨ ਵਿੱਚ ਅਸਮਰੱਥ ਸੀ।
ਚੇਅਰਮੈਨ. ਕੀ ਤੁਸੀਂ ਮੁਢਲੀ ਜਾਂਚ ਵਿੱਚ ਦਿੱਤੀ ਗਈ ਆਪਣੀ ਗਵਾਹੀ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਮੈਂ ਮਿੰਸਕ ਵਿੱਚ ਦਿੱਤੀ ਗਈ ਆਪਣੀ ਪਹਿਲੀ ਗਵਾਹੀ, ਅਤੇ ਨਾਲ ਹੀ 21 ਜੁਲਾਈ, 1941 ਨੂੰ ਦਿੱਤੀ ਗਈ ਗਵਾਹੀ ਦੀ ਪੁਸ਼ਟੀ ਨਹੀਂ ਕਰ ਸਕਦਾ, ਕਿਉਂਕਿ ਮੈਂ ਇਹ ਮਜਬੂਰੀ ਵਿੱਚ ਦਿੱਤੀ ਸੀ।
ਮੈਂ ਆਪਣੀ ਗਵਾਹੀ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹਾਂ।
ਅਦਾਲਤ ਦਾ ਇੱਕ ਮੈਂਬਰ, ਕਾਮਰੇਡ ਓਰਲੋਵ, 5 ਜੁਲਾਈ, 1941 (ਮਾਮਲੇ 24-25, ਵਾਲੀਅਮ 4) ਨੂੰ ਮੁਢਲੀ ਜਾਂਚ ਵਿੱਚ ਉਸ ਦੁਆਰਾ ਦਿੱਤੀ ਗਈ ਡਿਫੈਂਡੈਂਟ ਗ੍ਰਿਗੋਰੀਏਵ ਦੀ ਗਵਾਹੀ ਪੜ੍ਹਦਾ ਹੈ, ਕਿ ਉਹ, ਗ੍ਰਿਗੋਰੀਵ, ਦੋਸ਼ੀ ਮੰਨਦਾ ਹੈ:
1. ਇਹ ਤੱਥ ਕਿ ਫਰੰਟ ਹੈੱਡਕੁਆਰਟਰ ਅਤੇ ਰੈੱਡ ਆਰਮੀ ਦੀਆਂ ਸਰਗਰਮ ਇਕਾਈਆਂ ਵਿਚਕਾਰ ਕੋਈ ਬੇਰੋਕ ਸੰਚਾਰ ਨਹੀਂ ਸੀ।
2. ਇਹ ਤੱਥ ਕਿ ਉਸਨੇ ਯੁੱਧ ਸਮੇਂ ਦੇ ਕਾਰਜਕ੍ਰਮ ਦੇ ਅਨੁਸਾਰ ਫਰੰਟ-ਲਾਈਨ ਸੰਚਾਰ ਯੂਨਿਟ ਬਣਾਉਣ ਲਈ ਨਿਰਣਾਇਕ ਉਪਾਅ ਨਹੀਂ ਕੀਤੇ।
3. ਇਹ ਤੱਥ ਕਿ ਉਹਨਾਂ ਨੇ ਤਾਰਾਂ ਅਤੇ ਸੰਚਾਰ ਪੁਆਇੰਟਾਂ ਨੂੰ ਸਮੇਂ ਸਿਰ ਨੁਕਸਾਨ ਨੂੰ ਠੀਕ ਕਰਨ ਲਈ ਨਿਰਣਾਇਕ ਉਪਾਅ ਨਹੀਂ ਕੀਤੇ, ਦੋਵੇਂ ਤੋੜ-ਭੰਨ ਕਰਨ ਵਾਲਿਆਂ ਦੁਆਰਾ ਅਤੇ ਦੁਸ਼ਮਣ ਦੇ ਜਹਾਜ਼ਾਂ ਦੁਆਰਾ ਬੰਬਾਰੀ ਦੇ ਨਤੀਜੇ ਵਜੋਂ।
ਬਚਾਓ ਪੱਖ. ਮੈਂ ਆਪਣੀ ਗਵਾਹੀ ਦੇ ਪਹਿਲੇ ਅਤੇ ਤੀਜੇ ਨੁਕਤਿਆਂ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹਾਂ। ਦੂਸਰਾ ਨੁਕਤਾ, ਹਾਲਾਂਕਿ ਮੈਂ ਦੋਸ਼ੀ ਮੰਨਿਆ ਹੈ, ਮੇਰੇ 'ਤੇ ਬਿਲਕੁਲ ਲਾਗੂ ਨਹੀਂ ਹੁੰਦਾ, ਕਿਉਂਕਿ ਮੈਂ ਲਾਮਬੰਦੀ ਵਿੱਚ ਸ਼ਾਮਲ ਨਹੀਂ ਸੀ। ਇਹ ਸੱਚ ਹੈ ਕਿ ਇਸ ਲਈ ਮੈਂ ਵੀ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਹਾਂ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਤੁਸੀਂ 15 ਜੁਲਾਈ, 1941 ਦੀ ਆਪਣੀ ਹੱਥ ਲਿਖਤ ਗਵਾਹੀ ਸ਼ੁਰੂ ਕਰਦੇ ਹੋ:
"22 ਜੂਨ, 1941 ਨੂੰ ਸ਼ੁਰੂ ਹੋਈ ਜੰਗ ਨੇ ਪੱਛਮੀ ਵਿਸ਼ੇਸ਼ ਮਿਲਟਰੀ ਡਿਸਟ੍ਰਿਕਟ ਨੂੰ ਜੰਗ ਲਈ ਤਿਆਰ ਨਹੀਂ ਪਾਇਆ" (ld. 67, ਖੰਡ 4)।
ਕੀ ਤੁਸੀਂ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਦੇ ਹੋ?
ਬਚਾਓ ਪੱਖ. ਹਾਂ ਪੁਸ਼ਟੀ ਕਰੋ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਹੈੱਡਕੁਆਰਟਰ ਦੀ ਸਥਿਤੀ ਬਾਰੇ ਗਵਾਹੀ ਦਿੰਦੇ ਹੋਏ, ਤੁਸੀਂ ਕਹਿੰਦੇ ਹੋ:
“22 ਜੂਨ ਨੂੰ ਸ਼ੁਰੂ ਹੋਈ ਜੰਗ ਨੇ ਪੱਛਮੀ ਵਿਸ਼ੇਸ਼ ਮਿਲਟਰੀ ਡਿਸਟ੍ਰਿਕਟ ਨੂੰ ਹੈਰਾਨ ਕਰ ਦਿੱਤਾ। ਸ਼ਾਂਤਮਈ ਮਨੋਦਸ਼ਾ ਜੋ ਪੂਰੇ ਹੈੱਡਕੁਆਰਟਰ ਵਿੱਚ ਰਾਜ ਕਰਦਾ ਸੀ, ਨਿਸ਼ਚਤ ਤੌਰ 'ਤੇ ਸੈਨਿਕਾਂ ਨੂੰ ਸੰਚਾਰਿਤ ਕੀਤਾ ਗਿਆ ਸੀ। ਸਿਰਫ ਇਹ "ਖੁਸ਼ੀ" ਇਸ ਤੱਥ ਦੀ ਵਿਆਖਿਆ ਕਰ ਸਕਦੀ ਹੈ ਕਿ ਜਹਾਜ਼ ਨੂੰ ਇੱਕ ਜਰਮਨ ਛਾਪੇ ਦੁਆਰਾ ਜ਼ਮੀਨ 'ਤੇ ਫੜਿਆ ਗਿਆ ਸੀ. ਫੌਜੀ ਹੈੱਡਕੁਆਰਟਰ ਸਰਦੀਆਂ ਦੇ ਕੁਆਰਟਰਾਂ ਵਿੱਚ ਸਨ ਅਤੇ ਤਬਾਹ ਹੋ ਗਏ ਸਨ, ਅਤੇ ਅੰਤ ਵਿੱਚ, ਸੈਨਿਕਾਂ ਦੇ ਇੱਕ ਹਿੱਸੇ (ਬ੍ਰੈਸਟ ਗੈਰੀਸਨ) ਨੂੰ ਉਹਨਾਂ ਦੇ ਸਰਦੀਆਂ ਦੇ ਕੁਆਰਟਰਾਂ ਵਿੱਚ ਬੰਬ ਨਾਲ ਉਡਾ ਦਿੱਤਾ ਗਿਆ ਸੀ” (ਐਲਡੀ. 76, ਵਾਲੀਅਮ 4)।
ਕੀ ਇਹ ਬਿਆਨ ਸੱਚ ਹਨ?
ਬਚਾਓ ਪੱਖ. ਹਾਂ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਕੀ ਜ਼ਿਲ੍ਹਾ ਹੈੱਡਕੁਆਰਟਰ ਨੂੰ ਜੰਗ ਦੀ ਪਹੁੰਚ ਮਹਿਸੂਸ ਹੋਈ?
ਬਚਾਓ ਪੱਖ. ਨੰ. ਸਟਾਫ਼ ਦੇ ਜ਼ਿਲ੍ਹਾ ਮੁਖੀ, ਕਲੀਮੋਵਸਕੀਖ ਦਾ ਮੰਨਣਾ ਹੈ ਕਿ ਫੌਜਾਂ ਨੂੰ ਸਰਹੱਦ 'ਤੇ ਲਿਜਾਣ ਲਈ ਸਾਡੇ ਸਾਰੇ ਉਪਾਅ ਸਾਵਧਾਨੀ ਦੇ ਉਪਾਅ ਸਨ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਇਸ ਸਭ ਲਈ ਜ਼ਿੰਮੇਵਾਰ ਕੌਣ ਹੈ?
ਬਚਾਓ ਪੱਖ. ਇਸ ਦੇ ਦੋਸ਼ੀ ਹਨ: ਕਮਾਂਡਰ - ਪਾਵਲੋਵ, ਸਟਾਫ਼ ਦੇ ਮੁਖੀ - ਕਲੀਮੋਵਸਕੀਖ, ਫੋਮਿਨਸ ਦੀ ਮਿਲਟਰੀ ਕੌਂਸਲ ਦੇ ਮੈਂਬਰ ਅਤੇ ਹੋਰ।
ਅਦਾਲਤ ਦੇ ਮੈਂਬਰ ਕਾਮਰੇਡ ਓਰਲੋਵ. ਬਰਫ਼ 'ਤੇ 79, ਭਾਗ 4, ਤੁਸੀਂ ਹੇਠ ਲਿਖੀ ਗਵਾਹੀ ਦਿੱਤੀ ਹੈ:
"ਮਿਨਸਕ ਛੱਡ ਕੇ, ਸੰਚਾਰ ਰੈਜੀਮੈਂਟ ਦੇ ਕਮਾਂਡਰ ਨੇ ਮੈਨੂੰ ਦੱਸਿਆ ਕਿ ਰਸਾਇਣਕ ਯੁੱਧ ਵਿਭਾਗ ਨੇ ਉਸਨੂੰ NZ ਤੋਂ ਲੜਾਕੂ ਗੈਸ ਮਾਸਕ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਜ਼ਿਲ੍ਹੇ ਦੇ ਤੋਪਖਾਨੇ ਵਿਭਾਗ ਨੇ ਉਸ ਨੂੰ ਨਿਊਜ਼ੀਲੈਂਡ ਤੋਂ ਕਾਰਤੂਸ ਲੈਣ ਦੀ ਇਜਾਜ਼ਤ ਨਹੀਂ ਦਿੱਤੀ, ਅਤੇ ਰੈਜੀਮੈਂਟ ਦਾ ਸਿਰਫ਼ ਪ੍ਰਤੀ ਸਿਪਾਹੀ 15 ਕਾਰਤੂਸ ਦੇ ਗਾਰਡ ਦਾ ਮਾਪਦੰਡ ਹੈ, ਅਤੇ ਸਪਲਾਈ ਵਿਭਾਗ ਨੇ ਉਸ ਨੂੰ ਨਿਊਜ਼ੀਲੈਂਡ ਤੋਂ ਫੀਲਡ ਰਸੋਈਆਂ ਲੈਣ ਦੀ ਇਜਾਜ਼ਤ ਨਹੀਂ ਦਿੱਤੀ।
ਇਸ ਤਰ੍ਹਾਂ, 18 ਜੂਨ ਦੇ ਦਿਨ ਵੀ, ਹੈੱਡਕੁਆਰਟਰ ਦੇ ਸੰਤੁਸ਼ਟ ਵਿਭਾਗਾਂ ਨੂੰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਸੀ ਕਿ ਜੰਗ ਨੇੜੇ ਸੀ ... ਅਤੇ 18 ਜੂਨ ਦੇ ਚੀਫ਼ ਆਫ਼ ਜਨਰਲ ਸਟਾਫ ਦੇ ਟੈਲੀਗ੍ਰਾਮ ਤੋਂ ਬਾਅਦ, ਜ਼ਿਲ੍ਹਾ ਫੌਜਾਂ ਨੂੰ ਲੜਾਈ ਲਈ ਤਿਆਰ ਨਹੀਂ ਕੀਤਾ ਗਿਆ ਸੀ. "
ਬਚਾਓ ਪੱਖ. ਇਹ ਸਭ ਸੱਚ ਹੈ।
4. ਬਚਾਓ ਪੱਖ ਕੋਰੋਬਕੋਵ. ਮੇਰੇ 'ਤੇ ਲਾਏ ਗਏ ਇਲਜ਼ਾਮ ਨੂੰ ਸਮਝਿਆ ਜਾ ਸਕਦਾ ਹੈ। ਮੈਂ ਦੋਸ਼ੀ ਨਹੀਂ ਮੰਨਦਾ। ਮੈਂ ਸਿਰਫ ਇਸ ਤੱਥ ਲਈ ਦੋਸ਼ੀ ਠਹਿਰਾ ਸਕਦਾ ਹਾਂ ਕਿ ਮੈਂ ਦੁਸ਼ਮਣੀ ਦੀ ਸਹੀ ਸ਼ੁਰੂਆਤ ਦਾ ਪਤਾ ਨਹੀਂ ਲਗਾ ਸਕਿਆ। ਸਾਨੂੰ 4.00 ਵਜੇ ਪੀਪਲਜ਼ ਕਮਿਸਰ ਆਫ਼ ਡਿਫੈਂਸ ਤੋਂ ਹੁਕਮ ਮਿਲਿਆ, ਜਦੋਂ ਦੁਸ਼ਮਣ ਨੇ ਸਾਡੇ ਉੱਤੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਮੈਂ 6 ਅਪਰੈਲ 1941 ਨੂੰ ਚੌਥੀ ਸੈਨਾ ਦੇ ਕਮਾਂਡਰ ਵਜੋਂ ਆਪਣੀਆਂ ਡਿਊਟੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਯੂਨਿਟਾਂ ਦੀ ਜਾਂਚ ਕੀਤੀ ਤਾਂ 49ਵੀਂ, 75ਵੀਂ ਅਤੇ 79ਵੀਂ ਰਾਈਫਲ ਡਿਵੀਜ਼ਨਾਂ ਲੜਾਈ ਲਈ ਤਿਆਰ ਸਨ। ਇਸ ਤੋਂ ਇਲਾਵਾ, 79ਵੀਂ ਇਨਫੈਂਟਰੀ ਡਿਵੀਜ਼ਨ 10ਵੀਂ ਫੌਜ ਵਿਚ ਗਈ। 75ਵੀਂ ਰਾਈਫਲ ਡਿਵੀਜ਼ਨ ਖੱਬੇ ਪਾਸੇ ਸੀ। ਬਾਕੀ ਯੂਨਿਟਾਂ ਦੀ ਲੜਾਈ ਦੀ ਤਿਆਰੀ ਕਮਜ਼ੋਰ ਸੀ।
ਘਟਨਾਵਾਂ ਬਿਜਲੀ ਦੀ ਗਤੀ ਨਾਲ ਸਾਹਮਣੇ ਆਈਆਂ। ਸਾਡੀਆਂ ਯੂਨਿਟਾਂ ਨੂੰ ਦੁਸ਼ਮਣ ਦੇ ਵੱਡੇ ਜਹਾਜ਼ਾਂ ਅਤੇ ਟੈਂਕ ਬਣਤਰਾਂ ਦੁਆਰਾ ਲਗਾਤਾਰ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ। ਮੇਰੇ ਕੋਲ ਜੋ ਬਲ ਸਨ, ਮੈਂ ਦੁਸ਼ਮਣ ਨੂੰ ਪਿੱਛੇ ਨਹੀਂ ਹਟਾ ਸਕਿਆ। ਮੇਰਾ ਮੰਨਣਾ ਹੈ ਕਿ ਮੇਰੀਆਂ ਯੂਨਿਟਾਂ ਦੀ ਹਾਰ ਦਾ ਕਾਰਨ ਹਵਾਬਾਜ਼ੀ ਅਤੇ ਟੈਂਕਾਂ ਵਿੱਚ ਦੁਸ਼ਮਣ ਦੀ ਬਹੁਤ ਉੱਤਮਤਾ ਸੀ।
ਪ੍ਰੀਜ਼ਾਈਡਿੰਗ ਅਫਸਰ ਨੇ ਮੁਢਲੀ ਜਾਂਚ (ਕੇਸ 30, ਵਾਲੀਅਮ 1) ਵਿੱਚ ਉਸ ਦੁਆਰਾ ਦਿੱਤੀ ਗਈ ਡਿਫੈਂਡੈਂਟ ਪਾਵਲੋਵ ਦੀ ਗਵਾਹੀ ਦੇ ਅੰਸ਼ ਪੜ੍ਹੇ ਕਿ ਕੋਰੋਬਕੋਵ ਦਾ 49ਵੀਂ ਅਤੇ 75ਵੀਂ ਰਾਈਫਲ ਡਿਵੀਜ਼ਨਾਂ ਨਾਲ ਸੰਪਰਕ ਟੁੱਟ ਗਿਆ ਸੀ ਅਤੇ (ਕੇਸ 33) ਕਿ 4ਵੀਂ [ਫੌਜ ਵਿੱਚ ] ਨੇ ਕਮਾਂਡ ਦੀ ਪੂਰੀ ਉਲਝਣ ਮਹਿਸੂਸ ਕੀਤੀ, ਜਿਸ ਨਾਲ ਫੌਜਾਂ ਦਾ ਕੰਟਰੋਲ ਖਤਮ ਹੋ ਗਿਆ ਸੀ।
ਬਚਾਓ ਪੱਖ. ਮੈਂ ਪਾਵਲੋਵ ਦੀ ਗਵਾਹੀ ਨੂੰ ਸਪੱਸ਼ਟ ਤੌਰ 'ਤੇ ਇਨਕਾਰ ਕਰਦਾ ਹਾਂ। ਜੇ ਉਹ 10 ਦਿਨਾਂ ਤੋਂ ਮੇਰੀ ਕਮਾਂਡ ਪੋਸਟ 'ਤੇ ਨਹੀਂ ਆਇਆ ਤਾਂ ਉਹ ਇਹ ਕਿਵੇਂ ਕਹਿ ਸਕਦਾ ਹੈ? ਮੇਰਾ ਸੰਪਰਕ 46ਵੀਂ ਇਨਫੈਂਟਰੀ ਡਿਵੀਜ਼ਨ ਦੇ ਅਪਵਾਦ ਦੇ ਨਾਲ ਸਾਰੀਆਂ ਯੂਨਿਟਾਂ ਨਾਲ ਸੀ, ਜੋ ਕਿ ਮਸ਼ੀਨੀ ਕੋਰ ਦੇ ਅਧੀਨ ਸੀ।
ਮੁੱਢਲੀ ਜਾਂਚ ਦੌਰਾਨ ਮੇਰੇ 'ਤੇ ਕਾਇਰਤਾ ਦਾ ਦੋਸ਼ ਲਾਇਆ ਗਿਆ। ਇਹ ਸੱਚ ਨਹੀਂ ਹੈ। ਮੈਂ ਦਿਨ ਰਾਤ ਆਪਣੀ ਪੋਸਟ 'ਤੇ ਰਿਹਾ। ਉਹ ਹਰ ਸਮੇਂ ਫਰੰਟ 'ਤੇ ਸੀ ਅਤੇ ਵਿਅਕਤੀਗਤ ਤੌਰ 'ਤੇ ਯੂਨਿਟਾਂ ਦੀ ਅਗਵਾਈ ਕਰਦਾ ਸੀ। ਇਸ ਦੇ ਉਲਟ, ਤੀਜੇ ਡਾਇਰੈਕਟੋਰੇਟ ਨੇ ਲਗਾਤਾਰ ਮੇਰੇ 'ਤੇ ਇਹ ਦੋਸ਼ ਲਗਾਇਆ ਕਿ ਫੌਜ ਦਾ ਹੈੱਡਕੁਆਰਟਰ ਸਾਹਮਣੇ ਤੋਂ ਬਹੁਤ ਨੇੜੇ ਹੈ।
ਚੇਅਰਮੈਨ. ਮੁਢਲੀ ਜਾਂਚ ਦੌਰਾਨ, ਬਚਾਓ ਪੱਖ ਪਾਵਲੋਵ ਨੇ ਤੁਹਾਡੇ ਬਾਰੇ ਹੇਠ ਲਿਖੀਆਂ ਗਵਾਹੀਆਂ ਦਿੱਤੀਆਂ:
“ਮੈਂ ਚੀਫ਼ ਆਫ਼ ਸਟਾਫ ਸੈਂਡਾਲੋਵ ਅਤੇ ਚੌਥੀ ਸੈਨਾ ਦੇ ਕਮਾਂਡਰ ਕੋਰੋਬਕੋਵ ਦੀਆਂ ਕਾਰਵਾਈਆਂ ਨੂੰ ਦੇਸ਼ਧ੍ਰੋਹੀ ਗਤੀਵਿਧੀਆਂ ਮੰਨਦਾ ਹਾਂ। ਉਹਨਾਂ ਦੇ ਸੈਕਟਰ ਵਿੱਚ, ਮੁੱਖ ਦੁਸ਼ਮਣ ਮਸ਼ੀਨੀ ਸਮੂਹ ਨੇ ਇੱਕ ਸਫਲਤਾ ਪ੍ਰਾਪਤ ਕੀਤੀ ਅਤੇ ਰੋਗਾਚੇਵ ਤੱਕ ਪਹੁੰਚਿਆ, ਅਤੇ ਇੰਨੀ ਤੇਜ਼ ਰਫਤਾਰ ਨਾਲ ਸਿਰਫ ਇਸ ਲਈ ਕਿਉਂਕਿ ਕਮਾਂਡ ਨੇ ਬ੍ਰੇਸਟ ਤੋਂ ਯੂਨਿਟਾਂ ਨੂੰ ਜਲਦੀ ਵਾਪਸ ਲੈਣ ਦੇ ਮੇਰੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ" (ld. 62, ਵਾਲੀਅਮ 1)।
ਬਚਾਓ ਪੱਖ. ਬ੍ਰੈਸਟ ਤੋਂ ਯੂਨਿਟਾਂ ਨੂੰ ਵਾਪਸ ਲੈਣ ਦਾ ਹੁਕਮ ਕਿਸੇ ਨੇ ਨਹੀਂ ਦਿੱਤਾ। ਮੈਂ ਨਿੱਜੀ ਤੌਰ 'ਤੇ ਅਜਿਹਾ ਆਦੇਸ਼ ਨਹੀਂ ਦੇਖਿਆ ਹੈ।
ਬਚਾਓ ਪੱਖ ਪਾਵਲੋਵ. ਜੂਨ ਵਿੱਚ, ਮੇਰੇ ਆਦੇਸ਼ 'ਤੇ, 28ਵੀਂ ਰਾਈਫਲ ਕੋਰ ਦੇ ਕਮਾਂਡਰ, ਪੋਪੋਵ ਨੂੰ 15 ਜੂਨ ਤੱਕ ਬ੍ਰੈਸਟ ਤੋਂ ਕੈਂਪਾਂ ਵਿੱਚ ਸਾਰੀਆਂ ਫੌਜਾਂ ਨੂੰ ਕੱਢਣ ਦਾ ਕੰਮ ਸੌਂਪਿਆ ਗਿਆ ਸੀ।
ਬਚਾਓ ਪੱਖ ਕੋਰੋਬਕੋਵ. ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਇਸ ਦਾ ਮਤਲਬ ਹੈ ਕਿ ਪੋਪੋਵ ਨੂੰ ਕਮਾਂਡਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਅਪਰਾਧਿਕ ਤੌਰ 'ਤੇ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਬਚਾਅ ਪੱਖ ਨੇ ਨਿਆਂਇਕ ਜਾਂਚ ਵਿੱਚ ਹੋਰ ਕੁਝ ਨਹੀਂ ਜੋੜਿਆ, ਅਤੇ ਇਸਨੂੰ ਪੂਰਾ ਘੋਸ਼ਿਤ ਕੀਤਾ ਗਿਆ।
ਆਖਰੀ ਸ਼ਬਦ ਬਚਾਓ ਪੱਖ ਨੂੰ ਦਿੱਤਾ ਗਿਆ ਸੀ, ਜਿਸ ਨੇ ਕਿਹਾ:
1. ਬਚਾਓ ਪੱਖ ਪਾਵਲੋਵ. ਮੈਂ ਪੁੱਛਦਾ ਹਾਂ ਕਿ ਦੁਸ਼ਮਣੀ ਦੀਆਂ ਗਤੀਵਿਧੀਆਂ ਨੂੰ ਮੇਰੀ ਗਵਾਹੀ ਤੋਂ ਬਾਹਰ ਰੱਖਿਆ ਜਾਵੇ, ਕਿਉਂਕਿ ਮੈਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਸੀ। ਪੱਛਮੀ ਫਰੰਟ ਯੂਨਿਟਾਂ ਦੀ ਹਾਰ ਦਾ ਕਾਰਨ ਉਹ ਸੀ ਜੋ 7 ਜੁਲਾਈ, 1941 ਦੀ ਮੇਰੀ ਗਵਾਹੀ ਵਿੱਚ ਦਰਜ ਕੀਤਾ ਗਿਆ ਸੀ, ਅਤੇ ਇਹ ਤੱਥ ਕਿ ਰਾਈਫਲ ਡਿਵੀਜ਼ਨ ਵਰਤਮਾਨ ਵਿੱਚ ਦੁਸ਼ਮਣ ਦੀਆਂ ਵੱਡੀਆਂ ਟੈਂਕ ਇਕਾਈਆਂ ਦੇ ਵਿਰੁੱਧ ਲੜਾਈ ਵਿੱਚ ਨਾਕਾਫੀ ਹਨ। ਪੈਦਲ ਟੁਕੜੀਆਂ ਦੀ ਗਿਣਤੀ ਦੁਸ਼ਮਣ ਉੱਤੇ ਜਿੱਤ ਯਕੀਨੀ ਨਹੀਂ ਕਰੇਗੀ। ਨਵੀਂ ਸਮੱਗਰੀ ਦੇ ਨਾਲ ਤੁਰੰਤ ਐਂਟੀ-ਟੈਂਕ ਡਿਵੀਜ਼ਨਾਂ ਨੂੰ ਸੰਗਠਿਤ ਕਰਨਾ ਜ਼ਰੂਰੀ ਹੈ, ਜੋ ਜਿੱਤ ਨੂੰ ਯਕੀਨੀ ਬਣਾਏਗਾ.
ਬਕਸੇ ਦੁਸ਼ਮਣ ਦੀਆਂ ਤਿੰਨ ਮਸ਼ੀਨੀ ਡਿਵੀਜ਼ਨਾਂ ਦੇ ਝਟਕੇ ਦਾ ਸਾਮ੍ਹਣਾ ਨਹੀਂ ਕਰ ਸਕਦੇ ਸਨ, ਕਿਉਂਕਿ ਉਸ ਕੋਲ ਉਨ੍ਹਾਂ ਨਾਲ ਲੜਨ ਲਈ ਕੁਝ ਨਹੀਂ ਸੀ।
ਲੋੜੀਂਦੇ ਸੰਚਾਰ ਦੀ ਘਾਟ ਕਾਰਨ ਮੈਂ ਫੌਜਾਂ ਦੀ ਕਮਾਂਡ ਅਤੇ ਨਿਯੰਤਰਣ ਨੂੰ ਸਹੀ ਢੰਗ ਨਾਲ ਵਿਵਸਥਿਤ ਕਰਨ ਵਿੱਚ ਅਸਮਰੱਥ ਸੀ। ਮੈਨੂੰ ਮਾਸਕੋ ਤੋਂ ਰੇਡੀਓ ਆਪਰੇਟਰਾਂ ਦੀ ਮੰਗ ਕਰਨੀ ਚਾਹੀਦੀ ਸੀ, ਪਰ ਮੈਂ ਨਹੀਂ ਕੀਤੀ।
ਕਿਲ੍ਹੇ ਵਾਲੇ ਖੇਤਰਾਂ ਬਾਰੇ. ਮੈਂ ਆਪਣੀ ਸ਼ਕਤੀ ਵਿੱਚ ਸਭ ਕੁਝ ਸੰਗਠਿਤ ਕੀਤਾ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਸਰਕਾਰੀ ਉਪਾਵਾਂ ਨੂੰ ਲਾਗੂ ਕਰਨਾ ਹੌਲੀ ਰਿਹਾ ਹੈ।
ਮੈਂ ਤੁਹਾਨੂੰ ਸਾਡੀ ਸਰਕਾਰ ਨੂੰ ਰਿਪੋਰਟ ਕਰਨ ਲਈ ਕਹਿੰਦਾ ਹਾਂ ਕਿ ਪੱਛਮੀ ਸਪੈਸ਼ਲ ਫਰੰਟ ਵਿੱਚ ਕੋਈ ਦੇਸ਼ਧ੍ਰੋਹ ਜਾਂ ਵਿਸ਼ਵਾਸਘਾਤ ਨਹੀਂ ਸੀ। ਸਾਰਿਆਂ ਨੇ ਬੜੀ ਤਨਾਅ ਨਾਲ ਕੰਮ ਕੀਤਾ। ਅਸੀਂ ਇਸ ਸਮੇਂ ਕਟਹਿਰੇ ਵਿਚ ਇਸ ਲਈ ਨਹੀਂ ਬੈਠੇ ਹਾਂ ਕਿਉਂਕਿ ਅਸੀਂ ਦੁਸ਼ਮਣੀ ਦੇ ਸਮੇਂ ਦੌਰਾਨ ਅਪਰਾਧ ਕੀਤੇ ਸਨ, ਬਲਕਿ ਇਸ ਲਈ ਕਿ ਅਸੀਂ ਸ਼ਾਂਤੀ ਦੇ ਸਮੇਂ ਵਿਚ ਇਸ ਯੁੱਧ ਲਈ ਲੋੜੀਂਦੀ ਤਿਆਰੀ ਨਹੀਂ ਕੀਤੀ ਸੀ।
2. ਬਚਾਓ ਪੱਖ ਕਲੀਮੋਵਸਕੀਖ. ਮੈਂ ਸੋਵੀਅਤ ਵਿਰੋਧੀ ਸਾਜ਼ਿਸ਼ਕਾਰੀ ਸੰਗਠਨ ਦਾ ਮੈਂਬਰ ਨਹੀਂ ਸੀ। ਸਿਮੋਨੋਵ ਅਤੇ ਬਾਟੇਨਿਨ ਨੇ ਮੇਰੀ ਨਿੰਦਿਆ ਕੀਤੀ। ਉਨ੍ਹਾਂ ਦੀ ਗਵਾਹੀ ਦੀ ਕੇਂਦਰੀ ਕਮੇਟੀ ਦੁਆਰਾ ਜਾਂਚ ਕੀਤੀ ਗਈ ਸੀ ਅਤੇ, ਜੇਕਰ ਉਹ ਵਿਸ਼ਵਾਸਯੋਗ ਹੁੰਦੇ, ਤਾਂ ਮੈਨੂੰ ਕਦੇ ਵੀ ਸਟਾਫ਼ ਦੇ ਮੁਖੀ ਦੇ ਅਹੁਦੇ 'ਤੇ ਨਹੀਂ ਭੇਜਿਆ ਜਾਂਦਾ ਸੀ।
ਮੈਂ ਆਪਣੇ ਆਪ ਨੂੰ ਉਨ੍ਹਾਂ ਗਲਤੀਆਂ ਲਈ ਦੋਸ਼ੀ ਮੰਨਦਾ ਹਾਂ ਜੋ ਮੈਂ ਯੁੱਧ ਤੋਂ ਪਹਿਲਾਂ ਅਤੇ ਯੁੱਧ ਦੌਰਾਨ ਆਪਣੀਆਂ ਪੇਸ਼ੇਵਰ ਗਤੀਵਿਧੀਆਂ ਵਿੱਚ ਕੀਤੀਆਂ ਸਨ, ਪਰ ਕਿਰਪਾ ਕਰਕੇ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਮੇਰੇ ਕੰਮ ਵਿੱਚ ਇਹ ਗਲਤੀਆਂ ਬਿਨਾਂ ਕਿਸੇ ਗਲਤ ਇਰਾਦੇ ਦੇ ਕੀਤੀਆਂ ਗਈਆਂ ਸਨ।
ਮੈਂ ਤੁਹਾਨੂੰ ਰੈੱਡ ਆਰਮੀ ਦੀ ਹਾਈ ਕਮਾਂਡ ਨੂੰ ਰਿਪੋਰਟ ਕਰਨ ਲਈ ਕਹਿੰਦਾ ਹਾਂ ਕਿ ਫੌਜੀ ਕਾਰਵਾਈਆਂ ਦੌਰਾਨ ਸਭ ਤੋਂ ਉੱਚ ਕਮਾਂਡ ਸਟਾਫ ਫੌਜਾਂ ਦੇ ਨਾਲ ਹੋਵੇਗਾ ਅਤੇ ਕੁਝ ਗਲਤੀਆਂ ਨੂੰ ਮੌਕੇ 'ਤੇ ਹੀ ਸੁਧਾਰੇਗਾ।
ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਮਾਤ ਭੂਮੀ ਦੇ ਸਾਹਮਣੇ ਮੇਰੇ ਗੁਨਾਹਾਂ ਦਾ ਪ੍ਰਾਸਚਿਤ ਕਰਨ ਦਾ ਮੌਕਾ ਦਿਓ, ਅਤੇ ਮੈਂ ਆਪਣੀ ਸਾਰੀ ਤਾਕਤ ਮਾਤ ਭੂਮੀ ਦੇ ਭਲੇ ਲਈ ਦੇਵਾਂਗਾ।
3. ਬਚਾਓ ਪੱਖ ਗ੍ਰਿਗੋਰੀਏਵ. ਸੰਚਾਰ ਦਾ ਕੰਮ ਬਹੁਤ ਮੁਸ਼ਕਲ ਸਥਿਤੀਆਂ ਵਿੱਚ ਸੀ, ਕਿਉਂਕਿ ਦੁਸ਼ਮਣ ਨੇ ਇੱਕ ਨਿਰਣਾਇਕ ਝਟਕਾ ਦਿੱਤਾ ਅਤੇ ਟੈਲੀਗ੍ਰਾਫ ਅਤੇ ਟੈਲੀਫੋਨ ਸੰਚਾਰ ਦੋਵਾਂ ਵਿੱਚ ਵਿਘਨ ਪਾਇਆ।
ਸੋਵੀਅਤ ਯੂਨੀਅਨ ਤੋਂ ਪਹਿਲਾਂ ਮੈਂ ਕਦੇ ਵੀ ਅਪਰਾਧੀ ਨਹੀਂ ਸੀ। ਮੈਂ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਇਸ ਨੂੰ ਪੂਰਾ ਨਹੀਂ ਕਰ ਸਕਿਆ, ਕਿਉਂਕਿ ਮੇਰੇ ਕੋਲ ਪੁਰਜ਼ੇ ਨਹੀਂ ਸਨ। ਯੂਨਿਟਾਂ ਨੂੰ ਸਮੇਂ ਸਿਰ ਲਾਮਬੰਦ ਨਹੀਂ ਕੀਤਾ ਗਿਆ ਸੀ, ਅਤੇ ਜਨਰਲ ਸਟਾਫ ਦੀਆਂ ਸੰਚਾਰ ਟੁਕੜੀਆਂ ਨੂੰ ਸਮੇਂ ਸਿਰ ਲਾਮਬੰਦ ਨਹੀਂ ਕੀਤਾ ਗਿਆ ਸੀ।
ਜੇਕਰ ਮੈਨੂੰ ਮੌਕਾ ਦਿੱਤਾ ਜਾਵੇ ਤਾਂ ਮੈਂ ਆਪਣੇ ਵਤਨ ਦੇ ਭਲੇ ਲਈ ਕਿਸੇ ਵੀ ਸਮਰੱਥਾ ਵਿੱਚ ਕੰਮ ਕਰਨ ਲਈ ਤਿਆਰ ਹਾਂ।
4. ਬਚਾਓ ਪੱਖ ਕੋਰੋਬਕੋਵ. ਚੌਥੀ ਫੌਜ ਅਸਲ ਵਿੱਚ ਇੱਕ ਫੌਜ ਨਹੀਂ ਸੀ, ਕਿਉਂਕਿ ਇਸ ਵਿੱਚ 4 ਡਿਵੀਜ਼ਨਾਂ ਅਤੇ ਇੱਕ ਨਵੀਂ ਬਣੀ ਕੋਰ ਸ਼ਾਮਲ ਸੀ। ਮੇਰੀਆਂ ਡਿਵੀਜ਼ਨਾਂ 150 ਕਿਲੋਮੀਟਰ ਦੀ ਦੂਰੀ ਵਿੱਚ ਫੈਲੀਆਂ ਹੋਈਆਂ ਸਨ। ਮੈਂ ਦੁਸ਼ਮਣ ਦੀਆਂ 3 ਮਸ਼ੀਨੀ ਡਿਵੀਜ਼ਨਾਂ ਦੀ ਤਰੱਕੀ ਨੂੰ ਰੋਕ ਨਹੀਂ ਸਕਿਆ, ਕਿਉਂਕਿ ਮੇਰੀਆਂ ਫੌਜਾਂ ਮਾਮੂਲੀ ਸਨ ਅਤੇ ਮੇਰੇ ਕੋਲ ਕੋਈ ਮਜ਼ਬੂਤੀ ਨਹੀਂ ਆਈ।
ਦੁਸ਼ਮਣੀ ਦੀ ਸ਼ੁਰੂਆਤ ਦੇ ਪਹਿਲੇ ਦੋ ਦਿਨਾਂ ਲਈ, ਦੁਸ਼ਮਣ ਦੇ ਜਹਾਜ਼ਾਂ ਦੀ ਵੱਡੀ ਗਿਣਤੀ ਕਾਰਨ ਮੇਰੀਆਂ ਯੂਨਿਟਾਂ ਅੱਗੇ ਵਧਣ ਵਿੱਚ ਅਸਮਰੱਥ ਸਨ। ਸ਼ਾਬਦਿਕ ਤੌਰ 'ਤੇ ਸਾਡੇ ਕੋਲ ਹਰ ਵਾਹਨ ਨੂੰ ਦੁਸ਼ਮਣ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ। ਤਾਕਤਾਂ ਅਸਮਾਨ ਸਨ। ਦੁਸ਼ਮਣ ਸਾਡੇ ਨਾਲੋਂ ਹਰ ਪੱਖੋਂ ਉੱਤਮ ਸੀ।
ਮੇਰੇ ਕੰਮ ਵਿੱਚ ਗਲਤੀਆਂ ਸਨ, ਅਤੇ ਮੈਂ ਤੁਹਾਨੂੰ ਮੇਰੀਆਂ ਗਲਤੀਆਂ ਲਈ ਪ੍ਰਾਸਚਿਤ ਕਰਨ ਦਾ ਮੌਕਾ ਦੇਣ ਲਈ ਕਹਿੰਦਾ ਹਾਂ।
ਅਦਾਲਤ ਨੇ ਇੱਕ ਮੀਟਿੰਗ ਲਈ ਸੇਵਾਮੁਕਤ ਕੀਤਾ, ਜਿਸ ਤੋਂ ਵਾਪਸ ਆਉਣ 'ਤੇ ਪ੍ਰੀਜ਼ਾਈਡਿੰਗ ਅਫਸਰ ਨੇ ਦੁਪਹਿਰ 3:20 ਵਜੇ. ਨੇ ਫੈਸਲੇ ਦੀ ਘੋਸ਼ਣਾ ਕੀਤੀ ਅਤੇ ਦੋਸ਼ੀ ਨੂੰ ਮਾਫੀ ਲਈ ਯੂਐਸਐਸਆਰ ਦੇ ਸੁਪਰੀਮ ਸੋਵੀਅਤ ਦੇ ਪ੍ਰੈਜ਼ੀਡੀਅਮ ਨੂੰ ਪਟੀਸ਼ਨ ਦੇਣ ਦੇ ਉਨ੍ਹਾਂ ਦੇ ਅਧਿਕਾਰ ਦੀ ਵਿਆਖਿਆ ਕੀਤੀ।
ਸਵੇਰੇ 3:25 ਵਜੇ ਪ੍ਰਧਾਨਗੀ ਜੱਜ ਨੇ ਅਦਾਲਤ ਦਾ ਸੈਸ਼ਨ ਬੰਦ ਐਲਾਨ ਦਿੱਤਾ।
ਚੇਅਰਪਰਸਨ: ਆਰਮਡ ਫੋਰਸਿਜ਼ ਦੇ ਵਕੀਲ ਵੀ. ਉਲਰਿਚ
ਸਕੱਤਰ - ਫੌਜੀ ਵਕੀਲ [ਏ.] ਮਜ਼ੂਰ
ਰੂਸ ਦੇ FSB ਦੇ ਮੱਧ ਏਸ਼ੀਆ.
ਪ੍ਰਕਾਸ਼ਿਤ: "...1941 ਦੀ ਬਸੰਤ ਵਿੱਚ ਰੂਸ ਨੂੰ ਤਬਾਹ ਕਰੋ।" (ਏ. ਹਿਟਲਰ, 31 ਜੁਲਾਈ, 1940): USSR ਅਤੇ ਜਰਮਨੀ ਦੀਆਂ ਖੁਫੀਆ ਸੇਵਾਵਾਂ ਤੋਂ ਦਸਤਾਵੇਜ਼। 1937-1945", ਕੰਪ. ਯਮਪੋਲਸਕੀ ਵੀ.ਪੀ. - ਐੱਮ.; ਕੁਚਕੋਵੋ ਫੀਲਡ, 2008. - ਪੀਪੀ. 497-513.
28. ਚੀਫ਼ ਆਫ਼ ਦ ਜਨਰਲ ਸਟਾਫ਼ ਤੋਂ ਆਈ.ਵੀ. ਸਟਾਲਿਨ ਅਤੇ V.M. ਮੋਲੋਟੋਵ ਨੰ. 103313/ss/ov
[5 ਅਕਤੂਬਰ 1940 ਤੋਂ ਪਹਿਲਾਂ ਨਹੀਂ]
ਖਾਸ ਤੌਰ 'ਤੇ ਮਹੱਤਵਪੂਰਨ
ਸਿਖਰ ਗੁਪਤ
ਸਿਰਫ਼ ਵਿਅਕਤੀਗਤ ਰੂਪ ਵਿੱਚ
ਇੱਕ ਕਾਪੀ ਵਿੱਚ
ਮੈਂ ਤੁਹਾਡੀ ਪ੍ਰਵਾਨਗੀ ਲਈ 5 ਅਕਤੂਬਰ, 1940 ਨੂੰ ਦਿੱਤੇ ਗਏ ਤੁਹਾਡੇ ਨਿਰਦੇਸ਼ਾਂ ਦੇ ਮੁੱਖ ਸਿੱਟਿਆਂ ਦੀ ਰਿਪੋਰਟ ਕਰਦਾ ਹਾਂ ਜਦੋਂ 1941 ਲਈ ਯੂਐਸਐਸਆਰ ਆਰਮਡ ਫੋਰਸਿਜ਼ ਦੀ ਰਣਨੀਤਕ ਤੈਨਾਤੀ ਦੀਆਂ ਯੋਜਨਾਵਾਂ 'ਤੇ ਵਿਚਾਰ ਕੀਤਾ ਜਾਂਦਾ ਹੈ।
1. ਦੋ ਮੋਰਚਿਆਂ (ਪੱਛਮ ਅਤੇ ਪੂਰਬ ਵਿੱਚ) 'ਤੇ ਯੂਐਸਐਸਆਰ ਦੀਆਂ ਹਥਿਆਰਬੰਦ ਸੈਨਾਵਾਂ ਦੀ ਰਣਨੀਤਕ ਤਾਇਨਾਤੀ ਨੂੰ ਮੁੱਖ ਮੰਨਿਆ ਜਾਣਾ ਚਾਹੀਦਾ ਹੈ।
ਮੁੱਖ ਦੁਸ਼ਮਣ ਅਤੇ ਫੌਜੀ ਕਾਰਵਾਈਆਂ ਦਾ ਮੁੱਖ ਥੀਏਟਰ ਪੱਛਮ ਵਿੱਚ ਹੈ, ਇਸ ਲਈ ਸਾਡੀਆਂ ਮੁੱਖ ਤਾਕਤਾਂ ਇੱਥੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ।
ਪੂਰਬ ਵਿੱਚ - ਅਜਿਹੀਆਂ ਫ਼ੌਜਾਂ ਦੀ ਨਿਯੁਕਤੀ ਕਰਨ ਲਈ ਜੋ ਨਾ ਸਿਰਫ਼ ਸਾਨੂੰ ਸਥਿਤੀ ਦੀ ਸਥਿਰਤਾ ਦੀ ਗਾਰੰਟੀ ਦੇਣਗੇ, ਸਗੋਂ ਸਾਨੂੰ ਜੰਗ ਦੇ ਪਹਿਲੇ ਦੌਰ ਵਿੱਚ ਜਾਪਾਨੀ ਫ਼ੌਜਾਂ ਨੂੰ ਹਰਾਉਣ ਦੀ ਇਜਾਜ਼ਤ ਵੀ ਦੇਵੇਗੀ।
ਸਾਡੀਆਂ ਬਾਕੀ ਸਰਹੱਦਾਂ ਨੂੰ ਘੱਟੋ-ਘੱਟ ਬਲਾਂ ਨਾਲ ਢੱਕੋ।
ਇਸ ਸਬੰਧ ਵਿੱਚ, ਮੌਜੂਦਾ ਉਪਲਬਧ ਬਲਾਂ ਵਿੱਚੋਂ, ਨਿਯੁਕਤ ਕਰੋ:
- ਪੱਛਮ ਵਿੱਚ ਕਾਰਵਾਈਆਂ ਲਈ (ਬੈਰੈਂਟਸ ਸਾਗਰ ਦੇ ਤੱਟ ਤੋਂ ਕਾਲੇ ਸਾਗਰ ਦੇ ਕਿਨਾਰਿਆਂ ਤੱਕ) - 142 ਰਾਈਫਲ, 7 ਮੋਟਰਾਈਜ਼ਡ ਰਾਈਫਲ, 16 ਟੈਂਕ ਅਤੇ 10 ਘੋੜਸਵਾਰ ਡਵੀਜ਼ਨਾਂ, 15 ਟੈਂਕ ਬ੍ਰਿਗੇਡਾਂ ਅਤੇ 159 ਹਵਾਬਾਜ਼ੀ ਰੈਜੀਮੈਂਟਾਂ;
- ਪੂਰਬ ਵਿੱਚ ਸੰਚਾਲਨ ਲਈ - 24 ਰਾਈਫਲ, 4 ਮੋਟਰਾਈਜ਼ਡ ਰਾਈਫਲ, 2 ਟੈਂਕ ਅਤੇ 4 ਕੈਵਲਰੀ ਡਿਵੀਜ਼ਨ, 8 ਟੈਂਕ ਬ੍ਰਿਗੇਡ ਅਤੇ 43 ਹਵਾਬਾਜ਼ੀ ਰੈਜੀਮੈਂਟਾਂ;
- ਟ੍ਰਾਂਸਕਾਕੇਸ਼ੀਆ ਅਤੇ ਮੱਧ ਏਸ਼ੀਆ ਵਿੱਚ ਕਾਰਵਾਈਆਂ ਲਈ ਅਤੇ ਹੋਰ ਸਰਹੱਦਾਂ ਨੂੰ ਕਵਰ ਕਰਨ ਲਈ - 11 ਰਾਈਫਲ ਡਿਵੀਜ਼ਨਾਂ, 6 ਘੋੜਸਵਾਰ ਡਿਵੀਜ਼ਨਾਂ, 2 ਟੈਂਕ ਬ੍ਰਿਗੇਡਾਂ ਅਤੇ 27 ਹਵਾਬਾਜ਼ੀ ਰੈਜੀਮੈਂਟਾਂ (ਮਾਸਕੋ ਸ਼ਹਿਰ ਦੀ ਹਵਾਈ ਰੱਖਿਆ ਲਈ ਵੀ ਸ਼ਾਮਲ ਹਨ)।
2. ਪੱਛਮ ਵਿੱਚ, ਲੁਬਲਿਨ ਅਤੇ ਕ੍ਰਾਕੋ ਦੀ ਦਿਸ਼ਾ ਵਿੱਚ ਇੱਕ ਸ਼ਕਤੀਸ਼ਾਲੀ ਝਟਕੇ ਦੇ ਨਾਲ ਜਰਮਨੀ ਨੂੰ ਬਾਲਕਨ ਦੇਸ਼ਾਂ ਤੋਂ ਕੱਟਣ ਲਈ ਦੱਖਣ-ਪੱਛਮੀ ਮੋਰਚੇ ਦੇ ਹਿੱਸੇ ਵਜੋਂ ਮੁੱਖ ਸਮੂਹ ਰੱਖੋ ਅਤੇ ਯੁੱਧ ਦੇ ਪਹਿਲੇ ਪੜਾਅ ਵਿੱਚ ਬ੍ਰੇਸਲੌ ਤੱਕ, ਵਾਂਝੇ ਕਰੋ। ਇਹ ਇਸਦੇ ਸਭ ਤੋਂ ਮਹੱਤਵਪੂਰਨ ਆਰਥਿਕ ਅਧਾਰਾਂ ਵਿੱਚੋਂ ਇੱਕ ਹੈ ਅਤੇ ਬਾਲਕਨ ਦੇਸ਼ਾਂ ਨੂੰ ਯੁੱਧ ਵਿੱਚ ਉਹਨਾਂ ਦੀ ਭਾਗੀਦਾਰੀ ਦੇ ਸਬੰਧ ਵਿੱਚ ਨਿਰਣਾਇਕ ਤੌਰ 'ਤੇ ਪ੍ਰਭਾਵਤ ਕਰਦਾ ਹੈ।
ਇਸਦੇ ਨਾਲ ਹੀ, ਉੱਤਰੀ-ਪੱਛਮੀ ਅਤੇ ਪੱਛਮੀ ਮੋਰਚਿਆਂ ਦੀਆਂ ਸਰਗਰਮ ਕਾਰਵਾਈਆਂ ਪੂਰਬੀ ਪ੍ਰਸ਼ੀਆ ਵਿੱਚ ਜਰਮਨ ਫ਼ੌਜਾਂ ਨੂੰ ਪਿੰਨ ਕਰ ਦੇਣਗੀਆਂ।
3. ਪੱਛਮ ਵਿੱਚ ਬਲਾਂ ਨੂੰ ਹੋਰ ਮਜ਼ਬੂਤ ਕਰਨ ਲਈ, ਪੀਪਲਜ਼ ਕਮਿਸਰ ਆਫ਼ ਡਿਫੈਂਸ:
a) ਮੌਜੂਦਾ ਸਟਾਫਿੰਗ ਪੱਧਰ ਦੀ ਵਰਤੋਂ ਕਰਦੇ ਹੋਏ ਕੇ.ਏ. ਦੇ ਗਠਨ ਲਈ ਉਪਾਵਾਂ ਦਾ ਵਿਕਾਸ ਅਤੇ ਰਿਪੋਰਟ ਕਰੋ। - 18 ਟੈਂਕ ਬ੍ਰਿਗੇਡਾਂ, 20 ਮਸ਼ੀਨ-ਗਨ ਤੋਪਖਾਨੇ ਬ੍ਰਿਗੇਡ, ਸਰਹੱਦਾਂ ਨੂੰ ਕਵਰ ਕਰਨ ਲਈ ਅਤੇ ਖਾਸ ਤੌਰ 'ਤੇ ਸੈਨਿਕਾਂ ਅਤੇ ਇਕ ਮਸ਼ੀਨੀ ਕੋਰ ਦੀ ਇਕਾਗਰਤਾ ਦੇ ਸਮੇਂ ਦੌਰਾਨ ਬਾਅਦ ਦੀ ਵਰਤੋਂ ਕਰਦੇ ਹੋਏ। ਗਠਨ 1 ਮਈ, 1941 ਤੱਕ ਪੂਰਾ ਕੀਤਾ ਜਾਣਾ ਚਾਹੀਦਾ ਹੈ, 1 ਅਕਤੂਬਰ, 1941 ਤੱਕ ਪੂਰੀ ਤਰ੍ਹਾਂ ਸਮੱਗਰੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਮਾਸਕੋ ਅਤੇ ਅਰਖੰਗੇਲਸਕ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ 'ਤੇ ਅਧਾਰਤ 2 ਫਰੰਟ-ਲਾਈਨ ਡਾਇਰੈਕਟੋਰੇਟ ਅਤੇ ਹੈੱਡਕੁਆਰਟਰ 'ਤੇ ਅਧਾਰਤ 2 ਆਰਮੀ ਡਾਇਰੈਕਟੋਰੇਟ ਬਣਾਉਣ ਲਈ ਤੈਨਾਤੀ ਸਕੀਮ ਪ੍ਰਦਾਨ ਕਰੋ। ਪੱਛਮੀ ਅਤੇ ਕੀਵ ਵਿਸ਼ੇਸ਼ ਫੌਜੀ ਜ਼ਿਲ੍ਹਿਆਂ ਦੇ, ਗਤੀਸ਼ੀਲਤਾ ਦੀ ਮਿਆਦ ਦੇ ਦੌਰਾਨ ਇਹਨਾਂ ਪ੍ਰਬੰਧਨ ਦੀ ਤਾਇਨਾਤੀ ਦੇ ਨਾਲ; ਉਸੇ ਸਮੇਂ, ਮੌਜੂਦਾ ਰਾਈਫਲ ਡਿਵੀਜ਼ਨ ਦੇ ਪੁਨਰਗਠਨ ਲਈ ਵਿਚਾਰ ਪੇਸ਼ ਕਰਦੇ ਹਨ, ਇਸਦੀ ਤਾਕਤ ਨੂੰ 16,000 ਲੋਕਾਂ ਤੱਕ ਘਟਾਉਂਦੇ ਹਨ;
b) ਬਤਾਲੀ (42) ਰਾਈਫਲ ਡਿਵੀਜ਼ਨਾਂ ਦੀ ਜੰਗ ਦੇ ਪਹਿਲੇ ਮਹੀਨੇ ਵਿੱਚ ਤੈਨਾਤੀ ਲਈ ਪ੍ਰਦਾਨ ਕਰੋ, ਉਹਨਾਂ ਵਿੱਚੋਂ ਚਾਲੀ ਨੂੰ ਪੱਛਮ ਵਿੱਚ ਅਤੇ ਦੋ ਪੂਰਬ ਵਿੱਚ ਵਰਤਦੇ ਹੋਏ;
c) ਉੱਤਰੀ ਅਤੇ ਉੱਤਰ-ਪੱਛਮੀ ਸਰਹੱਦਾਂ ਦੀ ਇੰਜੀਨੀਅਰਿੰਗ ਨੂੰ ਮਜ਼ਬੂਤ ਕਰਨ ਲਈ ਤੁਰੰਤ ਉਪਾਅ ਕਰੋ, ਤਾਂ ਜੋ ਭਵਿੱਖ ਵਿੱਚ, ਬਣਾਏ ਗਏ ਭਰੋਸੇਮੰਦ ਕਿਲੇਬੰਦੀ ਦੇ ਕਾਰਨ, ਦੱਖਣ-ਪੱਛਮ ਵਿੱਚ ਮੁੱਖ ਸਮੂਹ ਨੂੰ ਮਜ਼ਬੂਤ ਕਰਨ ਲਈ ਹੋਰ ਬਲ ਜਾਰੀ ਕੀਤੇ ਜਾਣਗੇ;
d) ਦੱਖਣ-ਪੱਛਮ ਵਿੱਚ ਫੌਜੀ ਕਾਰਵਾਈਆਂ ਦੇ ਥੀਏਟਰ ਦੀ ਤਿਆਰੀ ਵਿੱਚ, ਰੇਲਵੇ ਦੇ ਵਿਕਾਸ ਅਤੇ ਏਅਰਫੀਲਡਾਂ ਦੇ ਨਿਰਮਾਣ ਵੱਲ ਮੁੱਖ ਧਿਆਨ ਦਿੱਤਾ ਜਾਣਾ ਚਾਹੀਦਾ ਹੈ.
ਹਵਾਬਾਜ਼ੀ ਵਿੱਚ ਸੰਭਾਵੀ ਦੁਸ਼ਮਣ ਦੀ ਉੱਤਮਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਲੜਾਈ ਹਵਾਬਾਜ਼ੀ ਨੂੰ 20,000 ਹਵਾਈ ਜਹਾਜ਼ਾਂ ਤੱਕ ਵਧਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ, ਜਿਸ ਲਈ 1941 ਵਿੱਚ ਇੱਕ ਸੌ ਵਾਧੂ ਹਵਾਬਾਜ਼ੀ ਰੈਜੀਮੈਂਟਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 60% ਬੰਬਰ ਅਤੇ 40% ਲੜਾਕੂ, ਇਹਨਾਂ ਸਾਰਿਆਂ ਦੀ ਵਰਤੋਂ ਵਿੱਚ. ਪੱਛਮ
4. ਇਹਨਾਂ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੱਖਣ-ਪੱਛਮੀ ਮੋਰਚੇ ਦੀਆਂ ਫੌਜਾਂ ਦੀ ਬਣਤਰ ਨੂੰ 80 ਰਾਈਫਲ ਡਿਵੀਜ਼ਨਾਂ, 5 ਮੋਟਰਾਈਜ਼ਡ ਰਾਈਫਲ ਡਿਵੀਜ਼ਨਾਂ, 11 ਟੈਂਕ ਡਿਵੀਜ਼ਨਾਂ, 7 ਘੋੜਸਵਾਰਾਂ ਤੱਕ ਵਧਾਇਆ ਜਾਣਾ ਚਾਹੀਦਾ ਹੈ। ਡਿਵੀਜ਼ਨਾਂ, 20 ਟੈਂਕ ਬ੍ਰਿਗੇਡਾਂ ਅਤੇ 140 ਹਵਾਬਾਜ਼ੀ ਰੈਜੀਮੈਂਟਾਂ।
ਇਸ ਤੋਂ ਇਲਾਵਾ, ਹਾਈ ਕਮਾਂਡ ਦੇ ਰਿਜ਼ਰਵ ਵਿੱਚ ਪੱਛਮੀ ਮੋਰਚੇ ਦੇ ਪਿੱਛੇ ਘੱਟੋ-ਘੱਟ 20 ਡਿਵੀਜ਼ਨ ਹੋਣੇ ਚਾਹੀਦੇ ਹਨ - ਡਵਿੰਸਕ, ਪੋਲੋਟਸਕ, ਮਿੰਸਕ ਖੇਤਰ ਵਿੱਚ ਅਤੇ ਸ਼ੇਪੇਟੋਵਕਾ, ਪ੍ਰੋਸਕੁਰੋਵ, ਬਰਡੀਚੇਵ ਖੇਤਰ ਵਿੱਚ ਦੱਖਣ-ਪੱਛਮੀ ਮੋਰਚੇ ਦੇ ਪਿੱਛੇ ਘੱਟੋ ਘੱਟ 23 ਤੀਰ। ਵੰਡ.
5. ਦੱਖਣ-ਪੱਛਮੀ ਮੋਰਚੇ ਦੀਆਂ ਫ਼ੌਜਾਂ ਦੁਆਰਾ ਮੁੱਖ ਝਟਕੇ ਦੀ ਸਪੁਰਦਗੀ ਦੇ ਨਾਲ ਪੱਛਮ ਵਿੱਚ ਰਣਨੀਤਕ ਤਾਇਨਾਤੀ ਦੀ ਯੋਜਨਾ ਨੂੰ ਮੁੱਖ ਮੰਨਿਆ ਜਾਣਾ ਚਾਹੀਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਪੱਛਮੀ ਫਰੰਟ ਦੇ ਹਿੱਸੇ ਵਜੋਂ ਮੁੱਖ ਸਮੂਹ ਦੇ ਨਾਲ ਪੱਛਮ ਵਿੱਚ ਫੌਜਾਂ ਦੀ ਤੈਨਾਤੀ ਲਈ ਇੱਕੋ ਸਮੇਂ ਇੱਕ ਯੋਜਨਾ ਵਿਕਸਤ ਕਰਨਾ ਜ਼ਰੂਰੀ ਹੈ, ਪੱਛਮੀ ਅਤੇ ਪੱਛਮੀ ਦੇਸ਼ਾਂ ਦੇ ਯਤਨਾਂ ਦੁਆਰਾ ਪੂਰਬੀ ਪ੍ਰਸ਼ੀਆ ਵਿੱਚ ਜਰਮਨਾਂ ਨੂੰ ਹਰਾਉਣ ਦੇ ਟੀਚੇ ਨਾਲ. ਉੱਤਰ-ਪੱਛਮੀ ਮੋਰਚੇ, ਅਤੇ ਦੱਖਣ-ਪੱਛਮੀ ਮੋਰਚੇ ਦੀਆਂ ਫ਼ੌਜਾਂ ਨਾਲ ਲੁਬਲਿਨ 'ਤੇ ਇੱਕ ਸਹਾਇਕ ਹਮਲਾ ਕਰਨਾ।
6. ਪੂਰਬ ਵਿੱਚ ਫੌਜਾਂ ਦੀ ਤਾਇਨਾਤੀ ਲਈ ਪ੍ਰਸਤਾਵਿਤ ਵਿਚਾਰਾਂ ਨੂੰ ਮਨਜ਼ੂਰੀ ਦਿਓ। ਦੂਰ ਪੂਰਬੀ ਮੋਰਚੇ (ਟ੍ਰਾਂਸ-ਬਾਇਕਲ ਅਤੇ ਦੂਰ ਪੂਰਬੀ ਮੋਰਚੇ) ਦੀਆਂ ਫੌਜਾਂ ਦਾ ਮੁੱਖ ਕੰਮ ਯੁੱਧ ਦੇ ਪਹਿਲੇ ਦੌਰ ਵਿੱਚ, ਤਕਨਾਲੋਜੀ ਵਿੱਚ ਆਪਣੀ ਉੱਤਮਤਾ ਦਾ ਫਾਇਦਾ ਉਠਾਉਂਦੇ ਹੋਏ, ਦੁਸ਼ਮਣ ਨੂੰ ਟੁਕੜੇ-ਟੁਕੜੇ ਕਰਕੇ ਹਰਾਉਣਾ ਅਤੇ ਉੱਤਰੀ ਅਤੇ ਉੱਤੇ ਕਬਜ਼ਾ ਕਰਨਾ ਸੀ। ਫਿਰ ਦੱਖਣੀ ਮੰਚੂਰੀਆ। ਕਿਸੇ ਵੀ ਸਥਿਤੀ ਵਿੱਚ, ਪ੍ਰਿਮੋਰੀ ਨੂੰ ਆਪਣੇ ਲਈ ਬਰਕਰਾਰ ਰੱਖੋ, ਜਿਸ ਉਦੇਸ਼ ਲਈ ਟ੍ਰਾਂਸਬਾਈਕਲ ਜ਼ਿਲ੍ਹੇ ਤੋਂ ਇੱਕ ਤਿੰਨ-ਡਿਵੀਜ਼ਨਲ ਰਾਈਫਲ ਕੋਰ ਅਤੇ ਦੂਜੀ ਆਰਮੀ ਤੋਂ ਆਰਜੀਕੇ ਦੀ ਇੱਕ ਤੋਪਖਾਨਾ ਰੈਜੀਮੈਂਟ ਨੂੰ ਇਸਦੀ ਬਣਤਰ ਵਿੱਚ ਦੁਬਾਰਾ ਤਾਇਨਾਤ ਕਰਕੇ 15ਵੀਂ ਫੌਜ ਨੂੰ ਮਜ਼ਬੂਤ ਕਰੋ; 1941 ਦੀ ਬਸੰਤ ਤੱਕ, ਦੋ ਵੱਖ-ਵੱਖ ਟੈਂਕ ਬ੍ਰਿਗੇਡਾਂ ਵੀ ਬਣਾਉਂਦੀਆਂ ਹਨ।
7. ਫਿਨਲੈਂਡ, ਰੋਮਾਨੀਆ ਅਤੇ ਤੁਰਕੀ ਦੇ ਵਿਰੁੱਧ ਲੜਾਕੂ ਕਾਰਵਾਈਆਂ ਲਈ ਨਿੱਜੀ ਤੈਨਾਤੀ ਯੋਜਨਾਵਾਂ ਦੇ ਵਿਕਾਸ ਲਈ ਪੇਸ਼ ਕੀਤੇ ਵਿਚਾਰਾਂ ਨੂੰ ਮਨਜ਼ੂਰੀ ਦਿਓ।
8. ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਅਤੇ ਨੇਵੀ ਦੇ ਪੀਪਲਜ਼ ਕਮਿਸਰੀਏਟ ਦੁਆਰਾ ਦੋਵਾਂ ਸੈਨਿਕਾਂ ਦੀ ਤਾਇਨਾਤੀ ਅਤੇ ਕਾਰਵਾਈਆਂ ਲਈ ਸਾਰੀਆਂ ਯੋਜਨਾਵਾਂ ਦਾ ਵਿਕਾਸ 1 ਮਈ, 1941 ਤੱਕ ਪੂਰਾ ਕੀਤਾ ਜਾਣਾ ਚਾਹੀਦਾ ਹੈ।
9. ਪੀਪਲਜ਼ ਕਮਿਸਰੀਏਟ ਆਫ਼ ਡਿਫੈਂਸ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਨਾਲ, ਯੂਐਸਐਸਆਰ ਦੇ ਰੇਲਵੇ ਦੇ ਪੀਪਲਜ਼ ਕਮਿਸਰੀਏਟ ਨੂੰ, 1 ਜਨਵਰੀ, 1941 ਤੱਕ ਇੱਕ ਨਵਾਂ ਮਿਲਟਰੀ ਟ੍ਰੇਨ ਸ਼ਡਿਊਲ ਤਿਆਰ ਕਰਨ ਲਈ, ਤੈਨਾਤੀ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਰਕਮਾਂ ਵਿੱਚ NPOs ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮਜਬੂਰ ਕਰੋ। ਯੋਜਨਾਵਾਂ
10. ਫੌਜਾਂ ਦੀ ਇਕਾਗਰਤਾ ਨੂੰ ਤੇਜ਼ ਕਰਨ ਲਈ ਰੇਲਵੇ ਦੇ ਪੀਪਲਜ਼ ਕਮਿਸਰ ਕਾਮਰੇਡ ਸ. 1 ਦਸੰਬਰ, 1940 ਤੱਕ, ਦੱਖਣ-ਪੱਛਮ ਵਿੱਚ ਰੇਲਵੇ ਦੇ ਵਿਕਾਸ ਲਈ ਇੱਕ ਯੋਜਨਾ ਨੂੰ ਵਿਕਸਤ ਕਰਨ ਅਤੇ ਰਿਪੋਰਟ ਕਰਨ ਲਈ ਕਾਗਨੋਵਿਚ ਐਲ.ਐਮ.
ਯੂਐਸਐਸਆਰ ਦੇ ਰੱਖਿਆ ਦੇ ਪੀਪਲਜ਼ ਕਮਿਸਰ
ਸੋਵੀਅਤ ਯੂਨੀਅਨ ਦੇ ਮਾਰਸ਼ਲ (ਐਸ. ਟਿਮੋਸ਼ੈਂਕੋ)
ਚੀਫ਼ ਆਫ਼ ਜਨਰਲ ਸਟਾਫ਼ ਕੇ.ਏ.
ਫੌਜ ਦੇ ਜਨਰਲ (ਕੇ. ਮੇਰੇਤਕੋਵ)
ਲੈਟਰਹੈੱਡ 'ਤੇ ਹੱਥ-ਲਿਖਤ: "ਯੂਐਸਐਸਆਰ ਦੀ ਰੱਖਿਆ ਦੇ ਪੀਪਲਜ਼ ਕਮਿਸਰ।" ਕੋਈ ਪ੍ਰਵਾਨਗੀ ਦਸਤਖਤ ਨਹੀਂ ਹੈ। ਆਟੋਗ੍ਰਾਫ।
TsAMO RF, f. 16, ਓ. 2951, ਨੰ. 242, ਪੀ.ਪੀ. 84-90.
ਪ੍ਰਕਾਸ਼ਿਤ: http://bdsa.ru/sovnarkom-1940-god/1530-134-103313-5-194
29. ਬਾਲਟਿਕ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਹੈੱਡਕੁਆਰਟਰ ਨੂੰ 8ਵੀਂ, 11ਵੀਂ ਅਤੇ 27ਵੀਂ ਫੌਜਾਂ ਦੇ ਕਮਾਂਡਰਾਂ ਨੂੰ ਆਦੇਸ਼
ਜੂਨ 21, 1941 14:30
ਅੱਜ ਰਾਤ ਤੋਂ, ਅਗਲੇ ਨੋਟਿਸ ਤੱਕ, ਗੈਰੀਸਨ ਅਤੇ ਫੌਜੀ ਟਿਕਾਣਿਆਂ 'ਤੇ ਬਲੈਕਆਊਟ ਪੇਸ਼ ਕੀਤਾ ਜਾਵੇਗਾ। ਬਲੈਕਆਊਟ ਉਪਕਰਣਾਂ ਵਾਲੇ ਵਾਹਨ ਪ੍ਰਦਾਨ ਕਰੋ। ਬਲੈਕਆਊਟ ਦੀ ਗੁਣਵੱਤਾ 'ਤੇ ਧਿਆਨ ਨਾਲ ਨਿਯੰਤਰਣ ਦਾ ਪ੍ਰਬੰਧ ਕਰੋ। ਫੌਜੀ ਛਾਉਣੀ ਅਤੇ ਏਰੀਅਲ ਨਿਗਰਾਨੀ ਤਕਨੀਕਾਂ ਦੀ ਸਥਿਤੀ ਵੱਲ ਵਿਸ਼ੇਸ਼ ਧਿਆਨ ਦਿਓ।
ਸਹਾਇਕ ਟੁਕੜੀ ਕਮਾਂਡਰ
[ਉੱਤਰ-] ਤੀਜੇ [ਪੱਛਮੀ] f[ਰੌਂਟ] ਹਵਾਈ ਰੱਖਿਆ ਤੋਂ
ਕਰਨਲ ਕਾਰਲਿਨ
ਸਕ੍ਰਿਪਟ.
TsAMO RF, f. 344, ਓ.ਪੀ. 5564, 1, ਐੱਲ. 62.
ਪ੍ਰਕਾਸ਼ਿਤ: ਮਿਲਟਰੀ ਹਿਸਟਰੀ ਮੈਗਜ਼ੀਨ। 1989 - ਨੰਬਰ 5। - ਪੰਨਾ 49
30. 6ਵੀਂ ਆਰਮੀ ਦੇ ਕਮਾਂਡਰ ਤੋਂ ਲੈ ਕੇ 4ਵੀਂ ਮਕੈਨਾਈਜ਼ਡ ਕੋਰ, 8ਵੀਂ ਟੈਂਕ ਡਿਵੀਜ਼ਨ ਅਤੇ 81ਵੀਂ ਮੋਟਰਾਈਜ਼ਡ ਰਾਈਫਲ ਡਿਵੀਜ਼ਨ ਦੇ ਕਮਾਂਡਰਾਂ ਨੂੰ ਆਰਡਰ।
20 ਜੂਨ 1941 ਈ
ਐਂਟੀ-ਏਅਰਕ੍ਰਾਫਟ ਡਿਵੀਜ਼ਨਾਂ ਨੂੰ ਲਵੋਵ ਕੈਂਪ ਤੋਂ ਉਨ੍ਹਾਂ ਦੇ ਗਠਨ ਲਈ ਤੁਰੰਤ ਵਾਪਸ ਬੁਲਾਇਆ ਜਾਣਾ ਚਾਹੀਦਾ ਹੈ.
ਪਹੁੰਚਣ 'ਤੇ, ਕੰਮ ਨੂੰ ਸੈੱਟ ਕਰੋ - ਹਵਾ ਤੋਂ ਡਿਵੀਜ਼ਨਾਂ ਦੀ ਸਥਿਤੀ ਨੂੰ ਕਵਰ ਕਰਨ ਲਈ.
ਹਰੇਕ ਐਂਟੀ-ਏਅਰਕ੍ਰਾਫਟ ਬੈਟਰੀ ਵਿੱਚ 0.25 bq ਪ੍ਰਤੀ ਓਪੀ ਹੋਣੀ ਚਾਹੀਦੀ ਹੈ, ਅੰਤ ਵਿੱਚ ਲੈਸ.
ਫੌਜ ਮੁਖੀ ਦੀ ਇਜਾਜ਼ਤ ਨਾਲ ਹੀ ਵਿਦੇਸ਼ੀ ਜਹਾਜ਼ਾਂ 'ਤੇ ਗੋਲੀਬਾਰੀ ਕੀਤੀ ਗਈ।
ਲਵੋਵ ਤੋਪਖਾਨੇ ਦੀ ਰੇਂਜ 'ਤੇ ਲਾਈਵ ਗੋਲੀਬਾਰੀ ਕਰਨ ਲਈ, ਲਵੋਵ ਤੋਪਖਾਨੇ ਦੇ ਸੰਗ੍ਰਹਿ ਦੇ ਮੁਖੀ ਦੀ ਯੋਜਨਾ ਅਨੁਸਾਰ ਐਂਟੀ-ਏਅਰਕ੍ਰਾਫਟ ਤੋਪਖਾਨੇ ਨੂੰ ਬੈਟਰੀ ਦੁਆਰਾ ਬੈਟਰੀ ਭੇਜੀ ਜਾਂਦੀ ਹੈ।
ਫਾਂਸੀ ਦੇ ਦਿਓ।
6ਵੀਂ ਫੌਜ ਦਾ ਕਮਾਂਡਰ
ਲੈਫਟੀਨੈਂਟ ਜਨਰਲ ਮੁਜ਼ੀਚੇਨਕੋ
ਸਕ੍ਰਿਪਟ.
TsAMO RF, f. 334, ਓ. 5307, 22, ਐਲ. 197.
ਪ੍ਰਕਾਸ਼ਿਤ: ਮਿਲਟਰੀ ਹਿਸਟਰੀ ਮੈਗਜ਼ੀਨ। 1989 - ਨੰਬਰ 5। - ਪੰਨਾ 44
31. ਕੋਵੋ ਨੰਬਰ ਏ1-00209 ਦੀ ਮਿਲਟਰੀ ਕੌਂਸਲ ਤੋਂ ਨੋਟ
[12 ਅਪ੍ਰੈਲ 1941 ਤੋਂ ਬਾਅਦ ਨਹੀਂ]
ਸਿਖਰ ਗੁਪਤ
ਖਾਸ ਮਹੱਤਤਾ ਦੇ
ਸਾਬਕਾ ਨੰ.1
ਤਰਨੋਪੋਲ ਵਿੱਚ ਇੱਕ ਭੂਮੀਗਤ ਕਮਾਂਡ ਪੋਸਟ ਦਾ ਨਿਰਮਾਣ ਪੂਰਾ ਨਹੀਂ ਹੋਇਆ ਹੈ. ਤਰਨੋਪੋਲ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਸ ਵਿੱਚ ਕੋਈ ਕੁਦਰਤੀ ਹਵਾਈ ਕਵਰ ਨਹੀਂ ਹੈ ਅਤੇ ਇਸਲਈ ਹਵਾਈ ਹਮਲੇ ਲਈ ਇੱਕ ਬਹੁਤ ਹੀ ਸੁਵਿਧਾਜਨਕ ਨਿਸ਼ਾਨਾ ਹੈ। ਇਸ ਤੋਂ ਇਲਾਵਾ, ਰਾਜ ਦੀ ਸਰਹੱਦ ਦੇ ਸਭ ਤੋਂ ਵੱਧ ਖ਼ਤਰੇ ਵਾਲੇ ਭਾਗਾਂ (ਸੋਕਲ - ਟਾਰਨੋਪੋਲ 140 ਕਿਲੋਮੀਟਰ ਅਤੇ ਚੇਰਨੋਵਿਟਸੀ - ਟਾਰਨੋਪੋਲ 170 ਕਿਲੋਮੀਟਰ) ਨਾਲ ਇਸ ਬਿੰਦੂ ਦੀ ਨੇੜਤਾ, ਸਾਡੇ ਕਵਰਿੰਗ ਓਪਰੇਸ਼ਨ ਦੀ ਮਿਆਦ ਦੇ ਦੌਰਾਨ, ਮੁਕਾਬਲਤਨ ਘੱਟ ਦੁਸ਼ਮਣ ਸਫਲਤਾ ਦੇ ਨਾਲ, ਲਈ ਅਣਉਚਿਤ ਹਾਲਾਤ ਪੈਦਾ ਕਰ ਸਕਦੀ ਹੈ। ਫੌਜਾਂ ਦੀ ਨਿਰੰਤਰ ਕਮਾਂਡ ਅਤੇ ਨਿਯੰਤਰਣ.
ਇਹਨਾਂ ਵਿਚਾਰਾਂ ਦੇ ਅਧਾਰ ਤੇ, ਜਿਲ੍ਹੇ ਦੀ ਮਿਲਟਰੀ ਕੌਂਸਲ ਨੋਵੋਗਰਾਡ-ਵੋਲਿਨਸਕੀ ਵਿੱਚ ਫੌਜ ਦੇ ਕਮਾਂਡਰ ਦੀ ਕਮਾਂਡ ਪੋਸਟ ਦਾ ਪਤਾ ਲਗਾਉਣ ਦੀ ਆਗਿਆ ਦੀ ਬੇਨਤੀ ਕਰਦੀ ਹੈ ਜਦੋਂ ਤੱਕ ਤਰਨੋਪੋਲ ਵਿੱਚ ਭੂਮੀਗਤ ਕਮਾਂਡ ਪੋਸਟ ਤਿਆਰ ਨਹੀਂ ਹੋ ਜਾਂਦੀ।
ਇਸ ਸ਼ਹਿਰ ਦੀ ਫੌਜੀ ਛਾਉਣੀ ਵਿੱਚ ਇੱਕ ਮਜਬੂਤ ਕੰਕਰੀਟ ਫੌਜ-ਸ਼ੈਲੀ ਦੀ ਕਮਾਂਡ ਪੋਸਟ ਹੈ, ਜੋ ਇਸਨੂੰ ਮਿਲਟਰੀ ਕੌਂਸਲ, ਸੰਚਾਲਨ ਵਿਭਾਗ ਅਤੇ ਸੰਚਾਰ ਕੇਂਦਰ ਦਾ ਮੁੱਖ ਹਿੱਸਾ ਰੱਖਣ ਦੀ ਆਗਿਆ ਦਿੰਦੀ ਹੈ। ਫੌਜੀ ਕੈਂਪ ਦੀਆਂ ਬੈਰਕਾਂ ਨੂੰ ਬਾਕੀ ਜ਼ਿਲ੍ਹਾ ਪ੍ਰਸ਼ਾਸਨ ਦੇ ਘਰ ਬਣਾਉਣ ਲਈ ਸਫਲਤਾਪੂਰਵਕ ਵਰਤਿਆ ਜਾ ਸਕਦਾ ਹੈ। ਮੌਜੂਦਾ ਪਾਰਕ ਅਤੇ ਕਸਬੇ ਦੀਆਂ ਬੈਰਕਾਂ ਦਾ ਖਿੰਡਿਆ ਹੋਇਆ ਸਥਾਨ ਹਵਾਈ ਹਮਲੇ ਦੇ ਸਮੇਂ ਦੌਰਾਨ ਕਰਮਚਾਰੀਆਂ ਨੂੰ ਪਨਾਹ ਦੇਣ ਲਈ ਇਮਾਰਤ ਦੇ ਨੇੜੇ ਲੋੜੀਂਦੀਆਂ ਦਰਾੜਾਂ ਨੂੰ ਤੁਰੰਤ ਪੁੱਟਣਾ ਸੰਭਵ ਬਣਾਉਂਦਾ ਹੈ।
ਤੀਬਰ ਹਵਾਈ ਹਮਲਿਆਂ ਦੇ ਮਾਮਲੇ ਵਿੱਚ, ਗੁਲਸਕ (12 ਕਿਲੋਮੀਟਰ ਦੱਖਣ [ਜਾਓ] - ਨੋਵੋਗਰਾਡ-ਵੋਲਿਨਸਕੀ ਦੇ ਪੱਛਮ [ਪੱਛਮ]) ਵਿੱਚ ਇੱਕ ਰਿਜ਼ਰਵ ਕਮਾਂਡ ਪੋਸਟ ਬਣਾਉਣਾ ਸੰਭਵ ਹੈ, ਜਿੱਥੇ ਨੋਵੋਗਰਾਡ-ਵੋਲਿਨਸਕੀ ਯੂਆਰ ਦੀਆਂ ਦੋ ਭੂਮੀਗਤ ਖਾਣਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਕਸਦ. ਬਾਅਦ ਵਿੱਚ ਮਿਲਟਰੀ ਕੌਂਸਲ, ਫੌਜੀ ਸ਼ਾਖਾਵਾਂ ਦੇ ਮੁਖੀਆਂ ਦੇ ਨਾਲ ਜ਼ਿਲ੍ਹਾ ਹੈੱਡਕੁਆਰਟਰ ਦੇ ਸੰਚਾਲਨ ਸਮੂਹ, ਹਵਾਈ ਸੈਨਾ ਦੇ ਘਟਾਏ ਗਏ ਸਟਾਫ ਅਤੇ ਇੱਕ ਸੰਪੂਰਨ ਸੰਚਾਰ ਕੇਂਦਰ ਨੂੰ ਅਨੁਕੂਲਿਤ ਕਰ ਸਕਦਾ ਹੈ।
ਮਿਲਟਰੀ ਕੌਂਸਲ ਦਾ ਮੰਨਣਾ ਹੈ ਕਿ ਨੋਵੋਗਰਾਡ-ਵੋਲਿਨਸਕੀ ਵਿੱਚ ਕਮਾਂਡ ਪੋਸਟ ਦਾ ਪਤਾ ਲਗਾਉਣ ਲਈ ਅਨੁਕੂਲ ਸਥਿਤੀਆਂ ਦੀ ਮੌਜੂਦਗੀ ਅਤੇ ਫੌਜਾਂ ਨਾਲ ਸੰਚਾਰ ਦੀਆਂ ਚੰਗੀਆਂ ਲਾਈਨਾਂ ਦੇ ਨਾਲ ਰਾਜ ਦੀ ਸਰਹੱਦ ਦੇ ਖਤਰੇ ਵਾਲੇ ਭਾਗਾਂ ਤੋਂ ਇਸਦੀ ਡੂੰਘੀ ਸਥਿਤੀ, ਕਿਸੇ ਵੀ ਉਤਰਾਅ-ਚੜ੍ਹਾਅ ਦੇ ਦੌਰਾਨ ਫੌਜਾਂ ਦੀ ਨਿਰਵਿਘਨ ਕਮਾਂਡ ਅਤੇ ਨਿਯੰਤਰਣ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਏਗੀ। ਸਾਹਮਣੇ ਲਾਈਨ ਵਿੱਚ.
ਕੋਵੋ ਫੌਜਾਂ ਦਾ ਕਮਾਂਡਰ
ਕਰਨਲ ਜਨਰਲ ਕਿਰਪੋਨੋਸ
ਕੋਵੋ ਦੀ ਮਿਲਟਰੀ ਕੌਂਸਲ ਦੇ ਮੈਂਬਰ
ਕੋਰ ਕਮਿਸਰ ਵਾਸ਼ੁਗਿਨ
KOVO ਦੇ ਚੀਫ਼ ਆਫ਼ ਸਟਾਫ਼
ਲੈਫਟੀਨੈਂਟ ਜਨਰਲ Purkaev
ਲੈਟਰਹੈੱਡ 'ਤੇ ਟਾਈਪਸਕ੍ਰਿਪਟ: “NGO USSR। ਕੀਵ ਸਪੈਸ਼ਲ ਮਿਲਟਰੀ ਡਿਸਟ੍ਰਿਕਟ ਦੇ ਸੈਨਿਕਾਂ ਦਾ ਕਮਾਂਡਰ।" ਜੀਕੇ ਜ਼ੂਕੋਵ ਦੁਆਰਾ ਨੋਟਸ ਹਨ: "ਟੀ. ਵਟੂਟਿਨ. ਹੇਠ ਲਿਖੀ ਸਮੱਗਰੀ ਦੇ ਨਾਲ ਇੱਕ ਕੋਡਿਡ ਟੈਲੀਗ੍ਰਾਮ ਤਿਆਰ ਕਰੋ: ਤਰਨੋਪੋਲ ਖੇਤਰ ਵਿੱਚ ਮੁੱਖ ਚੌਕੀ ਰੱਖੋ। ਮੈਨੂੰ ਨੋਵੋਗਰਾਡ-ਵੋਲਿਨਸਕੀ ਨੂੰ ਵਾਧੂ ਦੇ ਤੌਰ 'ਤੇ ਕੋਈ ਇਤਰਾਜ਼ ਨਹੀਂ ਹੈ। com ਵਿੱਚ ਤਬਦੀਲੀ ਲਈ ਤਿਆਰੀ ਕਰੋ. ਪੈਰਾ. 12.04. '41' ਅਤੇ ਐਨ.ਐਫ. ਵਟੂਟੀਨਾ: "ਨਿੱਜੀ ਤੌਰ 'ਤੇ ਕਾਮਰੇਡ ਅਨੀਸੋਵ ਨੂੰ। ਹੋ ਗਿਆ। ਹਦਾਇਤਾਂ ਦਿੱਤੀਆਂ ਗਈਆਂ ਹਨ। 16.06. '41।" ਦਸਤਾਵੇਜ਼ ਕਰਨਲ ਬਾਗਰਾਮਯਾਨ ਦੁਆਰਾ ਛਾਪਿਆ ਗਿਆ ਸੀ.
TsAMO RF, f. 16, ਓ. 2951, ਨੰ. 261, ਪੀ.ਪੀ. 24-25.
ਪ੍ਰਕਾਸ਼ਿਤ: http://bdsa.ru/sovnarkom-1941-god/1794-381-1-00209-12-1941
 
ਕਿਤਾਬ "ਮੋਲੋਟੋਵ-ਰਿਬੇਨਟ੍ਰੋਪ ਪੈਕਟ ਦਾ ਜਨਮ (ਯੁਗ. ਘਟਨਾਵਾਂ. ਲੋਕ।)" ਤੋਂ ਅੰਸ਼
ਲੇਖਕ ਤੋਂ
ਜਾਣ-ਪਛਾਣ
1933
1. ਵਰਸੇਲਜ਼ ਦੀ ਸੰਧੀ ਦੀ ਪਾਲਣਾ ਕਰਦੇ ਹੋਏ ਜਰਮਨੀ
2. ਨਿਸ਼ਸਤਰੀਕਰਨ 'ਤੇ ਜਿਨੀਵਾ ਕਾਨਫਰੰਸ 1932-1934।
3. ਸਮਝੌਤੇ ਅਤੇ ਸਹਿਯੋਗ ਦਾ ਸਮਝੌਤਾ ("ਚਾਰ ਦਾ ਸਮਝੌਤਾ")
1934
1. ਪਿਲਸਡਸਕੀ-ਹਿਟਲਰ ਪੈਕਟ
2. ਪੂਰਬੀ ਸਮਝੌਤਾ
1935
1. ਸਾਰ ਦੀ ਵਾਪਸੀ
2. ਵੇਹਰਮਚਟ ਦੀ ਰਚਨਾ
3. ਆਪਸੀ ਸਹਾਇਤਾ 'ਤੇ ਸੋਵੀਅਤ-ਫ੍ਰੈਂਚ ਅਤੇ ਸੋਵੀਅਤ-ਚੈਕੋਸਲੋਵਾਕ ਸੰਧੀਆਂ
4. ਐਂਗਲੋ-ਜਰਮਨ ਸਮੁੰਦਰੀ ਸਮਝੌਤਾ
1936
1. ਰਾਈਨ ਦੇ ਗੈਰ-ਮਿਲਟਰੀ ਜ਼ੋਨ ਦਾ ਕਬਜ਼ਾ
2. ਐਂਟੀ-ਕਮਿੰਟਰਨ ਪੈਕਟ
1938
1. ਆਸਟਰੀਆ ਦਾ ਅੰਸ਼ਕਲਸ
2. ਮਿਊਨਿਖ ਸਮਝੌਤਾ
3. ਗ੍ਰੇਟ ਬ੍ਰਿਟੇਨ ਅਤੇ ਫਰਾਂਸ ਦੇ ਨਾਲ ਜਰਮਨੀ ਦੇ ਗੈਰ-ਹਮਲੇ ਦੀ ਘੋਸ਼ਣਾ
1939
1. ਚੈੱਕ ਗਣਰਾਜ ਦਾ ਅੰਸ਼ਕਲਸ। ਰੋਮਾਨੀਆ ਅਤੇ ਬਾਲਟਿਕਸ
2. 1939 ਵਿੱਚ ਜਰਮਨ-ਪੋਲਿਸ਼ ਸਬੰਧ
3. ਯੂਰਪੀ ਸੁਰੱਖਿਆ ਲਈ ਬ੍ਰਿਟਿਸ਼, ਫ੍ਰੈਂਚ ਅਤੇ ਸੋਵੀਅਤ ਪ੍ਰਸਤਾਵ
4. ਮਾਸਕੋ ਗੱਲਬਾਤ
5. ਲੰਡਨ ਗੱਲਬਾਤ
6. ਜਰਮਨ-ਸੋਵੀਅਤ ਸਬੰਧ
7. 1940-1941 ਵਿੱਚ ਜਰਮਨੀ ਅਤੇ ਯੂਐਸਐਸਆਰ ਵਿਚਕਾਰ ਵਪਾਰਕ ਅਤੇ ਆਰਥਿਕ ਸਬੰਧ।
8. ਪੋਲਿਸ਼ ਯੁੱਧ
ਸਿੱਟਾ
ਦਸਤਾਵੇਜ਼ੀਕਰਨ
1939
6. ਜਰਮਨ-ਸੋਵੀਅਤ ਸਬੰਧ
ਜਰਮਨ-ਸੋਵੀਅਤ ਸਬੰਧਾਂ ਦੀ ਪੂਰੀ ਤਸਵੀਰ ਨੂੰ ਸਮਝਣ ਲਈ, ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ:
- ਵਪਾਰ ਅਤੇ ਕਰੈਡਿਟ ਸਬੰਧ;
- ਸਿਆਸੀ ਸਬੰਧ.
ਕਿਸੇ ਵੀ ਸਿਆਸੀ ਟਕਰਾਅ ਦੇ ਬਾਵਜੂਦ, ਯੂਐਸਐਸਆਰ ਅਤੇ ਜਰਮਨੀ ਵਿਚਕਾਰ ਵਪਾਰਕ ਸਬੰਧ ਵੱਡੇ ਜਾਂ ਛੋਟੇ ਪੈਮਾਨੇ 'ਤੇ ਵਿਕਸਤ ਹੋਏ। ਆਰਥਿਕ ਤੌਰ 'ਤੇ, ਇਹ ਦੇਸ਼ ਸੰਭਾਵੀ ਵਪਾਰਕ ਭਾਈਵਾਲ ਸਨ। ਜਰਮਨੀ ਨੂੰ ਉਦਯੋਗ ਲਈ ਕੱਚੇ ਮਾਲ ਦੀ ਲੋੜ ਸੀ, ਪਹਿਲਾਂ ਘਰੇਲੂ ਯੁੱਧ ਦੁਆਰਾ ਤਬਾਹ ਹੋਈ ਆਰਥਿਕਤਾ ਦੇ ਪੁਨਰ ਨਿਰਮਾਣ ਦੀਆਂ ਸਥਿਤੀਆਂ ਵਿੱਚ, ਅਤੇ ਫਿਰ ਉਦਯੋਗੀਕਰਨ ਦੀ ਸ਼ੁਰੂਆਤ, ਲੋੜੀਂਦੇ ਮਸ਼ੀਨ ਟੂਲਸ, ਸਾਜ਼ੋ-ਸਾਮਾਨ ਅਤੇ ਤਕਨਾਲੋਜੀਆਂ। ਆਰਥਿਕ ਅਤੇ ਰਾਜਨੀਤਿਕ ਸਥਿਤੀ ਨੇ ਯੂ.ਐੱਸ.ਐੱਸ.ਆਰ. ਲਈ ਉਦਯੋਗ (ਪੂਰੇ ਉਦਯੋਗ ਸ਼ੁਰੂ ਤੋਂ ਬਣਾਏ ਗਏ ਸਨ) ਨੂੰ ਵਿਸ਼ਾਲ ਥਾਂਵਾਂ ਅਤੇ ਤਕਨਾਲੋਜੀ ਅਤੇ ਸਾਜ਼ੋ-ਸਾਮਾਨ ਦੀ ਘਾਟ ਦੀਆਂ ਸਥਿਤੀਆਂ ਵਿੱਚ ਬਣਾਉਣ ਲਈ ਮੁਸ਼ਕਲ ਕੰਮ ਖੜ੍ਹੇ ਕੀਤੇ।
ਜਰਮਨੀ ਨੂੰ ਕੋਈ ਘੱਟ ਮੁਸ਼ਕਲ ਕੰਮਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਵਿੱਚੋਂ ਇੱਕ, ਪਰ ਸਿਰਫ਼ ਇੱਕ ਤੋਂ ਦੂਰ, ਕੱਚੇ ਮਾਲ ਦੀ ਸਪਲਾਈ ਦੇ ਮੁੱਦੇ ਨੂੰ ਹੱਲ ਕਰ ਰਿਹਾ ਸੀ। ਜਰਮਨ ਖੋਜਕਾਰ ਬੀ. ਮੁਲਰ-ਹਿਲੇਬ੍ਰਾਂਡ ਦੇ ਅਨੁਸਾਰ:
ਕੱਚੇ ਮਾਲ ਲਈ, ਆਯਾਤ 'ਤੇ ਨਿਰਭਰਤਾ ਲਗਭਗ 33% ਸੀ। ਧਾਤੂ ਉਦਯੋਗ ਵਿੱਚ, ਆਯਾਤ ਧਾਤੂ ਦੀ ਖਪਤ ਅਤੇ ਘਰੇਲੂ ਧਾਤੂ ਦੀ ਖਪਤ ਦਾ ਅਨੁਪਾਤ 1:3 ਵਜੋਂ ਦਰਸਾਇਆ ਗਿਆ ਸੀ। ਬਹੁਤ ਸਾਰੀਆਂ ਗੈਰ-ਫੈਰਸ ਧਾਤਾਂ ਲਈ, ਵਿਦੇਸ਼ਾਂ 'ਤੇ ਨਿਰਭਰਤਾ ਬਹੁਤ ਜ਼ਿਆਦਾ ਸੀ; ਉਦਾਹਰਨ ਲਈ, ਲੀਡ ਲਈ ਇਹ 50%, ਤਾਂਬੇ ਲਈ - 70%, ਟੀਨ ਲਈ - 90%, ਐਲੂਮੀਨੀਅਮ (ਬਾਕਸਾਈਟ) ਲਈ - 99% ਸੀ। ਖਣਿਜ ਤੇਲ (65%), ਰਬੜ (85% ਤੋਂ ਵੱਧ) ਅਤੇ ਟੈਕਸਟਾਈਲ ਉਦਯੋਗ (ਲਗਭਗ 70%) ਲਈ ਕੱਚੇ ਮਾਲ ਲਈ ਵੀ ਨਿਰਭਰਤਾ ਬਹੁਤ ਮਹੱਤਵਪੂਰਨ ਸੀ।
... ਇਸ ਤੋਂ ਇਲਾਵਾ, 1938 ਤੋਂ, ਜਰਮਨੀ ਨੂੰ ਰਣਨੀਤਕ ਕੱਚੇ ਮਾਲ ਦੀ ਖਰੀਦ ਤੋਂ ਰੋਕਣ ਲਈ ਸੰਯੁਕਤ ਰਾਜ ਅਤੇ ਇੰਗਲੈਂਡ ਦੁਆਰਾ ਚੁੱਕੇ ਗਏ ਕਈ ਪਾਬੰਦੀਆਂ ਵਾਲੇ ਉਪਾਵਾਂ ਦੇ ਪ੍ਰਭਾਵ ਨੂੰ ਵਿਸ਼ਵ ਬਾਜ਼ਾਰ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ।
ਦੂਜੀਆਂ ਸ਼ਕਤੀਆਂ ਦੇ ਮੁਕਾਬਲੇ ਜਰਮਨ ਫੌਜੀ ਉਦਯੋਗ ਦੇ ਮਹੱਤਵਪੂਰਨ ਤੌਰ 'ਤੇ ਬਿਹਤਰ ਗੁਣਵੱਤਾ ਸੂਚਕਾਂ ਲਈ ਧੰਨਵਾਦ, ਸ਼ਾਂਤੀ ਦੇ ਸਮੇਂ ਵਿੱਚ ਜਰਮਨ ਹਥਿਆਰਬੰਦ ਬਲਾਂ ਦੀ ਇੱਕ ਆਦਰਸ਼ ਰਾਜ ਦੀ ਦਿੱਖ ਨੂੰ ਬਣਾਇਆ ਗਿਆ ਸੀ. ਵਾਸਤਵ ਵਿੱਚ, ਹਾਲਾਂਕਿ, ਜਰਮਨੀ ਮਹਾਨ ਸ਼ਕਤੀਆਂ ਦੇ ਨਾਲ ਇੱਕ ਲੰਬੀ ਜੰਗ ਨੂੰ ਸਫਲਤਾਪੂਰਵਕ ਲੜਨ ਲਈ ਤਿਆਰ ਨਹੀਂ ਸੀ ਜਿਸ ਵਿੱਚ ਉੱਚ ਫੌਜੀ ਅਤੇ ਆਰਥਿਕ ਸਮਰੱਥਾ ਸੀ। 90
ਜਰਮਨੀ ਅਤੇ ਯੂਐਸਐਸਆਰ ਵਿਚਕਾਰ ਆਰਥਿਕ ਦਖਲਅੰਦਾਜ਼ੀ ਦੇ ਕਾਰਨ ਜ਼ਿਆਦਾ ਗੰਭੀਰ ਸਨ। ਇਸ ਵਿਚ ਹਰ ਪੱਖ ਦੀ ਦਿਲਚਸਪੀ ਸੀ।
__________________________________________
ਸੰਖੇਪ ਜਾਣਕਾਰੀ
20 ਅਤੇ 30 ਦੇ ਦਹਾਕੇ ਵਿੱਚ ਯੂਐਸਐਸਆਰ ਅਤੇ ਜਰਮਨੀ ਵਿਚਕਾਰ ਵਪਾਰਕ ਸਬੰਧ।
ਜਰਮਨੀ ਅਤੇ ਆਰਐਸਐਫਐਸਆਰ ਵਿਚਕਾਰ ਯੁੱਧ ਤੋਂ ਬਾਅਦ ਦੇ ਰਾਜਨੀਤਿਕ ਅਤੇ ਆਰਥਿਕ ਸਬੰਧਾਂ ਦੀ ਸ਼ੁਰੂਆਤ 16 ਅਪ੍ਰੈਲ, 1922 ਨੂੰ ਰਾਪੈਲੋ ਵਿੱਚ ਹੋਏ ਸਮਝੌਤੇ ਨਾਲ ਹੋਈ। ਦੋਵਾਂ ਧਿਰਾਂ ਨੇ ਕੂਟਨੀਤਕ ਸਬੰਧਾਂ ਨੂੰ ਬਹਾਲ ਕੀਤਾ, ਸਾਰੇ ਫੌਜੀ ਅਤੇ ਗੈਰ-ਫੌਜੀ ਨੁਕਸਾਨ ਅਤੇ ਕੀਤੇ ਗਏ ਫੌਜੀ ਖਰਚਿਆਂ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ। ਸਮਝੌਤੇ ਦੇ ਅਨੁਸਾਰ, ਜਰਮਨੀ ਨੇ ਆਰਐਸਐਫਐਸਆਰ ਵਿੱਚ ਸਾਰੀਆਂ ਜਰਮਨ ਨਿੱਜੀ ਅਤੇ ਰਾਜ ਜਾਇਦਾਦ ਦੇ ਰਾਸ਼ਟਰੀਕਰਨ ਨੂੰ ਮਾਨਤਾ ਦਿੱਤੀ, ਅਤੇ ਸਾਰੇ ਜ਼ਾਰਵਾਦੀ ਕਰਜ਼ਿਆਂ ਨੂੰ ਵੀ ਰੱਦ ਕਰ ਦਿੱਤਾ। ਇਸ ਤੋਂ ਇਲਾਵਾ, ਸਮਝੌਤੇ ਨੇ ਜਰਮਨੀ ਅਤੇ ਆਰਐਸਐਫਐਸਆਰ (ਉਦੋਂ ਯੂਐਸਐਸਆਰ) ਵਿਚਕਾਰ ਵਪਾਰਕ ਸਬੰਧਾਂ ਵਿੱਚ ਸਭ ਤੋਂ ਵੱਧ ਪਸੰਦੀਦਾ ਰਾਸ਼ਟਰ ਦਾ ਸਿਧਾਂਤ ਪੇਸ਼ ਕੀਤਾ।
12 ਅਕਤੂਬਰ, 1925 ਨੂੰ, ਪਹਿਲੇ ਜਰਮਨ-ਸੋਵੀਅਤ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ, ਜਿਸ ਨੇ ਇਕਰਾਰਨਾਮੇ ਦੇ ਆਧਾਰ 'ਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਬਣਾਉਣਾ ਸੰਭਵ ਬਣਾਇਆ ਸੀ। ਰੇਖਸਮਾਰਕ ਨੂੰ ਜਰਮਨ-ਸੋਵੀਅਤ ਬਸਤੀਆਂ ਵਿੱਚ ਮੁਦਰਾ ਇਕਾਈ ਵਜੋਂ ਸਥਾਪਿਤ ਕੀਤਾ ਗਿਆ ਸੀ। ਯੂਐਸਐਸਆਰ ਨੇ ਬਰਲਿਨ ਵਿੱਚ ਆਪਣੇ ਵਪਾਰਕ ਮਿਸ਼ਨ ਰਾਹੀਂ, ਜਰਮਨੀ ਵਿੱਚ ਸੋਵੀਅਤ ਆਰਡਰ ਦੇਣ ਲਈ ਕਰਜ਼ੇ ਆਕਰਸ਼ਿਤ ਕੀਤੇ। ਯੂਐਸਐਸਆਰ ਨੂੰ ਜਰਮਨ ਨਿਰਯਾਤ ਲਗਾਤਾਰ ਵਧ ਰਿਹਾ ਸੀ.
1922 ਵਿੱਚ ਰਾਪਾਲੋ ਵਿੱਚ ਜਰਮਨ ਅਤੇ ਸੋਵੀਅਤ ਵਫ਼ਦ ਦੇ ਨੁਮਾਇੰਦੇ। ਕੇਂਦਰ ਵਿੱਚ ਕਾਰਲ ਜੋਸੇਫ਼ ਵਿਰਥ ਅਤੇ ਜਾਰਜੀ ਚਿਚੇਰਿਨ ਹਨ।
ਉਸੇ 1925 ਵਿੱਚ, ਜਰਮਨੀ ਨੇ ਯੂਐਸਐਸਆਰ ਨੂੰ 100 ਮਿਲੀਅਨ ਰੀਕਮਾਰਕਸ ਦਾ ਥੋੜ੍ਹੇ ਸਮੇਂ ਦਾ ਕਰਜ਼ਾ ਪ੍ਰਦਾਨ ਕੀਤਾ; ਅਪ੍ਰੈਲ 1926 ਵਿੱਚ, ਜਰਮਨੀ ਨੇ ਯੂਐਸਐਸਆਰ ਲਈ 4 ਸਾਲਾਂ ਦੀ ਮਿਆਦ ਲਈ 300 ਮਿਲੀਅਨ ਰੀਕਮਾਰਕਸ ਦੀ ਇੱਕ ਕ੍ਰੈਡਿਟ ਲਾਈਨ ਖੋਲ੍ਹੀ। 1931 ਵਿੱਚ, ਜਰਮਨੀ ਨੇ ਦੁਬਾਰਾ ਯੂਐਸਐਸਆਰ ਨੂੰ 300 ਮਿਲੀਅਨ ਰੀਕਮਾਰਕਸ ਦੀ ਰਕਮ ਵਿੱਚ ਅਤੇ 21 ਮਹੀਨਿਆਂ ਦੀ ਮਿਆਦ ਲਈ ਕਰਜ਼ਾ (ਸਾਮਾਨ ਦੀ ਖਰੀਦ ਨਾਲ ਸਬੰਧਤ) ਪ੍ਰਦਾਨ ਕੀਤਾ। ਉਧਾਰ ਲੈਣ ਦੀ ਕੁੱਲ ਰਕਮ 1925-1931 ਵਿੱਚ ਪਹੁੰਚ ਗਈ। 700 ਮਿਲੀਅਨ Reichsmarks.
ਮਹਾਨ ਮੰਦੀ ਦੀ ਸ਼ੁਰੂਆਤ ਦੇ ਨਾਲ, ਜਰਮਨੀ ਅਤੇ ਯੂਐਸਐਸਆਰ ਵਿਚਕਾਰ ਵਪਾਰ ਸਿਰਫ ਵਧਿਆ. ਇਹ, ਹੋਰ ਚੀਜ਼ਾਂ ਦੇ ਨਾਲ, ਯੂਐਸਐਸਆਰ ਵਿੱਚ ਸ਼ੁਰੂ ਹੋਏ ਉਦਯੋਗੀਕਰਨ ਦੇ ਕਾਰਨ ਹੈ। ਇਸ ਲਈ 1930 ਵਿੱਚ, 430.6 ਮਿਲੀਅਨ ਰੀਕਮਾਰਕਸ ਦੀਆਂ ਜਰਮਨ ਵਸਤੂਆਂ ਨੂੰ ਯੂ.ਐੱਸ.ਐੱਸ.ਆਰ. ਵਿੱਚ ਆਯਾਤ ਕੀਤਾ ਗਿਆ ਸੀ, ਅਤੇ 436.5 ਮਿਲੀਅਨ ਰੀਕਮਾਰਕਸ ਦਾ ਮਾਲ ਜਰਮਨੀ ਨੂੰ ਨਿਰਯਾਤ ਕੀਤਾ ਗਿਆ ਸੀ। ਅਤੇ 1931 ਯੂਐਸਐਸਆਰ ਅਤੇ ਜਰਮਨੀ ਵਿਚਕਾਰ ਵਪਾਰਕ ਕਾਰੋਬਾਰ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਸਾਲ ਬਣ ਗਿਆ - ਇਹ 1,066 ਮਿਲੀਅਨ ਰੀਕਮਾਰਕਸ (ਜਿਸ ਵਿੱਚੋਂ ਜਰਮਨੀ ਨੂੰ ਨਿਰਯਾਤ 303.5 ਮਿਲੀਅਨ ਰੀਕਮਾਰਕ ਸੀ ਅਤੇ ਯੂਐਸਐਸਆਰ ਨੂੰ ਆਯਾਤ 762.7 ਮਿਲੀਅਨ ਰੀਕਮਾਰਕ ਸੀ)।
ਅਨੁਸਾਰ: ਹੇਹਨ, ਪਾਲ ਐਨ.
ਕਈ ਕਾਰਨਾਂ ਕਰਕੇ, 1932 ਵਿੱਚ ਯੂਐਸਐਸਆਰ ਅਤੇ ਜਰਮਨੀ ਵਿਚਕਾਰ ਕੁੱਲ ਵਪਾਰਕ ਟਰਨਓਵਰ ਘਟ ਕੇ 896.7 ਮਿਲੀਅਨ ਰੀਕਮਾਰਕਸ ਰਹਿ ਗਿਆ। ਜਿਸ ਵਿੱਚੋਂ, ਜਰਮਨੀ ਨੂੰ USSR ਨਿਰਯਾਤ ਸਿਰਫ 270.9 ਮਿਲੀਅਨ ਰੀਕਮਾਰਕਸ ਸੀ। ਅਤੇ 1933 ਵਿੱਚ, ਵਪਾਰਕ ਟਰਨਓਵਰ ਆਮ ਤੌਰ 'ਤੇ ਲਗਭਗ ਅੱਧਾ ਘਟ ਕੇ 476.2 ਮਿਲੀਅਨ ਰੀਕਮਾਰਕਸ (282.2 ਮਿਲੀਅਨ ਰੀਕਮਾਰਕਸ ਆਯਾਤ ਅਤੇ 194 ਮਿਲੀਅਨ ਰੀਕਮਾਰਕਸ ਯੂਐਸਐਸਆਰ ਤੋਂ ਬਰਾਮਦ) ਰਹਿ ਗਿਆ।
ਜਰਮਨੀ ਵਿੱਚ ਨੈਸ਼ਨਲ ਸੋਸ਼ਲਿਸਟ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ, ਯੂਐਸਐਸਆਰ ਨਾਲ ਰਾਜਨੀਤਿਕ ਸਬੰਧ ਬਹੁਤ ਵਿਗੜ ਗਏ। ਇਹ ਦੋਵਾਂ ਦੇਸ਼ਾਂ ਦੇ ਵਪਾਰਕ ਕਾਰੋਬਾਰ ਵਿੱਚ ਪ੍ਰਤੀਬਿੰਬਤ ਹੋਇਆ, ਜੋ ਕਿ 1935 ਵਿੱਚ ਅਮਰੀਕਾ, ਗ੍ਰੇਟ ਬ੍ਰਿਟੇਨ ਅਤੇ ਇੱਥੋਂ ਤੱਕ ਕਿ ਬੈਲਜੀਅਮ ਅਤੇ ਹਾਲੈਂਡ ਵਰਗੇ ਦੇਸ਼ਾਂ ਦੇ ਵਪਾਰਕ ਕਾਰੋਬਾਰ ਤੋਂ ਹੇਠਾਂ ਆਉਣਾ ਸ਼ੁਰੂ ਹੋਇਆ ਸੀ।
ਪੇਸ਼ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਯੂਐਸਐਸਆਰ ਅਤੇ ਜਰਮਨੀ ਵਿਚਕਾਰ ਵਪਾਰਕ ਟਰਨਓਵਰ ਵਿੱਚ ਲਗਾਤਾਰ ਗਿਰਾਵਟ ਹੈ (1938 ਵਿੱਚ ਇਹ ਅਸਲ ਵਿੱਚ ਜਰਮਨੀ ਅਤੇ ਲਾਤਵੀਆ ਵਿਚਕਾਰ ਵਪਾਰਕ ਟਰਨਓਵਰ ਦੀ ਮਾਤਰਾ ਤੱਕ ਪਹੁੰਚ ਗਿਆ ਸੀ)। ਇਹ 1937-1938 ਵਿੱਚ ਜਰਮਨੀ ਅਤੇ ਪੋਲੈਂਡ (ਡੈਨਜ਼ਿਗ ਦੇ ਨਾਲ) ਵਿਚਕਾਰ ਵਪਾਰਕ ਟਰਨਓਵਰ ਵਿੱਚ ਵਾਧਾ ਵੀ ਧਿਆਨ ਦੇਣ ਯੋਗ ਹੈ। ਇੱਥੋਂ ਤੱਕ ਕਿ 1939 ਵਿੱਚ ਵਿਗੜਦੇ ਸਬੰਧਾਂ ਦੇ ਸੰਦਰਭ ਵਿੱਚ, ਪੋਲੈਂਡ ਨੇ ਜਰਮਨੀ ਨਾਲ ਵਪਾਰ ਦੀ ਮਾਤਰਾ ਵਧਾ ਦਿੱਤੀ।
ਜਰਮਨੀ ਵਿੱਚ ਫੌਜੀ ਉਤਪਾਦਨ ਸਥਾਪਤ ਕਰਨ ਦੇ ਸੰਦਰਭ ਵਿੱਚ, ਕੱਚੇ ਮਾਲ ਦੀ ਕਮੀ ਵਧ ਗਈ। ਪਾਰਟੀਆਂ ਦੇ ਆਪਸੀ ਹਿੱਤਾਂ ਤੋਂ, 4 ਅਪ੍ਰੈਲ, 1935 ਨੂੰ, ਜਰਮਨੀ ਅਤੇ ਯੂਐਸਐਸਆਰ ਨੇ ਕਰਜ਼ੇ ਦੇ ਸਮਝੌਤੇ 'ਤੇ ਦਸਤਖਤ ਕੀਤੇ। ਇਸ ਤੋਂ ਇਲਾਵਾ, ਰਾਜਨੀਤਿਕ ਮਤਭੇਦ ਇਸ ਵਿਚ ਬਿਲਕੁਲ ਰੁਕਾਵਟ ਨਹੀਂ ਸਨ. ਸਮਝੌਤੇ ਨੂੰ "ਚੌਥਾ ਕ੍ਰੈਡਿਟ ਓਪਰੇਸ਼ਨ" ਕਿਹਾ ਜਾਂਦਾ ਸੀ। ਵਿਸ਼ੇਸ਼ ਟ੍ਰਾਂਜੈਕਸ਼ਨ 1935।" ਇਸ ਸਮਝੌਤੇ ਦੇ ਤਹਿਤ, ਯੂਐਸਐਸਆਰ ਨੂੰ 200 ਮਿਲੀਅਨ ਰੀਚਸਮਾਰਕ ਦੀ ਰਕਮ ਵਿੱਚ ਕਰਜ਼ਾ ਪ੍ਰਦਾਨ ਕੀਤਾ ਗਿਆ ਸੀ। ਕਰਜ਼ੇ ਦੀ ਵਰਤੋਂ 30 ਜੂਨ, 1937 ਤੱਕ ਜਰਮਨ ਵਸਤੂਆਂ ਨੂੰ ਖਰੀਦਣ ਲਈ ਕੀਤੀ ਜਾ ਸਕਦੀ ਸੀ। ਆਰਡਰਾਂ ਵਿੱਚ ਫੈਕਟਰੀਆਂ, ਇਲੈਕਟ੍ਰੀਕਲ ਉਤਪਾਦ, ਮਸ਼ੀਨਰੀ, ਤੇਲ ਅਤੇ ਰਸਾਇਣਕ ਉਦਯੋਗਾਂ ਲਈ ਉਪਕਰਣ, ਪ੍ਰਯੋਗਸ਼ਾਲਾ ਦੇ ਉਪਕਰਣ ਅਤੇ ਵਾਹਨ ਸ਼ਾਮਲ ਸਨ। ਇਸ ਵਿੱਚ ਤਕਨੀਕੀ ਸਹਾਇਤਾ ਵੀ ਸ਼ਾਮਲ ਸੀ। ਕਰਜ਼ਾ 5% ਦੀ ਵਿਆਜ ਦਰ 'ਤੇ ਪ੍ਰਦਾਨ ਕੀਤਾ ਗਿਆ ਸੀ ਅਤੇ ਪੰਜ ਸਾਲਾਂ ਵਿੱਚ ਸ਼ੁਰੂ ਹੋਣ ਵਾਲੇ ਭੁਗਤਾਨਾਂ ਦੇ ਨਾਲ। ਇਸ ਕਰਜ਼ੇ ਦੀ ਅਦਾਇਗੀ 1940 ਤੋਂ 1943 ਤੱਕ ਕੀਤੀ ਜਾਣੀ ਸੀ (22 ਜੂਨ, 1941 ਤੱਕ, ਯੂਐਸਐਸਆਰ ਨੇ ਇਸ ਕਰਜ਼ੇ ਦੀ ਵਾਪਸੀ ਸ਼ੁਰੂ ਨਹੀਂ ਕੀਤੀ ਸੀ ਅਤੇ ਇਹ ਕੁਦਰਤੀ ਤੌਰ 'ਤੇ ਯੁੱਧ ਦੇ ਸ਼ੁਰੂ ਹੋਣ ਨਾਲ ਰਾਈਟ ਆਫ ਹੋ ਗਿਆ ਸੀ)। ਕ੍ਰੈਡਿਟ ਫੰਡਾਂ ਵਿੱਚੋਂ, ਯੂਐਸਐਸਆਰ ਨੇ ਸਿਰਫ 151 ਮਿਲੀਅਨ ਰੀਕਮਾਰਕਸ ਦੀ ਵਰਤੋਂ ਕੀਤੀ।
ਜਰਮਨੀ ਇੱਕ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਕਰਨ ਲਈ ਯਤਨ ਕਰ ਰਿਹਾ ਹੈ। ਅਜਿਹਾ ਸਮਝੌਤਾ 1 ਮਾਰਚ, 1938 ਨੂੰ ਹੋਇਆ ਸੀ। ਇਹ ਕਲਪਨਾ ਕੀਤੀ ਗਈ ਸੀ ਕਿ ਵਪਾਰਕ ਟਰਨਓਵਰ ਦੀ ਉਪਰਲੀ ਸੀਮਾ 1934-1935 ਦੇ ਪੱਧਰ ਹੋਵੇਗੀ। ਕੁਝ ਵਸਤੂਆਂ ਲਈ, ਸਪਲਾਈ ਵਧ ਗਈ। 19 ਦਸੰਬਰ 1938 ਨੂੰ ਇਹ ਸਮਝੌਤਾ ਹੋਰ ਸਾਲ ਲਈ ਵਧਾ ਦਿੱਤਾ ਗਿਆ। ਇਸ ਤੋਂ ਇਲਾਵਾ, ਯੂਐਸਐਸਆਰ ਨੂੰ ਇੱਕ ਨਵੇਂ ਕਰਜ਼ੇ ਬਾਰੇ ਰੁਕ-ਰੁਕ ਕੇ ਗੱਲਬਾਤ ਕੀਤੀ ਗਈ। ਪਰ ਫਿਰ ਵੀ, ਇਨ੍ਹਾਂ ਸਮਝੌਤਿਆਂ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਨੂੰ ਬਹੁਤ ਜ਼ਿਆਦਾ ਸੁਰਜੀਤ ਨਹੀਂ ਕੀਤਾ। ਹਾਲਾਂਕਿ ਯੂਐਸਐਸਆਰ ਅਤੇ ਜਰਮਨੀ ਵਿਚਕਾਰ ਵਪਾਰ ਬੰਦ ਨਹੀਂ ਹੋਇਆ.
__________________________________________
ਇਸ ਲਈ, ਵਪਾਰਕ ਸਬੰਧ ਉਹ ਲਾਈਨ ਸਨ ਜਿਸ ਦੇ ਨਾਲ ਜਰਮਨ-ਸੋਵੀਅਤ ਸਬੰਧ ਲਗਾਤਾਰ ਬਣਾਏ ਗਏ ਸਨ. ਜਰਮਨੀ ਦੁਆਰਾ ਚੈੱਕ ਗਣਰਾਜ ਉੱਤੇ ਕਬਜ਼ਾ ਕਰਨ ਨਾਲ ਇਹ ਸਬੰਧ ਹੋਰ ਵੀ ਗੂੜ੍ਹੇ ਅਤੇ ਗੁੰਝਲਦਾਰ ਹੋ ਗਏ। ਤੱਥ ਇਹ ਹੈ ਕਿ 1935 ਵਿੱਚ, ਚੈਕੋਸਲੋਵਾਕੀਆ ਨੇ ਆਪਣੇ ਸਕੋਡਾ ਮਿਲਟਰੀ ਫੈਕਟਰੀਆਂ ਤੋਂ ਉਤਪਾਦਾਂ ਦਾ ਆਰਡਰ ਕਰਨ ਲਈ ਯੂਐਸਐਸਆਰ ਨੂੰ ਇੱਕ ਕਰਜ਼ਾ ਅਲਾਟ ਕੀਤਾ ਸੀ। ਇਸ ਤੋਂ ਇਲਾਵਾ, ਯੂਐਸਐਸਆਰ ਨੇ ਕੁਝ ਕੰਮ ਕਰਨ ਲਈ ਸਕੋਡਾ ਨਾਲ ਸਮਝੌਤੇ ਕੀਤੇ। ਚੈੱਕ ਗਣਰਾਜ 'ਤੇ ਕਬਜ਼ਾ ਕਰਨ ਦੇ ਨਾਲ, ਜਰਮਨਾਂ ਨੇ ਚੈਕੋਸਲੋਵਾਕੀਆ ਦੀਆਂ ਪੁਰਾਣੀਆਂ ਸੰਧੀਆਂ ਦੀ ਵੈਧਤਾ ਦੀ ਪੁਸ਼ਟੀ ਕਰਨ ਲਈ 22 ਮਾਰਚ ਨੂੰ ਹਿਟਲਰ ਦੁਆਰਾ ਇੱਕ ਫ਼ਰਮਾਨ ਜਾਰੀ ਕਰਨ ਦੇ ਬਾਵਜੂਦ, ਖਰੀਦਦਾਰੀ ਨੂੰ ਲਾਗੂ ਕਰਨ ਵਿੱਚ ਰੁਕਾਵਟਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧ ਵਿੱਚ, 5 ਅਪ੍ਰੈਲ, 1939 ਨੂੰ, ਲਿਟਵਿਨੋਵ ਨੇ ਜਰਮਨੀ ਵਿੱਚ ਯੂਐਸਐਸਆਰ ਦੇ ਸੰਪੂਰਨ ਪ੍ਰਤੀਨਿਧੀ ਏ. ਮੇਰੇਕਾਲੋਵ (127) ਨੂੰ ਨਿਰਦੇਸ਼ ਦਿੱਤੇ:
ਜੀਨ. ਬਰਖੌਸੇਨ, ਜਰਮਨ ਕਮਾਂਡ ਦਾ ਇੱਕ ਪ੍ਰਤੀਨਿਧੀ, ਚੈਕੋਸਲੋਵਾਕੀਆ ਵਿੱਚ ਸਕੋਡਾ ਕੰਪਨੀ ਦੁਆਰਾ ਤੋਪਖਾਨੇ ਦੀਆਂ ਪ੍ਰਣਾਲੀਆਂ ਦੇ ਪ੍ਰੋਟੋਟਾਈਪਾਂ ਅਤੇ ਡਰਾਇੰਗਾਂ ਦੇ ਉਤਪਾਦਨ ਲਈ ਮਿਤੀ 6 ਅਪ੍ਰੈਲ, 1938 ਅਤੇ ਮਿਤੀ 20 ਜੂਨ ਨੂੰ ਤੋਪਖਾਨੇ ਦੀਆਂ ਪ੍ਰਣਾਲੀਆਂ ਦੇ ਫੋਰਜਿੰਗ ਲਈ ਇਕਰਾਰਨਾਮੇ ਦੇ ਲਾਗੂ ਕਰਨ ਵਿੱਚ ਰੁਕਾਵਟ ਪਾ ਰਿਹਾ ਹੈ, 1938, ਅਤੇ ਇਹ ਵੀ ਫੈਕਟਰੀਆਂ ਨੂੰ ਸਾਡੇ ਇੰਜੀਨੀਅਰਾਂ ਦੇ ਕਮਿਸ਼ਨ ਦੀ ਆਗਿਆ ਨਹੀਂ ਦਿੰਦਾ. ਉਸੇ ਸਮੇਂ, ਜਨਰਲ. ਬਰਖੌਸੇਨ ਸਾਨੂੰ ਦੋ ਐਂਟੀ-ਏਅਰਕ੍ਰਾਫਟ ਬੰਦੂਕਾਂ ਅਤੇ ਇਕਰਾਰਨਾਮੇ ਦੇ ਅਧੀਨ ਪਹਿਲਾਂ ਹੀ ਨਿਰਮਿਤ ਇੱਕ ਤੋਪਖਾਨਾ ਫਾਇਰ ਕੰਟਰੋਲ ਯੰਤਰ ਪ੍ਰਦਾਨ ਕਰਨ ਤੋਂ ਰੋਕ ਰਿਹਾ ਹੈ।
ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰੋ ਅਤੇ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਤੁਰੰਤ ਨਿਰਦੇਸ਼ਾਂ ਦੀ ਮੰਗ ਕਰੋ ਜੋ ਸਕੋਡਾ ਨੂੰ ਜ਼ਿਕਰ ਕੀਤੇ ਸਮਝੌਤਿਆਂ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਤੋਂ ਰੋਕਦੀਆਂ ਹਨ, ਜਿਸ ਦੇ ਅਨੁਸਾਰ ਅਸੀਂ ਪੇਸ਼ਗੀ ਅਤੇ ਨਿਯਮਤ ਭੁਗਤਾਨ ਕੀਤੇ ਹਨ।
18 ਅਪ੍ਰੈਲ ਨੂੰ, ਏ. ਮੇਰੇਕਾਲੋਵ ਨੇ ਇਸ ਮੁੱਦੇ 'ਤੇ ਈ. ਵੇਇਜ਼ਸੇਕਰ (ਜਰਮਨ ਵਿਦੇਸ਼ ਮੰਤਰਾਲੇ ਦੇ ਰਾਜ ਸਕੱਤਰ) ਨੂੰ ਸੰਬੋਧਿਤ ਕੀਤਾ (128):
ਜਰਮਨ ਫੌਜੀ ਅਧਿਕਾਰੀਆਂ ਦੇ ਸਿੱਧੇ ਦਖਲ ਦਾ ਹਵਾਲਾ ਦਿੰਦੇ ਹੋਏ, ਵਪਾਰ ਮਿਸ਼ਨ ਅਤੇ ਸਕੋਡਾ ਦੇ ਵਿਚਕਾਰ ਵਪਾਰਕ ਸਬੰਧਾਂ ਦੇ ਪੱਧਰ ਤੱਕ ਮੁੱਦੇ ਨੂੰ ਲਿਜਾਣ ਦੀ ਵੇਇਜ਼ਸੇਕਰ ਦੀ ਕੋਸ਼ਿਸ਼ ਨੂੰ ਰੱਦ ਕਰਨ ਤੋਂ ਬਾਅਦ, ਮੈਂ ਤੁਰੰਤ ਵਿਸੰਗਤੀਆਂ ਨੂੰ ਖਤਮ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਕੋਡਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਾ ਹੈ। ਇਹ ਵਿਚਾਰ ਪ੍ਰਗਟ ਕਰਨ ਤੋਂ ਬਾਅਦ ਕਿ ਇਹ ਉਪਾਅ ਅਸਥਾਈ ਸਨ, ਵੇਇਜ਼ਸੇਕਰ ਨੇ ਸਵਾਲ ਅਤੇ ਜਵਾਬ ਦਾ ਅਧਿਐਨ ਕਰਨ ਦਾ ਵਾਅਦਾ ਕੀਤਾ, ਮਜ਼ਾਕ ਨਾਲ ਨੋਟ ਕੀਤਾ: ਜਦੋਂ ਸਵਾਲ ਹਵਾਈ ਸਮਝੌਤੇ ਬਾਰੇ ਹੈ ਤਾਂ ਤੁਸੀਂ ਬੰਦੂਕਾਂ ਨੂੰ ਕਿਵੇਂ ਸਮਰਪਣ ਕਰ ਸਕਦੇ ਹੋ।
ਪਰ ਉਸੇ ਸਮੇਂ, E. Weizsäcker ਨੇ A. Merekalov (128) ਨੂੰ ਰਿਪੋਰਟ ਕੀਤੀ:
ਜਰਮਨੀ ਦੇ ਯੂਐਸਐਸਆਰ ਨਾਲ ਬੁਨਿਆਦੀ ਸਿਆਸੀ ਮਤਭੇਦ ਹਨ। ਫਿਰ ਵੀ, ਉਹ ਉਸ ਨਾਲ ਆਰਥਿਕ ਸਬੰਧ ਬਣਾਉਣਾ ਚਾਹੁੰਦੀ ਹੈ।
E. Weizsäcker ਦੇ ਸ਼ਬਦ ਬਹੁਤ ਜ਼ਾਹਰ ਕਰਦੇ ਹਨ। ਕਿਸੇ ਵੀ ਸਿਆਸੀ ਵਿਰੋਧਤਾਈ ਦੇ ਬਾਵਜੂਦ, ਯੂਐਸਐਸਆਰ ਅਤੇ ਜਰਮਨੀ ਸੰਭਾਵੀ ਆਰਥਿਕ ਭਾਈਵਾਲ ਬਣੇ ਰਹੇ।
3 ਮਈ ਨੂੰ, ਵੀ. ਮੋਲੋਟੋਵ ਨੇ ਲਿਟਵਿਨੋਵ ਦੀ ਥਾਂ ਵਿਦੇਸ਼ੀ ਮਾਮਲਿਆਂ ਦੇ ਕਮਿਸ਼ਨ ਦੇ ਪੀਪਲਜ਼ ਕਮਿਸਰ ਵਜੋਂ ਨਿਯੁਕਤ ਕੀਤਾ। ਬਹੁਤ ਸਾਰੀਆਂ ਵਿਦੇਸ਼ੀ ਸਰਕਾਰਾਂ ਨੇ ਇਸਨੂੰ ਸਮੂਹਿਕ ਸੁਰੱਖਿਆ ਦੀ ਨੀਤੀ ਤੋਂ ਵਿਦਾ ਹੋਣ ਵਜੋਂ ਸਮਝਿਆ ਜਿਸਦਾ ਲਿਟਵਿਨੋਵ ਨੇ ਪਾਲਣ ਕੀਤਾ ਸੀ। ਜਰਮਨਾਂ ਨੇ ਵੀ ਇਸ ਨੂੰ ਯੂਐਸਐਸਆਰ ਨੂੰ ਉਨ੍ਹਾਂ ਲਈ ਵਧੇਰੇ ਸਵੀਕਾਰਯੋਗ ਸਥਿਤੀ ਲੈਣ ਲਈ ਮਨਾਉਣ ਦੇ ਮੌਕੇ ਵਜੋਂ ਦੇਖਿਆ। ਪਰ ਦਸਤਾਵੇਜ਼ ਅਤੇ ਗੱਲਬਾਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਲਿਟਵਿਨੋਵ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ (ਹਾਲਾਂਕਿ ਇਹ ਕਹਿਣਾ ਬਿਹਤਰ ਹੈ ਕਿ ਇਹ ਸੋਵੀਅਤ ਸਰਕਾਰ ਦਾ ਫੈਸਲਾ ਸੀ, ਅਤੇ ਖਾਸ ਤੌਰ 'ਤੇ ਲਿਟਵਿਨੋਵ ਦਾ ਨਹੀਂ) ਜਾਰੀ ਰਿਹਾ। ਹੁਣ ਵੀ. ਮੋਲੋਟੋਵ ਇੱਕ ਸਾਂਝੇ ਸਮਝੌਤੇ ਨੂੰ ਪੂਰਾ ਕਰਨ ਲਈ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਨਾਲ ਗੱਲਬਾਤ ਕਰ ਰਿਹਾ ਸੀ। ਇਸ ਦਾ ਵਰਣਨ ਪਿਛਲੇ ਭਾਗਾਂ ਵਿੱਚ ਕੀਤਾ ਗਿਆ ਹੈ। ਇਸ ਲਈ ਵਿਦੇਸ਼ ਨੀਤੀ ਵਿੱਚ ਯੂਐਸਐਸਆਰ ਦੇ ਵਿਵਹਾਰ ਦੀ ਆਮ ਲਾਈਨ ਨੂੰ ਸੁਰੱਖਿਅਤ ਰੱਖਿਆ ਗਿਆ ਹੈ.
ਇਸ ਦੇ ਨਾਲ ਹੀ, ਵਿਦੇਸ਼ ਨੀਤੀ ਵਿਭਾਗ ਦੇ ਮੁਖੀ ਵਿੱਚ ਕੋਈ ਵੀ ਤਬਦੀਲੀ ਸੰਭਾਵੀ ਤੌਰ 'ਤੇ ਨਵੇਂ ਮੌਕਿਆਂ ਦੀ ਇੱਕ ਵਿੰਡੋ ਖੋਲ੍ਹਦੀ ਹੈ। ਜਰਮਨਾਂ ਦਾ ਮੰਨਣਾ ਸੀ ਕਿ ਵੀ. ਮੋਲੋਟੋਵ ਦੇ ਆਉਣ ਨਾਲ ਉਨ੍ਹਾਂ ਲਈ ਮੌਕੇ ਦੀ ਅਜਿਹੀ ਵਿੰਡੋ ਖੁੱਲ੍ਹ ਗਈ ਸੀ। 6 ਮਈ (129) ਨੂੰ ਜੀ. ਅਸਟਾਖੋਵ (ਜਰਮਨੀ ਵਿੱਚ ਯੂਐਸਐਸਆਰ ਚਾਰਜ ਡੀ ਅਫੇਅਰਜ਼) ਦੁਆਰਾ ਵੀ. ਮੋਲੋਟੋਵ ਨੂੰ ਇੱਕ ਪੱਤਰ ਤੋਂ:
ਜਿੱਥੋਂ ਤੱਕ ਜਰਮਨਾਂ ਦੀ ਗੱਲ ਹੈ, ਉਸ ਤਬਦੀਲੀ ਵਿੱਚ ਆਪਣੀ ਦਿਲਚਸਪੀ ਨੂੰ ਛੁਪਾਉਣ ਅਤੇ ਕੋਸ਼ਿਸ਼ ਕੀਤੇ ਬਿਨਾਂ, ਮੁੱਖ ਤੌਰ 'ਤੇ ਅੰਗਰੇਜ਼ੀ-ਫ੍ਰੈਂਚ ਅਖਬਾਰਾਂ ਅਤੇ ਲੰਡਨ ਅਤੇ ਪੈਰਿਸ ਦੇ ਪੱਤਰ-ਵਿਹਾਰ ਦੇ ਹਵਾਲੇ ਚੁਣ ਕੇ, ਸਾਡੀ ਨੀਤੀ ਵਿੱਚ ਇੱਕ ਮੋੜ ਦੀ ਸੰਭਾਵਨਾ ਦਾ ਪ੍ਰਭਾਵ ਬਣਾਉਣ ਲਈ। ਭਾਵ ਉਹ ਚਾਹੁੰਦੇ ਹਨ (ਸਮੂਹਿਕ ਸੁਰੱਖਿਆ ਤੋਂ ਇੱਕ ਵਿਦਾਇਗੀ, ਆਦਿ)।), ਉਹ, ਕੁਝ ਅਪਵਾਦਾਂ ਦੇ ਨਾਲ, ਸਿੱਧੇ ਮੁਲਾਂਕਣ ਤੋਂ ਪਰਹੇਜ਼ ਕਰਦੇ ਹਨ ਅਤੇ ਆਪਣੇ ਆਪ ਨੂੰ ਤੱਥਾਂ ਦੇ ਅੰਕੜਿਆਂ (ਕਈ ਵਾਰ ਫਰਜ਼ੀ) ਦੀ ਪੇਸ਼ਕਾਰੀ ਤੱਕ ਸੀਮਤ ਕਰਨਾ ਪਸੰਦ ਕਰਦੇ ਹਨ, ਹਾਲਾਂਕਿ, ਕਾਫ਼ੀ ਹੱਦ ਤੱਕ ਸਹੀ ਫਾਰਮ.
ਤੁਹਾਡੀ ਜੀਵਨੀ ਨੂੰ ਅਧਿਕਾਰਤ ਵੋਲਕੀਸ਼ਰ ਬੀਓਬਾਕਟਰ ਵਿੱਚ ਕਾਫ਼ੀ ਵਿਨੀਤ (ਸਥਾਨਕ ਸਥਿਤੀਆਂ ਲਈ, ਬੇਸ਼ਕ) ਦਿੱਤਾ ਗਿਆ ਸੀ, ਅਤੇ ਨਾਲ ਹੀ ਇੰਕੌਰਸ ਲਈ ਸੈਂਸਰਸ਼ਿਪ ਦੇ ਖਾਤਮੇ ਬਾਰੇ ਇੱਕ ਸੰਦੇਸ਼। ਆਮ ਤੌਰ 'ਤੇ ਇੱਥੇ ਸਾਡੇ ਬਾਰੇ ਹਰ ਸੰਦੇਸ਼ ਨੂੰ ਗਾਲ੍ਹਾਂ ਦੇ ਨਾਲ ਦਿੱਤਾ ਜਾਂਦਾ ਹੈ, ਜੋ ਇਸ ਵਾਰ ਪ੍ਰੈਸ ਕਰਨ ਤੋਂ ਗੁਰੇਜ਼ ਕਰਦਾ ਹੈ। ਪਰ ਹੁਣ ਤੱਕ, ਬੇਸ਼ੱਕ, ਇਹ ਸਭ ਕਿਸੇ ਦੂਰਗਾਮੀ ਸਿੱਟੇ ਲਈ ਆਧਾਰ ਪ੍ਰਦਾਨ ਨਹੀਂ ਕਰਦਾ.
ਇੱਕ ਦਿਨ ਪਹਿਲਾਂ, 5 ਮਈ ਨੂੰ, ਜਰਮਨ ਵਿਦੇਸ਼ ਮੰਤਰਾਲੇ ਵਿੱਚ ਪੂਰਬੀ ਯੂਰਪੀਅਨ ਆਰਥਿਕ ਨੀਤੀ ਦੇ ਵਿਭਾਗ ਦੇ ਮੁਖੀ, ਕੇ. ਸ਼ਨੁਰਰੇ ਨੇ, ਪੂਰਣ ਸ਼ਕਤੀ ਦੇ ਪ੍ਰਤੀਨਿਧੀ ਏ. ਮੇਰੇਕਾਲੋਵ ਨੂੰ ਮੰਤਰਾਲੇ ਵਿੱਚ ਸੱਦਾ ਦਿੱਤਾ। (130):
ਉਸਨੇ ਮੈਨੂੰ ਸ਼ਨੂਰ ਦੇ ਦਫਤਰ ਵਿੱਚ ਬੁਲਾਇਆ ਅਤੇ ਕਿਹਾ ਕਿ, ਪ੍ਰਾਗ ਵਿੱਚ ਵਪਾਰਕ ਮਿਸ਼ਨ ਅਤੇ ਸਕੋਡਾ ਪਲਾਂਟ ਵਿਚਕਾਰ ਸਮਝੌਤਿਆਂ ਬਾਰੇ ਸਾਡੇ ਨੋਟ ਦੇ ਅਨੁਸਾਰ, ਜਰਮਨ ਸਰਕਾਰ ਦਾ ਮੰਨਣਾ ਹੈ ਕਿ ਇਹ ਸਮਝੌਤਿਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਫੌਜੀ ਅਧਿਕਾਰੀਆਂ ਅਤੇ ਸਕੋਡਾ ਪਲਾਂਟ ਨੂੰ ਸਬੰਧਤ ਹਦਾਇਤਾਂ ਦਿੱਤੀਆਂ ਗਈਆਂ ਸਨ। ਉਹ ਮੈਨੂੰ ਇਸ ਗੱਲ ਨੂੰ ਤੁਹਾਡੇ ਧਿਆਨ ਵਿੱਚ ਲਿਆਉਣ ਲਈ ਕਹਿੰਦਾ ਹੈ, ਇਹ ਯਕੀਨ ਦਿਵਾਉਂਦਾ ਹੈ ਕਿ ਕੰਪਨੀ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਵਿੱਚ ਹੁਣ ਤੋਂ ਕੋਈ ਰੁਕਾਵਟ ਨਹੀਂ ਆਵੇਗੀ।
ਸਕੋਡਾ ਪਲਾਂਟ ਨੂੰ ਸੋਵੀਅਤ ਆਰਡਰਾਂ ਨਾਲ ਮਸਲਾ ਹੱਲ ਹੋ ਗਿਆ ਸੀ, "ਫੌਜੀ ਅਧਿਕਾਰੀਆਂ ਅਤੇ ਸਕੋਡਾ ਪਲਾਂਟ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ।" ਇਸ ਨੂੰ ਪਹਿਲਾਂ ਕਰਨ ਤੋਂ ਕਿਸ ਚੀਜ਼ ਨੇ ਰੋਕਿਆ (ਆਖ਼ਰਕਾਰ, 17 ਅਪ੍ਰੈਲ ਨੂੰ, ਜਰਮਨ ਪੱਖ ਨੇ ਸਥਿਤੀ ਨੂੰ ਸੁਲਝਾਉਣ ਦਾ ਵਾਅਦਾ ਕੀਤਾ)? ਸਾਫ਼ ਹੈ ਕਿ ਇਹ ਇੱਕ ਸਿਆਸੀ ਕਦਮ ਸੀ।
ਚੈੱਕ ਗਣਰਾਜ ਦੇ ਜਰਮਨੀ ਨਾਲ ਮਿਲਾਏ ਜਾਣ ਦੇ ਸੰਦਰਭ ਵਿੱਚ, ਉੱਥੇ ਸਥਿਤ ਸੋਵੀਅਤ ਵਪਾਰ ਮਿਸ਼ਨ ਨੂੰ ਪੁਨਰਗਠਿਤ ਕਰਨ ਦੀ ਲੋੜ ਸੀ। ਯੂਐਸਐਸਆਰ ਲਈ ਚੈੱਕ ਗਣਰਾਜ ਦੇ ਨਾਲ ਮਿਲਟਰੀ-ਆਰਥਿਕ ਸਹਿਯੋਗ ਬਹੁਤ ਮਹੱਤਵਪੂਰਨ ਸੀ। ਚੈੱਕ ਮਿਲਟਰੀ-ਇੰਡਸਟ੍ਰੀਅਲ ਕੰਪਲੈਕਸ ਨੇ ਯੂਐਸਐਸਆਰ ਨੂੰ ਨਵੀਂ ਫੌਜੀ ਤਕਨਾਲੋਜੀਆਂ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਜਿਸਦੀ ਇਸਦੀ ਲੋੜ ਸੀ। ਜਰਮਨ ਪੱਖ ਨੂੰ ਪ੍ਰਾਗ ਵਿੱਚ ਵਪਾਰਕ ਮਿਸ਼ਨ ਨੂੰ ਬਰਲਿਨ ਵਪਾਰ ਮਿਸ਼ਨ ਦੀ ਇੱਕ ਸ਼ਾਖਾ ਵਿੱਚ ਪੁਨਰਗਠਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਉਸੇ ਸਮੇਂ, ਯੂਐਸਐਸਆਰ ਅਤੇ ਚੈਕੋਸਲੋਵਾਕੀਆ ਵਿਚਕਾਰ 1935 ਦੇ ਵਪਾਰ ਸਮਝੌਤੇ ਵਿੱਚ ਪ੍ਰਦਾਨ ਕੀਤੇ ਗਏ ਸਾਰੇ ਅਧਿਕਾਰ ਬਰਕਰਾਰ ਰੱਖੇ ਗਏ ਸਨ। K. Schnurre ਨੇ 15 ਮਈ ਨੂੰ ਜੀ. ਅਸਟਾਖੋਵ ਨਾਲ ਮੁਲਾਕਾਤ ਕੀਤੀ ਅਤੇ ਸੋਵੀਅਤ ਪ੍ਰਸਤਾਵਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ "ਮਸਲਾ ਸਕਾਰਾਤਮਕ ਢੰਗ ਨਾਲ ਹੱਲ ਕੀਤਾ ਜਾਵੇਗਾ।"
1. ਏ. ਮੇਰੇਕਾਲੋਵ 1938-1939 ਵਿੱਚ ਜਰਮਨੀ ਵਿੱਚ ਯੂਐਸਐਸਆਰ ਦੇ ਸੰਪੂਰਨ ਪ੍ਰਤੀਨਿਧੀ। 2. ਜੀ. ਅਸਟਾਖੋਵ, 1937-1939 ਵਿੱਚ ਜਰਮਨੀ ਵਿੱਚ ਯੂਐਸਐਸਆਰ ਦੇ ਚਾਰਜ ਡੀ'ਅਫੇਇਰਸ। 3. ਏ. ਸ਼ਕਵਰਤਸੇਵ, 1939-1940 ਵਿੱਚ ਜਰਮਨੀ ਵਿੱਚ ਯੂਐਸਐਸਆਰ ਦੇ ਸੰਪੂਰਨ ਪ੍ਰਤੀਨਿਧੀ।
ਫਿਰ ਕੇ. ਸ਼ਨੂਰ (131):
ਸੋਵੀਅਤ-ਜਰਮਨ ਸਬੰਧਾਂ ਨੂੰ ਸੁਧਾਰਨ ਦੇ ਵਿਸ਼ੇ 'ਤੇ ਛੋਹਿਆ। ਮੇਰੀ ਟਿੱਪਣੀ ਦੇ ਜਵਾਬ ਵਿੱਚ ਕਿ, ਬਿਹਤਰ ਲਈ ਪ੍ਰੈਸ ਦੇ ਟੋਨ ਵਿੱਚ ਤਬਦੀਲੀ ਨੂੰ ਮਾਨਤਾ ਦਿੰਦੇ ਹੋਏ, ਸਾਡੇ ਕੋਲ ਅਜੇ ਵੀ ਜਰਮਨ ਨੀਤੀ ਵਿੱਚ ਇੱਕ ਬੁਨਿਆਦੀ ਤਬਦੀਲੀ ਬਾਰੇ ਗੱਲ ਕਰਨ ਲਈ ਕੋਈ ਡੇਟਾ ਨਹੀਂ ਹੈ, ਸ਼ਨੂਰ ਨੇ ਇਹ ਭਰੋਸਾ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਜਰਮਨੀ ਦੇ ਪ੍ਰਤੀ ਕੋਈ ਹਮਲਾਵਰ ਇੱਛਾਵਾਂ ਨਹੀਂ ਹਨ। USSR ਅਤੇ ਪੁੱਛਦਾ ਹੈ ਕਿ ਸਾਡੇ ਅਵਿਸ਼ਵਾਸ ਨੂੰ ਦੂਰ ਕਰਨ ਲਈ ਕੀ ਚਾਹੀਦਾ ਹੈ. ਮੈਂ ਜਵਾਬ ਦਿੰਦਾ ਹਾਂ ਕਿ ਸਬੰਧਾਂ ਵਿੱਚ ਇੱਕ ਵੱਖਰਾ ਮਾਹੌਲ ਬਣਾਉਣਾ [ਜਰਮਨ] ਸਰਕਾਰ ਉੱਤੇ ਨਿਰਭਰ ਕਰਦਾ ਹੈ, ਪਰ ਜੇਕਰ ਦੂਜਾ ਪੱਖ ਅਜਿਹੀ ਤਤਪਰਤਾ ਦਿਖਾਵੇ ਤਾਂ ਅਸੀਂ ਸੁਧਾਰ ਦੀ ਸੰਭਾਵਨਾ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ।
ਇਸ ਲਈ, 15 ਮਈ, 1939 ਨੂੰ, ਜਰਮਨ ਪੱਖ ਨੇ ਪਹਿਲੀ ਵਾਰ (ਮੈਨੂੰ ਕੋਈ ਹੋਰ ਦਸਤਾਵੇਜ਼ ਨਹੀਂ ਮਿਲਿਆ) ਨੇ ਜਰਮਨ-ਸੋਵੀਅਤ ਸਬੰਧਾਂ ਨੂੰ ਸੁਧਾਰਨ ਦੀ ਗੱਲ ਸ਼ੁਰੂ ਕੀਤੀ। ਇਹ ਜਰਮਨੀ ਸੀ ਜਿਸ ਨੇ ਯੂਐਸਐਸਆਰ ਨਾਲ ਸਬੰਧਾਂ ਦੇ ਸੁਧਾਰ ਦੀ ਸ਼ੁਰੂਆਤ ਕੀਤੀ. ਸਪੱਸ਼ਟ ਤੌਰ 'ਤੇ, ਸਕੋਡਾ ਲਈ ਸੋਵੀਅਤ ਆਰਡਰਾਂ ਨਾਲ ਸਮੱਸਿਆਵਾਂ ਦਾ ਹੱਲ ਇਸ ਇੱਛਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ. ਯੂ.ਐੱਸ.ਐੱਸ.ਆਰ. ਦੇ ਸੰਬੰਧ ਵਿੱਚ ਜਰਮਨ ਪ੍ਰੈਸ ਦੀ ਸੁਰ ਬਦਲਣੀ ਸ਼ੁਰੂ ਹੋ ਗਈ - ਮਈ 1939। ਇਹ ਸਿਰਫ ਉੱਪਰ ਦੇ ਆਦੇਸ਼ਾਂ ਦੇ ਅਧੀਨ ਹੀ ਸੰਭਵ ਹੈ। ਜਿਵੇਂ ਕਿ ਜੀ. ਅਸਟਾਖੋਵ ਨੇ ਕੇ. ਸ਼ਨੂਰ ਨੂੰ ਦੱਸਿਆ, "ਸੰਬੰਧਾਂ ਵਿੱਚ ਇੱਕ ਵੱਖਰੇ ਮਾਹੌਲ ਦੀ ਸਿਰਜਣਾ ਜਰਮਨ ਪੱਖ 'ਤੇ ਨਿਰਭਰ ਕਰਦੀ ਹੈ।"
ਜਰਮਨ ਪੱਖ ਨੇ ਹੁਣ ਯੂਐਸਐਸਆਰ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਇਹ ਕਿਵੇਂ ਸਮਝਾਇਆ ਜਾ ਸਕਦਾ ਹੈ? ਜਰਮਨੀ ਦੀ ਸਥਿਤੀ ਬਾਰੇ ਕੀ ਜਾਣਿਆ ਜਾਂਦਾ ਹੈ:
- ਪੋਲੈਂਡ ਡਾਂਜ਼ਿਗ ਦੇ ਮੁੱਦਿਆਂ ਅਤੇ ਪੋਲਿਸ਼ ਕੋਰੀਡੋਰ ਰਾਹੀਂ ਬਾਹਰੀ ਸੜਕ ਦੇ ਮੁੱਦੇ 'ਤੇ ਕਾਇਮ ਰਿਹਾ (26 ਮਾਰਚ ਨੂੰ, ਪੋਲੈਂਡ ਨੇ ਜਰਮਨ ਪ੍ਰਸਤਾਵਾਂ ਦਾ ਨਕਾਰਾਤਮਕ ਜਵਾਬ ਦਿੱਤਾ);
- 3 ਅਪ੍ਰੈਲ ਨੂੰ, ਜਰਮਨੀ ਨੇ ਪੋਲਿਸ਼ ਮੁੱਦੇ ਦੇ ਫੌਜੀ ਹੱਲ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਹਥਿਆਰਬੰਦ ਫ਼ੌਜਾਂ ਹਮਲੇ ਲਈ ਤਿਆਰ ਹੋਣ ਦੀ ਮਿਤੀ 1 ਸਤੰਬਰ, 1939 ਸੀ;
- ਫਰਾਂਸ ਅਤੇ ਗ੍ਰੇਟ ਬ੍ਰਿਟੇਨ ਨੇ 31 ਮਾਰਚ ਨੂੰ ਪੋਲਿਸ਼ ਰਾਜ ਨੂੰ ਗਾਰੰਟੀ ਦਿੱਤੀ। ਇਸ ਦਾ ਮਤਲਬ ਹੈ ਕਿ ਜਰਮਨੀ ਲਈ ਦੋ ਮੋਰਚਿਆਂ 'ਤੇ ਜੰਗ ਸ਼ੁਰੂ ਹੋ ਸਕਦੀ ਹੈ।
ਜਰਮਨੀ ਇਹ ਜਾਣਨ ਲਈ ਚਿੰਤਤ ਸੀ ਕਿ ਕੀ ਫਰਾਂਸ ਅਤੇ ਗ੍ਰੇਟ ਬ੍ਰਿਟੇਨ ਇਸਦਾ ਵਿਰੋਧ ਕਰਨਗੇ ਜਾਂ ਨਹੀਂ। ਇਹ ਨਿਰਧਾਰਤ ਕਰੇਗਾ ਕਿ ਮੁੱਖ ਸ਼ਕਤੀਆਂ ਨੂੰ ਕਿਸ ਦੇ ਵਿਰੁੱਧ ਕੇਂਦਰਿਤ ਕਰਨਾ ਹੈ। ਫਰਾਂਸ ਅਤੇ ਗ੍ਰੇਟ ਬ੍ਰਿਟੇਨ ਦੁਆਰਾ ਨਿਰਣਾਇਕ ਕਾਰਵਾਈ ਜਰਮਨੀ ਨੂੰ ਹਮਲੇ ਤੋਂ ਰੋਕ ਸਕਦੀ ਸੀ। 1939 ਦੀ ਬਸੰਤ ਵਿੱਚ ਐਂਗਲੋ-ਫ੍ਰੈਂਚ ਹੈੱਡਕੁਆਰਟਰ ਦੀ ਗੱਲਬਾਤ ਵਿੱਚ, ਇਹ ਫੈਸਲਾ ਕੀਤਾ ਗਿਆ ਸੀ ਕਿ ਯੁੱਧ ਦੀ ਸਥਿਤੀ ਵਿੱਚ, ਗ੍ਰੇਟ ਬ੍ਰਿਟੇਨ ਅਤੇ ਫਰਾਂਸ ਇਸਦੇ ਪਹਿਲੇ ਪੜਾਅ 'ਤੇ ਆਪਣੇ ਆਪ ਨੂੰ ਜਰਮਨੀ ਦੇ ਵਿਰੁੱਧ ਸਿਰਫ ਆਰਥਿਕ ਉਪਾਵਾਂ ਤੱਕ ਸੀਮਤ ਕਰਨਗੇ, ਅਰਥਾਤ, ਇੱਕ ਨਾਕਾਬੰਦੀ। ਹਾਲਾਂਕਿ ਫਰਾਂਸ ਦੇ ਰਾਸ਼ਟਰੀ ਹਿੱਤਾਂ ਲਈ ਜਰਮਨ ਫੌਜਾਂ ਦੇ ਕਮਜ਼ੋਰ ਹਿੱਸੇ ਦੇ ਵਿਰੁੱਧ ਤੁਰੰਤ ਕਾਰਵਾਈ ਦੀ ਲੋੜ ਸੀ, ਜਿਸ ਵਿੱਚ ਟੈਂਕਾਂ ਅਤੇ ਜ਼ਿਆਦਾਤਰ ਜਹਾਜ਼ਾਂ ਦੀ ਘਾਟ ਸੀ। ਨਤੀਜੇ ਵਜੋਂ, ਆਪਣੇ ਸਾਰੇ ਅਸਲ ਸਹਿਯੋਗੀਆਂ ਨੂੰ ਸਮਰਪਣ ਕਰਨ ਤੋਂ ਬਾਅਦ, ਫਰਾਂਸ ਨੂੰ ਜਰਮਨੀ ਨਾਲ ਇਕ-ਇਕ ਕਰਕੇ ਅਤੇ ਆਪਣੇ ਖੇਤਰ 'ਤੇ ਲੜਨ ਲਈ ਮਜਬੂਰ ਕੀਤਾ ਗਿਆ।
ਜਰਮਨੀ ਨੂੰ ਸਹਿਯੋਗੀਆਂ ਦੀਆਂ ਯੋਜਨਾਵਾਂ ਬਾਰੇ ਪਤਾ ਸੀ ਕਿਉਂਕਿ ਇਸਨੇ ਪੋਲੈਂਡ ਉੱਤੇ ਮੁੱਖ ਹਮਲੇ ਦੀ ਯੋਜਨਾ ਬਣਾਈ ਸੀ। ਜਰਮਨੀ ਨੂੰ ਪੋਲੈਂਡ ਨੂੰ ਆਪਣਾ ਸੂਬਾ ਬਣਾਉਣ ਦੀ ਇਜਾਜ਼ਤ ਦਿੱਤੀ ਗਈ। ਪਰ ਪੋਲੈਂਡ ਦੇ ਖੇਤਰ ਵਿੱਚ ਯੂਐਸਐਸਆਰ ਦੁਆਰਾ ਦਾਅਵਾ ਕੀਤਾ ਗਿਆ ਪੱਛਮੀ ਯੂਕਰੇਨੀ ਅਤੇ ਬੇਲਾਰੂਸੀਅਨ ਜ਼ਮੀਨਾਂ ਸ਼ਾਮਲ ਹਨ। ਇਹਨਾਂ ਖੇਤਰਾਂ ਦੇ ਕਬਜ਼ੇ ਨੇ ਜਰਮਨੀ ਅਤੇ ਯੂਐਸਐਸਆਰ ਵਿਚਕਾਰ ਇੱਕ ਸੰਭਾਵੀ ਟਕਰਾਅ ਪੈਦਾ ਕੀਤਾ।
ਜਰਮਨੀ ਨੇ ਪੋਲੈਂਡ ਨੂੰ ਕੁਚਲ ਦਿੱਤਾ ਹੋਵੇਗਾ, ਇਸ ਵਿੱਚ ਕਿਸੇ ਨੂੰ ਸ਼ੱਕ ਨਹੀਂ ਸੀ। ਪਰ ਸਵਾਲ ਇਹ ਸੀ: ਅੱਗੇ ਕੀ? ਜਰਮਨੀ ਪਹਿਲਾਂ ਹੀ ਫਰਾਂਸ ਅਤੇ ਯੂਐਸਐਸਆਰ ਦੇ ਵਿਚਕਾਰ ਸਥਿਤ ਹੈ. ਜੇ ਜਰਮਨੀ ਪੱਛਮੀ ਸ਼ਕਤੀਆਂ ਦੇ ਵਿਰੁੱਧ ਇੱਕ ਹੜਤਾਲ ਦਾ ਨਿਰਦੇਸ਼ਨ ਕਰਨ ਦਾ ਫੈਸਲਾ ਕਰਦਾ ਹੈ, ਤਾਂ ਯੂਐਸਐਸਆਰ ਦੇ ਨਾਲ ਵਿਵਾਦਪੂਰਨ ਮੁੱਦਿਆਂ ਨੂੰ ਹੱਲ ਕਰਨਾ ਜ਼ਰੂਰੀ ਹੈ. ਪਰ ਇਸ ਮਾਮਲੇ ਵਿੱਚ, ਪੋਲਿਸ਼ ਪ੍ਰਦੇਸ਼ਾਂ 'ਤੇ ਯੂਐਸਐਸਆਰ ਨਾਲ ਇੱਕ ਸਮਝੌਤੇ 'ਤੇ ਆਉਣਾ ਜ਼ਰੂਰੀ ਹੈ. ਅਤੇ ਨਾ ਸਿਰਫ ਉਨ੍ਹਾਂ ਲਈ. ਅਜਿਹੇ ਸਮਝੌਤੇ ਨੂੰ ਜਰਮਨ-ਸੋਵੀਅਤ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਦੀ ਲੋੜ ਸੀ. ਜਿਸ ਦਾ ਆਧਾਰ ਆਰਥਿਕ ਸਬੰਧ ਸਨ।
ਜਰਮਨੀ ਨੇ ਯੂਐਸਐਸਆਰ ਵਿੱਚ ਆਪਣੇ ਰਾਜਦੂਤ ਰਾਹੀਂ ਸਬੰਧਾਂ ਨੂੰ ਸੁਧਾਰਨ ਦੇ ਮੁੱਦੇ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ। 28 ਜੂਨ ਨੂੰ, ਐਫ. ਸ਼ੁਲੇਨਬਰਗ ਨੇ ਵੀ. ਮੋਲੋਟੋਵ ਨਾਲ ਗੱਲਬਾਤ ਵਿੱਚ ਕਿਹਾ (132):
ਕਿ ਜਰਮਨ ਸਰਕਾਰ ਨਾ ਸਿਰਫ਼ ਸਧਾਰਣ ਕਰਨਾ ਚਾਹੁੰਦੀ ਹੈ, ਸਗੋਂ ਯੂਐਸਐਸਆਰ ਨਾਲ ਆਪਣੇ ਸਬੰਧਾਂ ਵਿੱਚ ਸੁਧਾਰ ਵੀ ਚਾਹੁੰਦੀ ਹੈ। ਉਸਨੇ ਅੱਗੇ ਕਿਹਾ ਕਿ ਰਿਬਨਟ੍ਰੋਪ ਦੀ ਤਰਫੋਂ ਉਸਦੇ ਦੁਆਰਾ ਦਿੱਤੇ ਗਏ ਇਸ ਬਿਆਨ ਨੂੰ ਹਿਟਲਰ ਦੀ ਮਨਜ਼ੂਰੀ ਮਿਲੀ ਸੀ।
ਹਿਟਲਰ ਨੇ ਨਿੱਜੀ ਤੌਰ 'ਤੇ ਜਰਮਨ-ਸੋਵੀਅਤ ਸਬੰਧਾਂ ਦੇ ਸੁਧਾਰ ਨੂੰ ਮਨਜ਼ੂਰੀ ਦਿੱਤੀ। ਅਤੇ ਇਹ ਸਾਰੀਆਂ ਘਟਨਾਵਾਂ ਉਸ ਦੀ ਪਹਿਲਕਦਮੀ 'ਤੇ ਹੋਈਆਂ। ਇਹ ਇਸ ਸਵਾਲ ਬਾਰੇ ਹੈ ਕਿ ਜਰਮਨੀ ਅਤੇ ਯੂਐਸਐਸਆਰ ਵਿਚਕਾਰ ਗੈਰ-ਹਮਲਾਵਰ ਸਮਝੌਤੇ ਦੀ ਸ਼ੁਰੂਆਤ ਕਰਨ ਵਾਲਾ ਕੌਣ ਸੀ। ਸ਼ੁਰੂਆਤ ਕਰਨ ਵਾਲਾ ਜਰਮਨੀ ਸੀ, ਦਸਤਾਵੇਜ਼ ਸਪੱਸ਼ਟ ਤੌਰ 'ਤੇ ਇਹ ਦਰਸਾਉਂਦੇ ਹਨ (ਮੈਂ ਇੱਥੇ ਦਿੱਤੇ ਦਸਤਾਵੇਜ਼ਾਂ ਨੂੰ ਪੂਰੀ ਤਰ੍ਹਾਂ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ - ਦਸਤਾਵੇਜ਼ ਕਿਤਾਬ ਦੇ ਅੰਤ ਵਿੱਚ ਦਿੱਤੇ ਗਏ ਹਨ)।
ਜਰਮਨ-ਸੋਵੀਅਤ ਸਬੰਧਾਂ ਨੂੰ ਸੁਧਾਰਨਾ ਔਖਾ ਸੀ। ਬਹੁਤ ਜ਼ਿਆਦਾ "ਗਲਤਫਹਿਮੀ" ਇਕੱਠੀ ਹੋ ਗਈ ਹੈ। ਜਰਮਨ ਪ੍ਰੈਸ, ਐਂਟੀ-ਕਮਿੰਟਰਨ ਪੈਕਟ, ਬਾਲਟਿਕ ਦੇਸ਼ਾਂ ਵਿੱਚ ਜਰਮਨ ਫੌਜੀ ਘੁਸਪੈਠ ਅਤੇ ਯੂਐਸਐਸਆਰ ਦੇ ਵਿਰੁੱਧ ਨਾਜ਼ੀ ਕੁਲੀਨ ਦੁਆਰਾ ਲਗਾਤਾਰ ਹਮਲਾਵਰ ਬਿਆਨਾਂ ਵਿੱਚ ਬਹੁਤ ਸਾਰੇ ਹਮਲੇ ਹਨ।
ਵੀ. ਸ਼ੁਲੇਨਬਰਗ ਨੇ ਵੀ. ਮੋਲੋਟੋਵ ਨੂੰ ਭਰੋਸਾ ਦਿਵਾਇਆ ਕਿ ਜਰਮਨੀ ਦੀ ਯੂ.ਐੱਸ.ਐੱਸ.ਆਰ. ਪ੍ਰਤੀ ਕੋਈ ਹਮਲਾਵਰ ਯੋਜਨਾ ਨਹੀਂ ਸੀ, ਕਿ ਐਂਟੀ-ਕਮਿੰਟਰਨ ਪੈਕਟ ਗ੍ਰੇਟ ਬ੍ਰਿਟੇਨ (ਕਿਵੇਂ?) ਦੇ ਵਿਰੁੱਧ ਨਿਰਦੇਸ਼ਿਤ ਕੀਤਾ ਗਿਆ ਸੀ ਅਤੇ ਬਾਲਟਿਕ ਦੇਸ਼ਾਂ ਨਾਲ ਸਮਝੌਤਾ "ਸ਼ਾਂਤੀ ਦੇ ਕਾਰਨ ਲਈ ਬੇਲੋੜਾ ਯੋਗਦਾਨ" ਸੀ। (ਦਿਲਚਸਪ ਸ਼ਬਦ). (132):
ਜਦੋਂ ਮੈਂ ਪੁੱਛਿਆ ਕਿ ਰਾਜਦੂਤ ਨੇ ਜਰਮਨੀ ਅਤੇ ਯੂਐਸਐਸਆਰ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੀਆਂ ਸੰਭਾਵਨਾਵਾਂ ਦੀ ਕਲਪਨਾ ਕਿਵੇਂ ਕੀਤੀ, ਤਾਂ ਸ਼ੁਲੇਨਬਰਗ ਨੇ ਜਵਾਬ ਦਿੱਤਾ ਕਿ ਸਾਨੂੰ ਸਬੰਧਾਂ ਨੂੰ ਸੁਧਾਰਨ ਦੇ ਰਾਹ 'ਤੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਹਰ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
ਗੱਲਬਾਤ ਵਿੱਚ, ਵੀ. ਮੋਲੋਟੋਵ ਨੇ ਜਰਮਨ ਪੱਖ ਤੋਂ ਪੁੱਛਿਆ ਕਿ ਉਨ੍ਹਾਂ ਨੇ ਸਬੰਧਾਂ ਨੂੰ ਸੁਧਾਰਨ ਦੀ ਕਲਪਨਾ ਕਿਵੇਂ ਕੀਤੀ। (132):
ਗੱਲਬਾਤ ਦੇ ਅੰਤ ਵਿੱਚ, ਸ਼ੁਲੇਨਬਰਗ ਨੇ ਦੁਬਾਰਾ ਸਾਡੀ ਪ੍ਰੈਸ ਨੂੰ "ਸੰਚਾਲਨ" ਕਰਨ ਲਈ ਕਿਹਾ, ਕਿਉਂਕਿ ਜਰਮਨ ਪ੍ਰੈਸ ਕਥਿਤ ਤੌਰ 'ਤੇ ਪਹਿਲਾਂ ਹੀ ਯੂਐਸਐਸਆਰ ਦੇ ਸਬੰਧ ਵਿੱਚ ਕਾਫ਼ੀ ਸੰਜਮ ਨਾਲ ਵਿਵਹਾਰ ਕਰ ਰਿਹਾ ਸੀ।
26 ਜੁਲਾਈ ਨੂੰ, ਕੇ. ਸ਼ਨੂਰ ਜੀ. ਅਸਟਾਖੋਵ ਨਾਲ ਵਧੇਰੇ ਸਪੱਸ਼ਟ ਸਨ, ਜਰਮਨੀ ਅਤੇ ਯੂਐਸਐਸਆਰ (133) ਦੋਵਾਂ ਲਈ ਸਬੰਧਾਂ ਨੂੰ ਸੁਧਾਰਨ ਦੇ ਲਾਭਾਂ ਵੱਲ ਇਸ਼ਾਰਾ ਕਰਦੇ ਹੋਏ:
ਮੈਂ ਸ਼ਨੂਰ ਨੂੰ ਪੁੱਛਿਆ ਕਿ ਕੀ ਉਸਨੂੰ ਪੂਰਾ ਯਕੀਨ ਸੀ ਕਿ ਉਪਰੋਕਤ ਸਭ ਕੁਝ ਨਾ ਸਿਰਫ ਉਸਦਾ ਨਿੱਜੀ ਦ੍ਰਿਸ਼ਟੀਕੋਣ ਸੀ, ਬਲਕਿ ਉੱਚ ਖੇਤਰਾਂ ਦੀਆਂ ਭਾਵਨਾਵਾਂ ਨੂੰ ਵੀ ਦਰਸਾਉਂਦਾ ਸੀ।
ਕੀ ਤੁਸੀਂ ਸੱਚਮੁੱਚ ਸੋਚਦੇ ਹੋ, ਉਸਨੇ ਜਵਾਬ ਦਿੱਤਾ, ਕਿ ਮੈਂ ਤੁਹਾਨੂੰ ਇਹ ਸਭ ਕੁਝ ਉੱਪਰ ਤੋਂ ਸਿੱਧੀਆਂ ਹਦਾਇਤਾਂ ਤੋਂ ਬਿਨਾਂ ਦੱਸਾਂਗਾ? ਉਸਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਇਹ ਬਿਲਕੁਲ ਸਹੀ ਦ੍ਰਿਸ਼ਟੀਕੋਣ ਹੈ ਜੋ ਰਿਬਨਟ੍ਰੋਪ ਦੁਆਰਾ ਰੱਖਿਆ ਗਿਆ ਹੈ, ਜੋ ਫੁਹਰਰ ਦੇ ਵਿਚਾਰਾਂ ਨੂੰ ਬਿਲਕੁਲ ਜਾਣਦਾ ਹੈ।
ਮੇਰੀ ਟਿੱਪਣੀ ਦੇ ਜਵਾਬ ਵਿੱਚ ਕਿ ਸਾਨੂੰ ਯਕੀਨ ਨਹੀਂ ਹੈ ਕਿ ਜਰਮਨ ਨੀਤੀ ਵਿੱਚ ਯੋਜਨਾਬੱਧ ਤਬਦੀਲੀ ਗੰਭੀਰ, ਗੈਰ-ਅਵਸਰਵਾਦੀ ਅਤੇ ਲੰਬੇ ਸਮੇਂ ਲਈ ਗਣਨਾ ਕੀਤੀ ਗਈ ਹੈ, ਸ਼ [ਨੂਰ] ਨੇ ਜਵਾਬ ਦਿੱਤਾ:
- ਮੈਨੂੰ ਦੱਸੋ, ਤੁਸੀਂ ਕੀ ਸਬੂਤ ਚਾਹੁੰਦੇ ਹੋ? ਅਸੀਂ ਅਭਿਆਸ ਵਿੱਚ ਇਹ ਸਾਬਤ ਕਰਨ ਲਈ ਤਿਆਰ ਹਾਂ ਕਿ ਅਸੀਂ ਕਿਸੇ ਵੀ ਮੁੱਦੇ 'ਤੇ ਸਮਝੌਤੇ 'ਤੇ ਪਹੁੰਚ ਸਕਦੇ ਹਾਂ ਅਤੇ ਕੋਈ ਗਾਰੰਟੀ ਦੇ ਸਕਦੇ ਹਾਂ। ਅਸੀਂ ਇਹ ਕਲਪਨਾ ਨਹੀਂ ਕਰ ਸਕਦੇ ਕਿ ਯੂਐਸਐਸਆਰ ਲਈ ਇੰਗਲੈਂਡ ਅਤੇ ਪੋਲੈਂਡ ਦਾ ਪੱਖ ਲੈਣਾ ਲਾਭਦਾਇਕ ਹੋਵੇਗਾ, ਜਦੋਂ ਕਿ ਸਾਡੇ ਨਾਲ ਸਮਝੌਤਾ ਕਰਨ ਦਾ ਹਰ ਮੌਕਾ ਹੈ। ਜੇ ਸੋਵੀਅਤ ਸਰਕਾਰ ਇਸ ਵਿਸ਼ੇ 'ਤੇ ਗੰਭੀਰਤਾ ਨਾਲ ਬੋਲਣ ਦੀ ਇੱਛਾ ਰੱਖਦੀ ਹੈ, ਤਾਂ ਤੁਸੀਂ ਅਜਿਹੇ ਬਿਆਨ ਸਿਰਫ ਮੇਰੇ ਤੋਂ ਹੀ ਨਹੀਂ, ਸਗੋਂ ਉੱਚ ਪੱਧਰੀ ਅਧਿਕਾਰੀਆਂ ਤੋਂ ਸੁਣ ਸਕਦੇ ਹੋ.
ਬਾਲਟਿਕ ਰਾਜਾਂ ਅਤੇ ਰੋਮਾਨੀਆ ਵਿੱਚ ਜਰਮਨ ਦੇ ਵਿਸਥਾਰ ਦੇ ਮੇਰੇ ਜ਼ਿਕਰ ਦੇ ਜਵਾਬ ਵਿੱਚ, ਸ਼ [ਨੂਰੇ] ਨੇ ਕਿਹਾ:
- ਇਹਨਾਂ ਦੇਸ਼ਾਂ ਵਿੱਚ ਸਾਡੀਆਂ ਗਤੀਵਿਧੀਆਂ ਕਿਸੇ ਵੀ ਤਰ੍ਹਾਂ ਤੁਹਾਡੇ ਹਿੱਤਾਂ ਦੀ ਉਲੰਘਣਾ ਨਹੀਂ ਕਰਦੀਆਂ ਹਨ। ਹਾਲਾਂਕਿ, ਜੇਕਰ ਗੰਭੀਰ ਗੱਲਬਾਤ ਦੀ ਗੱਲ ਆਉਂਦੀ ਹੈ, ਤਾਂ ਮੈਂ ਇਹ ਮੰਨਦਾ ਹਾਂ ਕਿ ਅਸੀਂ ਇਹਨਾਂ ਮਾਮਲਿਆਂ ਵਿੱਚ USSR ਨੂੰ ਪੂਰੀ ਤਰ੍ਹਾਂ ਮਿਲਾਂਗੇ। ਬਾਲਟਿਕ ਸਾਗਰ, ਸਾਡੀ ਰਾਏ ਵਿੱਚ, ਸਾਂਝਾ ਕੀਤਾ ਜਾਣਾ ਚਾਹੀਦਾ ਹੈ. ਖਾਸ ਤੌਰ 'ਤੇ ਬਾਲਟਿਕ ਦੇਸ਼ਾਂ ਦੀ ਗੱਲ ਕਰੀਏ ਤਾਂ ਅਸੀਂ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਨ ਲਈ ਤਿਆਰ ਹਾਂ ਜਿਵੇਂ ਯੂਕਰੇਨ ਪ੍ਰਤੀ। ਅਸੀਂ ਯੂਕਰੇਨ (ਉਨ੍ਹਾਂ ਹਿੱਸਿਆਂ ਨੂੰ ਛੱਡ ਕੇ ਜੋ ਪਹਿਲਾਂ ਆਸਟ੍ਰੀਆ-ਹੰਗਰੀ ਦਾ ਹਿੱਸਾ ਸਨ, ਜਿਸ ਬਾਰੇ ਸਥਿਤੀ ਅਸਪਸ਼ਟ ਹੈ) 'ਤੇ ਕਿਸੇ ਵੀ ਤਰ੍ਹਾਂ ਦੇ ਕਬਜ਼ੇ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ਪੋਲੈਂਡ ਦੇ ਸਬੰਧ ਵਿੱਚ ਇੱਕ ਸਮਝੌਤੇ 'ਤੇ ਪਹੁੰਚਣਾ ਹੋਰ ਵੀ ਆਸਾਨ ਹੋਵੇਗਾ...
ਇਹ ਮਹਿਸੂਸ ਕਰਦੇ ਹੋਏ ਕਿ ਗੱਲਬਾਤ ਬਹੁਤ ਦੂਰ ਜਾਣੀ ਸ਼ੁਰੂ ਹੋ ਗਈ ਸੀ, ਮੈਂ ਇਸਨੂੰ ਹੋਰ ਆਮ ਵਿਸ਼ਿਆਂ ਵੱਲ ਮੋੜ ਦਿੱਤਾ, ਆਮ ਤੌਰ 'ਤੇ ਯੂਕਰੇਨ ਅਤੇ ਰੂਸ ਲਈ ਜਰਮਨ ਅਭਿਲਾਸ਼ਾਵਾਂ ਬਾਰੇ ਗੱਲ ਕਰਦੇ ਹੋਏ, ਮੇਨ ਕੈਮਫ ਵਿੱਚ ਸਥਾਪਿਤ ਕੀਤਾ ਗਿਆ ਸੀ, ਜਿੱਥੇ ਇੰਗਲੈਂਡ ਨੂੰ ਜਰਮਨੀ ਦਾ ਇੱਕ ਸਹਿਯੋਗੀ ਮੰਨਿਆ ਜਾਂਦਾ ਹੈ।
- ਫੁਹਰਰ ਜ਼ਿੱਦੀ ਨਹੀਂ ਹੈ, ਪਰ ਉਹ ਵਿਸ਼ਵ ਸਥਿਤੀ ਵਿੱਚ ਸਾਰੀਆਂ ਤਬਦੀਲੀਆਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਦਾ ਹੈ. ਇਹ ਕਿਤਾਬ 16 ਸਾਲ ਪਹਿਲਾਂ ਪੂਰੀ ਤਰ੍ਹਾਂ ਵੱਖਰੀਆਂ ਹਾਲਤਾਂ ਵਿੱਚ ਲਿਖੀ ਗਈ ਸੀ। ਹੁਣ ਫੁਹਰਰ ਵੱਖਰਾ ਸੋਚਦਾ ਹੈ। ਹੁਣ ਮੁੱਖ ਦੁਸ਼ਮਣ ਇੰਗਲੈਂਡ ਹੈ। ਖਾਸ ਤੌਰ 'ਤੇ, ਜਰਮਨ-ਪੋਲਿਸ਼ ਦੋਸਤੀ ਦੇ ਟੁੱਟਣ ਦੇ ਨਤੀਜੇ ਵਜੋਂ ਪੂਰਬੀ ਯੂਰਪ ਵਿੱਚ ਇੱਕ ਪੂਰੀ ਤਰ੍ਹਾਂ ਨਵੀਂ ਸਥਿਤੀ ਪੈਦਾ ਹੋਈ ਸੀ।
ਮੈਂ ਜਾਪਾਨ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇਹ ਮੇਰੇ ਲਈ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਜਰਮਨੀ ਜਾਪਾਨ ਨਾਲ ਦੋਸਤੀ ਕਰਨ ਲਈ ਕਿਉਂ ਸਹਿਮਤ ਹੋਇਆ, ਇਸ ਤੱਥ ਦੇ ਬਾਵਜੂਦ ਕਿ ਚੀਨ ਕੋਲ ਇੱਕ ਵਿਸ਼ਾਲ ਬਾਜ਼ਾਰ ਅਤੇ ਕੱਚੇ ਮਾਲ ਦੇ ਵਿਸ਼ਾਲ ਭੰਡਾਰ ਹਨ ਜਿਨ੍ਹਾਂ ਦੀ ਜਰਮਨੀ ਨੂੰ ਜ਼ਰੂਰਤ ਹੈ, ਜਦਕਿ ਜਾਪਾਨ ਨਾਲ ਦੋਸਤੀ ਵੀ ਹੈ। ਜਿਵੇਂ ਕਿ ਇਟਲੀ ਦੇ ਨਾਲ, ਜਰਮਨੀ ਨੂੰ ਆਰਥਿਕ ਤੌਰ 'ਤੇ ਕੀਮਤੀ ਕੁਝ ਨਹੀਂ ਦੇਵੇਗਾ।
ਸ਼ਨੂਰ ਨੇ ਇਸ ਦਾ ਜਵਾਬ ਬਹੁਤ ਹੀ ਝਿਜਕਦੇ ਹੋਏ ਦਿੱਤਾ, ਜਿਵੇਂ ਕਿ ਇਹ ਸਪੱਸ਼ਟ ਕਰ ਰਿਹਾ ਹੋਵੇ ਕਿ ਮੇਰਾ ਸਵਾਲ ਇੱਕ ਦੁਖਦਾਈ ਸਥਾਨ 'ਤੇ ਹੈ.
- ਜਾਪਾਨ ਨਾਲ ਦੋਸਤੀ ਇੱਕ ਤੱਥ ਹੈ। ਪਰ ਅਸੀਂ ਮੰਨਦੇ ਹਾਂ ਕਿ ਇਹ ਯੂਐਸਐਸਆਰ ਅਤੇ ਜਰਮਨੀ ਵਿਚਕਾਰ ਦੋਸਤਾਨਾ ਸਬੰਧਾਂ ਦੀ ਸਥਾਪਨਾ ਵਿੱਚ ਕੋਈ ਰੁਕਾਵਟ ਨਹੀਂ ਹੈ। ਇਸ ਤੋਂ ਇਲਾਵਾ, ਇਹ ਸਾਨੂੰ ਜਾਪਦਾ ਹੈ ਕਿ ਯੂਐਸਐਸਆਰ ਅਤੇ ਜਾਪਾਨ ਵਿਚਕਾਰ ਸਬੰਧ ਵੀ ਬਿਹਤਰ ਲਈ ਬਦਲ ਸਕਦੇ ਹਨ.
ਮੈਂ ਵਿਸ਼ੇਸ਼ ਤੌਰ 'ਤੇ ਦਸਤਾਵੇਜ਼ਾਂ ਤੋਂ ਅਜਿਹੇ ਵੱਡੇ ਅੰਸ਼ਾਂ ਦਾ ਹਵਾਲਾ ਦਿੰਦਾ ਹਾਂ ਤਾਂ ਜੋ ਹਰ ਕੋਈ ਖਾਸ ਦਸਤਾਵੇਜ਼ਾਂ ਦੇ ਅਧਾਰ 'ਤੇ ਵਾਪਰ ਰਹੀਆਂ ਘਟਨਾਵਾਂ ਦਾ ਨਿਰਣਾ ਕਰ ਸਕੇ, ਜੋ ਸਮੇਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਜਰਮਨੀ ਸਾਰੇ ਮੁੱਦਿਆਂ 'ਤੇ ਸਹਿਮਤ ਹੋਣ ਅਤੇ ਕੋਈ ਗਾਰੰਟੀ ਦੇਣ ਲਈ ਤਿਆਰ ਸੀ। ਇਹ ਯੂਐਸਐਸਆਰ ਨਾਲ ਇੱਕ ਸੰਭਾਵੀ ਸਮਝੌਤੇ ਵਿੱਚ ਇਸਦੀ ਵੱਡੀ ਦਿਲਚਸਪੀ ਨੂੰ ਦਰਸਾਉਂਦਾ ਹੈ। ਇੱਕ ਸਮਝੌਤੇ ਦੀ ਖ਼ਾਤਰ, ਜਰਮਨੀ ਜਾਪਾਨ ਦੇ ਨਾਲ ਐਂਟੀ-ਕਮਿੰਟਰਨ ਪੈਕਟ ਦੀ ਉਲੰਘਣਾ ਕਰਨ ਲਈ ਤਿਆਰ ਸੀ (ਪਾਰਟੀਆਂ ਨੇ ਯੂਐਸਐਸਆਰ ਨਾਲ ਗੱਲਬਾਤ ਨਾ ਕਰਨ ਲਈ ਸਹਿਮਤੀ ਦਿੱਤੀ ਸੀ)। ਇਸ ਸਮਝੌਤੇ ਦੇ ਨਾਲ, ਜਰਮਨੀ ਨੇ ਅਸਲ ਵਿੱਚ ਆਪਣੇ ਸਹਿਯੋਗੀ ਜਾਪਾਨ ਨੂੰ ਬਦਲ ਦਿੱਤਾ, ਜੋ ਉਸ ਸਮੇਂ ਖਾਲਖਿਨ ਗੋਲ ਵਿੱਚ ਪੂਰੇ ਪੈਮਾਨੇ ਦੀ ਦੁਸ਼ਮਣੀ ਕਰ ਰਿਹਾ ਸੀ।
– – ਅੰਸ਼ ਦਾ ਅੰਤ – –
ਲਿੰਕ
[1] 1941 - ਪਾਠ ਅਤੇ ਸਿੱਟੇ। – ਐੱਮ.: ਵੋਏਨਿਜ਼ਦਾਤ, 1992. – ਪੀ. 52-53.
[2] ਹਲਦਰ ਐੱਫ. ਵਾਰ ਡਾਇਰੀ। 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਵੋਏਨਿਜ਼ਦਾਤ, 1968-1971
[3] ਜੀ. ਟੈਂਕ ਦੀਆਂ ਕਾਰਵਾਈਆਂ ਪ੍ਰਾਪਤ ਕੀਤੀਆਂ। – ਐੱਮ.: ਵੋਏਨਿਜ਼ਦਾਤ, 1961. – ਪੀ. 33-34.
[4] ਹਲਦਰ ਐੱਫ. ਵਾਰ ਡਾਇਰੀ। 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਮਿਲਟਰੀ ਪਬਲਿਸ਼ਿੰਗ ਹਾਊਸ, 1968-1971।
[5] ਜੀ. ਟੈਂਕ ਦੀਆਂ ਕਾਰਵਾਈਆਂ ਪ੍ਰਾਪਤ ਕੀਤੀਆਂ। – ਐੱਮ.: ਵੋਏਨਿਜ਼ਦਾਤ, 1961. – ਪੀ. 33-34.
[6] ਮੈਨਸਟਾਈਨ ਈ. ਹਾਰੀਆਂ ਜਿੱਤਾਂ। / ਕੰਪ. S. Pereslegin, R. Ismailov. - ਐਮ.: ਐਕਟ; ਸੇਂਟ ਪੀਟਰਸਬਰਗ ਟੇਰਾ ਫੈਂਟਾਸਟਿਕਾ, 1999. - ਪੰਨਾ 161-164.
[7] ਹਲਦਰ ਐੱਫ. ਵਾਰ ਡਾਇਰੀ। 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਮਿਲਟਰੀ ਪਬਲਿਸ਼ਿੰਗ ਹਾਊਸ, 1968-1971।
[8] AP RF, f. 3, ਓਪ. 64. ਡੀ. 675, ਪੀ.ਪੀ. 21-30.; http://bdsa.ru/sovnarkom-1940-year/1568-171-12-1940
[9] 1941: 2 ਕਿਤਾਬਾਂ ਵਿੱਚ। / ਕੰਪ. L. E. Reshin ਅਤੇ ਹੋਰ; ਐਡ. ਵੀ.ਪੀ. ਨੌਮੋਵਾ; ਦਾਖਲਾ ਕਲਾ। acad. ਏ.ਐਨ.ਯਾਕੋਵਲੇਵਾ. – ਐੱਮ.: ਇੰਟਰਨੈਸ਼ਨਲ ਫਾਊਂਡੇਸ਼ਨ “ਡੈਮੋਕਰੇਸੀ”, 1998। – ਪੀ. 500।
[10] https://www.1000dokumente.de/?c=dokument_de&dokument=0009_bar&l=ru&object=translation
[11] 1941. – ਐੱਮ.: ਐੱਮਐੱਫ “ਡੈਮੋਕਰੇਸੀ”, 1998। – ਪੀ. 484-498। ਦਸਤਾਵੇਜ਼ ਦਾ ਨਿਮਨਲਿਖਤ ਸਿਰਲੇਖ ਸੀ: “1940 ਲਈ ਤੈਨਾਤੀ ਯੋਜਨਾ 'ਤੇ ਦੱਖਣ-ਪੱਛਮੀ ਮੋਰਚੇ ਦੀ ਮਿਲਟਰੀ ਕੌਂਸਲ ਦੇ ਫੈਸਲੇ 'ਤੇ KOVO ਦੇ ਚੀਫ਼ ਆਫ਼ ਸਟਾਫ ਤੋਂ ਨੋਟ"; TsAMO RF f. 16, ਓ. 2951, ਡੀ. 239, ਐਲ..244-277. ਪ੍ਰਮਾਣਿਤ ਕਾਪੀ। ਦਸਤਾਵੇਜ਼ ਨੂੰ ਕੋਈ ਨੰਬਰ ਅਤੇ ਕੋਈ ਮਿਤੀ ਨਾ ਹੋਣ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਸੀ (ਇੱਕ ਮਿਤੀ ਦੀ ਬਜਾਏ ਇਹ ਕਿਹਾ ਗਿਆ ਸੀ ਕਿ "ਦਸੰਬਰ 1940 ਤੋਂ ਬਾਅਦ ਨਹੀਂ")।
[12] ਅਨਫਿਲੋਵ ਵੀ. ਏ. ਇਤਿਹਾਸ ਦੇ ਵਿਰੁੱਧ // ਨੇਜ਼ਾਵਿਸਿਮਾਇਆ ਗਜ਼ੇਟਾ, - 2000 (ਜਨਵਰੀ 27)। - ਨੰਬਰ 14; ਸਵੇਤਲੀਸ਼ਿਨ ਐਨ.ਏ. ਕਿਸਮਤ ਦੇ ਉੱਚੇ ਕਦਮ। - ਖਬਾਰੋਵਸਕ: 1992 - ਪੀ. 57-58.
[13] ਅਨਫਿਲੋਵ ਵੀ. ਏ. ਇਤਿਹਾਸ ਦੇ ਵਿਰੁੱਧ // ਨੇਜ਼ਾਵਿਸਿਮਯਾ ਗਜ਼ੇਟਾ, - 2000 (ਜਨਵਰੀ 27)। - ਨੰਬਰ 14.
[14] http://www.universalinternetlibrary.ru/book/69700/chitat_knigu.shtml
[15] ਮਿਲਟਰੀ ਹਿਸਟਰੀ ਮੈਗਜ਼ੀਨ। - 1989. - ਨੰਬਰ 3. - ਪੰਨਾ 64-65.
[16] Ibid., pp. 64-65.
[17] ਮਿਲਟਰੀ ਹਿਸਟਰੀ ਮੈਗਜ਼ੀਨ। - 1989. - ਨੰਬਰ 3. - ਪੰਨਾ 64-65.
[18] Ibid., pp. 64-65.
[19] ਮੈਨਸਟੀਨ ਈ. ਹਾਰੀਆਂ ਜਿੱਤਾਂ। / ਕੰਪ. S. Pereslegin, R. Ismailov. - ਐਮ.: ਐਕਟ; ਸੇਂਟ ਪੀਟਰਸਬਰਗ ਟੈਰਾ ਫੈਂਟਾਸਟਿਕਾ, 1999. - ਪੀ. 185.
[20] Ibid., pp. 186-187.
[21] 1941: 2 ਕਿਤਾਬਾਂ ਵਿੱਚ। ਕਿਤਾਬ 2 – ਐੱਮ.: ਇੰਟਰਨੈਸ਼ਨਲ ਫਾਊਂਡੇਸ਼ਨ “ਡੈਮੋਕਰੇਸੀ”, 1998। – ਪੀ. 501।
[22] ਹਲਦਰ ਐੱਫ. ਵਾਰ ਡਾਇਰੀ। 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਵੋਏਨਿਜ਼ਦਾਤ, 1968-1971
[23] ਚੂਏਵ ਐਫ.ਏ. "ਮੋਲੋਟੋਵ ਨਾਲ ਇੱਕ ਸੌ ਚਾਲੀ ਵਾਰਤਾਲਾਪ: ਐਫ. ਚੁਏਵ ਦੀ ਡਾਇਰੀ ਤੋਂ।" - ਐੱਮ.: ਟੇਰਾ, 1991 - ਪੀ. 22.
[24] http://bdsa.ru/sovnarkom-1941-year/2014-599-21-1941
[25] "...1941 ਦੀ ਬਸੰਤ ਵਿੱਚ ਰੂਸ ਨੂੰ ਤਬਾਹ ਕਰ ਦਿਓ।" (ਏ. ਹਿਟਲਰ, 31 ਜੁਲਾਈ, 1940): USSR ਅਤੇ ਜਰਮਨੀ ਦੀਆਂ ਖੁਫੀਆ ਸੇਵਾਵਾਂ ਤੋਂ ਦਸਤਾਵੇਜ਼। 1937-1945", ਕੰਪ. ਯਮਪੋਲਸਕੀ ਵੀ.ਪੀ. - ਐੱਮ.; ਕੁਚਕੋਵੋ ਫੀਲਡ, 2008. - ਪੀ. 517-518; http://bdsa.ru/persons-adopted-by-Stalin/1926-1941-1105
[26] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. – (ਐਮ. ਪੁਰਕਾਏਵ ਦੀਆਂ ਯਾਦਾਂ); TsAMO RF f. 15, ਓ. 178612, ਨੰ. 44, ਐੱਲ. 198-209.
[27] ਰੋਕੋਸੋਵਸਕੀ ਕੇ.ਕੇ. - ਐੱਮ.: ਵੋਏਨਿਜ਼ਡੈਟ, 1997. - ਪੀ.32.
[28] 26 ਮਾਰਚ, 1946 ਦੇ ਯੂਐਸਐਸਆਰ ਨੰਬਰ 664 ਦੇ ਮੰਤਰੀ ਮੰਡਲ ਦਾ ਮਤਾ // Izvestia. 1946. ਮਾਰਚ 27।
[29] 1941-1945 ਦੇ ਮਹਾਨ ਦੇਸ਼ਭਗਤ ਯੁੱਧ ਵਿੱਚ ਸੋਵੀਅਤ ਦਵਾਈ ਦਾ ਅਨੁਭਵ: 35 ਭਾਗਾਂ ਵਿੱਚ, 1949-1955।
[30] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ. / ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿੱਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017 - ਪੀ. 6.; TsAMO RF, f. 15. ਓਪ. 178612. 28. ਐਲ. 159.; TsAMO RF, f. 15. ਓਪ. 178612. 28. ਐਲ. 161.
[31] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ. / ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿੱਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017 - ਪੀ. 7.; TsAMO RF f. 15. ਓਪ. 178612. 45. ਐਲ. 54.
[32] Ibid., S. 9.; TsAMO RF f. 15. ਓਪ. 178612. 45. ਐਲ. 62-88.
[33] 1941-1945 ਦੇ ਮਹਾਨ ਦੇਸ਼ਭਗਤ ਯੁੱਧ ਦੀ ਰਣਨੀਤਕ ਰੂਪਰੇਖਾ। - ਐੱਮ.: ਵੋਏਨਿਜ਼ਦਾਤ, 1961।
[34] TsAMO RF F. 15. ਓਪ. 977441. ਡੀ. 2, 3.
[35] ਮਿਲਟਰੀ ਹਿਸਟਰੀ ਮੈਗਜ਼ੀਨ। - 1989. - ਨੰਬਰ 3. - ਪੰਨਾ 62-69; ਨੰ. 5. - ਪੰਨਾ 23-30.
[36] ਮੈਂ ਸਿਰਫ਼ ਯਾਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤੀ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਜਿਲਦਾਂ ਵਿੱਚ / ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿੱਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017।
[37] 1941 - ਪਾਠ ਅਤੇ ਸਿੱਟੇ। - ਐਮ.: ਮਿਲਟਰੀ ਪਬਲਿਸ਼ਿੰਗ ਹਾਊਸ - 1992. - ਅੰਤਿਕਾ 19.
[38] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿੱਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. – (ਵੀ. ਸਿਮਵੋਲੋਕੋਵ ਦੀਆਂ ਯਾਦਾਂ); TsAMO RF f. 15, ਓ. 178612, ਨੰ. 44, ਐੱਲ. 58-63.
[39] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤੀ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. - (ਪੀ. ਅਫਾਨਾਸਯੇਵ ਦੀਆਂ ਯਾਦਾਂ)।
[40] https://lenta.ru/articles/2015/08/08/aviationwar/
[41] ਮੈਨਸਟੀਨ ਈ. ਹਾਰੀਆਂ ਜਿੱਤਾਂ। / ਕੰਪ. S. Pereslegin, R. Ismailov. - ਐਮ.: ਐਕਟ; ਸੇਂਟ ਪੀਟਰਸਬਰਗ ਟੈਰਾ ਫੈਂਟਾਸਟਿਕਾ, 1999. - ਪੀ. 185.
[42] ਹਲਦਰ ਐੱਫ. ਵਾਰ ਡਾਇਰੀ। 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਵੋਏਨਿਜ਼ਦਾਤ, 1968-1971
[43] ਮੈਨਸਟਾਈਨ ਈ. ਹਾਰੀਆਂ ਜਿੱਤਾਂ। / ਕੰਪ. S. Pereslegin, R. Ismailov. - ਐਮ.: ਐਕਟ; ਸੇਂਟ ਪੀਟਰਸਬਰਗ ਟੈਰਾ ਫੈਂਟਾਸਟਿਕਾ, 1999. - ਪੀ. 186.
[44] 1941: 2 ਕਿਤਾਬਾਂ ਵਿੱਚ। ਕਿਤਾਬ 1./ ਕੰਪ. L. E. Reshin ਅਤੇ ਹੋਰ; ਐਡ. ਵੀ.ਪੀ. ਨੌਮੋਵਾ; ਦਾਖਲਾ ਕਲਾ। acad. ਏ.ਐਨ.ਯਾਕੋਵਲੇਵਾ. – ਐੱਮ.: ਇੰਟਰਨੈਸ਼ਨਲ ਫਾਊਂਡੇਸ਼ਨ “ਡੈਮੋਕਰੇਸੀ”, 1998। – ਪੀ. 433
[45] Ibid.
[46] ਗੁਡੇਰੀਅਨ ਜੀ. ਇੱਕ ਸਿਪਾਹੀ ਦੀਆਂ ਯਾਦਾਂ। - ਸਮੋਲੇਨਸਕ: ਰੁਸਿਚ, 1999. - ਪੀ. 208.
[47] Ibid., pp. 408-416.
[48] ਮਿਲਟਰੀ ਹਿਸਟਰੀ ਮੈਗਜ਼ੀਨ, 1989, ਨੰਬਰ 3. - ਪੰਨਾ 65
[49] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. – (ਐਮ. ਪੁਰਕਾਏਵ ਦੀਆਂ ਯਾਦਾਂ); TsAMO RF f. 15, ਓ. 178612, ਨੰ. 44, ਐੱਲ. 198-209.
[50] Ibid.
[51] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. – (ਜੀ. ਸ਼ੇਰਸਤੀਯੁਕ ਦੀਆਂ ਯਾਦਾਂ); TsAMO RF f. 15, ਓ. 178612, ਨੰ. 50, ਐੱਲ. 111-121.
[52] ਮੈਂ ਸਿਰਫ਼ ਯਾਦ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤੀ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. – (ਪੀ. ਨੋਵਿਚਕੋਵ ਦੀਆਂ ਯਾਦਾਂ); TsAMO RF f. 15, ਓ. 725588, ਨੰ. 13, ਐੱਲ. 210-233.
[53] ਮਿਲਟਰੀ ਹਿਸਟਰੀ ਮੈਗਜ਼ੀਨ, 1989. - ਨੰਬਰ 5. - ਪੰਨਾ 27
[54] ਚੇਰੇਵਿਚੇਨਕੋ ਯਾ. ਲੋਕ। ਜਿੱਤ। 1941 – 1945: ਲੇਖ। ਲੇਖ. ਯਾਦਾਂ। / Danishevsky I. M., Taratuta Zh ਦੁਆਰਾ ਸੰਕਲਿਤ. 1. - ਦੂਜਾ ਐਡੀ., ਜੋੜੋ। - ਐੱਮ.: ਪੋਲੀਟਿਜ਼ਡੈਟ, 1983. - 231 ਪੀ.
[55] Ibid.
[56] ਪੋਕਰਿਸ਼ਕਿਨ ਏ.ਆਈ. - ਐੱਮ.: ਵੋਏਨਿਜ਼ਦਤ, 1980. - ਪੀ. 5-15.
[57] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤੀ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. – ਪੀ. 428 (ਏ. ਕਿਸਲਿਟਸਿਨ ਦੀਆਂ ਯਾਦਾਂ); TsAMO RF, f. 15, ਓ. 725588, 29, ਐੱਲ. 39-46.
[58] "11ਵੀਂ ਮਕੈਨਾਈਜ਼ਡ ਕੋਰ ਦੇ 29ਵੇਂ ਟੈਂਕ ਡਿਵੀਜ਼ਨ ਦੇ ਲੜਾਕੂ ਕਾਰਜ।" ਯਾਦਾਂ ਨੂੰ ਗ੍ਰੋਡਨੋ ਰਾਜ ਦੇ ਇਤਿਹਾਸਕ ਅਤੇ ਪੁਰਾਤੱਤਵ ਅਜਾਇਬ ਘਰ ਦੇ ਫੰਡਾਂ ਵਿੱਚ ਰੱਖਿਆ ਗਿਆ ਹੈ. ਅਜਾਇਬ ਘਰ ਦੇ ਸਟਾਫ ਦੀ ਬੇਨਤੀ 'ਤੇ ਨਵੰਬਰ 1965 ਵਿੱਚ ਲਿਖੀ ਗਈ ਹੱਥ-ਲਿਖਤ।
[59] ਮੈਂ ਪੂਰੀ ਤਰ੍ਹਾਂ ਯਾਦਦਾਸ਼ਤ ਤੋਂ ਲਿਖ ਰਿਹਾ ਹਾਂ... ਮਹਾਨ ਦੇਸ਼ਭਗਤੀ ਯੁੱਧ ਦੇ ਪਹਿਲੇ ਦਿਨਾਂ ਦੀ ਤਬਾਹੀ ਬਾਰੇ ਰੈੱਡ ਆਰਮੀ ਦੇ ਕਮਾਂਡਰ: 2 ਭਾਗਾਂ ਵਿੱਚ./ ਕੰਪ., ਲੇਖਕ। ਪ੍ਰਸਤਾਵਨਾ, ਟਿੱਪਣੀ ਅਤੇ ਜੀਵਨੀ. ਐਸ ਐਲ ਚੇਕੁਨੋਵ ਦੁਆਰਾ ਲੇਖ। - ਐੱਮ.: ਸਿੱਖਿਆ ਅਤੇ ਵਿਗਿਆਨ ਦੇ ਪ੍ਰਚਾਰ ਲਈ ਰੂਸੀ ਫਾਊਂਡੇਸ਼ਨ। ਦਮਿਤਰੀ ਪੋਜ਼ਹਾਰਸਕੀ ਯੂਨੀਵਰਸਿਟੀ, 2017. – ਪੀ. 408-416 (ਐਸ. ਗੁਰੋਵ ਦੀਆਂ ਯਾਦਾਂ)।
[60] Ibid., pp. 408-416.
[61] TsAMO RF, f. 15, ਓ. 977441, ਨੰ. 2, ਐੱਲ. 186.
[62] TsAMO RF, f. 15, ਓ. 977441, ਨੰ. 2, ਐੱਲ. 367-368.
[63] ਰਾਜਧਾਨੀ ਦੇ ਉੱਪਰ ਅਸਮਾਨ ਵਿੱਚ // ਲਾਲ ਤਾਰਾ। – 2001 ਦਸੰਬਰ 18; http://old.redstar.ru/2001/12/18_12/2_02.html
[64] Ibid.
[65] https://lenta.ru/articles/2015/08/08/aviationwar/
[66] http://airaces.narod.ru/spane/kopez.htm
[67] ਵਿਸ਼ਵ ਯੁੱਧ. 1939-1945। – M: LLC “ਪਬਲਿਸ਼ਿੰਗ ਹਾਊਸ ਐਕਟ”; ਸੇਂਟ ਪੀਟਰਸਬਰਗ: ਪੌਲੀਗੌਨ ਪਬਲਿਸ਼ਿੰਗ ਹਾਊਸ ਐਲਐਲਸੀ, 2000। – ਪੀ.ਪੀ. 218-219।
[68] ਟਿੱਪਲਸਕਿਰਚ ਕੇ. ਦੂਜੇ ਵਿਸ਼ਵ ਯੁੱਧ ਦਾ ਇਤਿਹਾਸ। - ਸੇਂਟ ਪੀਟਰਸਬਰਗ: ਬਹੁਭੁਜ; ਐੱਮ.: AST, 1999. - ਪੀ. 246-247.
[69] ਹਲਦਰ ਐੱਫ. ਵਾਰ ਡਾਇਰੀ. 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਵੋਏਨਿਜ਼ਦਾਤ, 1968-1971
[70] ਹਵਾਲੇ: ਇਕ ਹੋਰ ਜੰਗ, 1939-1945। – ਐੱਮ.: ਰਸ਼ੀਅਨ ਸਟੇਟ ਯੂਨੀਵਰਸਿਟੀ ਫਾਰ ਦ ਹਿਊਮੈਨਟੀਜ਼, 1996। – ਪੀ. 379।
[71] ਹਲਦਰ ਐੱਫ. ਵਾਰ ਡਾਇਰੀ। 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਵੋਏਨਿਜ਼ਦਾਤ, 1968-1971
[72] ਹਲਦਰ ਐੱਫ. ਵਾਰ ਡਾਇਰੀ। 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਵੋਏਨਿਜ਼ਦਾਤ, 1968-1971
[73] ਲਿਡੇਲ-ਹਾਰਟ ਬੀ. ਥਰਡ ਰੀਕ ਦੀਆਂ ਲੜਾਈਆਂ। ਨਾਜ਼ੀ ਜਰਮਨੀ ਦੇ ਜਰਨੈਲਾਂ ਦੇ ਉੱਚੇ ਦਰਜੇ ਦੀਆਂ ਯਾਦਾਂ। - ਐੱਮ.: ਸੇਂਟਰਪੋਲੀਗ੍ਰਾਫ, 2005. - ਪੀ. 271-272.
[74] ਗੋਏਬਲਜ਼ ਜੇ. ਡਾਇਰੀਜ਼ ਆਫ਼ 1945। ਨਵੀਨਤਮ ਇੰਦਰਾਜ਼: ਪ੍ਰਤੀ. ਉਸਦੇ ਨਾਲ. - ਸਮੋਲੇਨਸਕ: "ਰੁਸਿਚ", 1998. - ਪੀ. 132-133.
[75] ਹਲਦਰ ਐਫ. ਵਾਰ ਡਾਇਰੀ. 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਮਿਲਟਰੀ ਪਬਲਿਸ਼ਿੰਗ ਹਾਊਸ, 1968-1971।
[76] ਮੁਲਰ-ਹਿਲੇਬ੍ਰਾਂਡ ਬੀ. ਜਰਮਨ ਲੈਂਡ ਆਰਮੀ, 1933-1945। – ਐੱਮ.: ਆਈਸੋਗ੍ਰਾਫਸ, ਐਕਸਮੋ, 2002। – ਪੀ. 284-286।
[77] ਮੂਲਰ-ਹਿਲੇਬ੍ਰਾਂਡ ਬੀ. ਜਰਮਨ ਲੈਂਡ ਆਰਮੀ 1933-1945। – ਐੱਮ.: ਆਈਸੋਗ੍ਰਾਫਸ, ਐਕਸਮੋ, 2002। – ਪੀ. 284-291।
[78] ਹਲਦਰ ਐੱਫ. ਵਾਰ ਡਾਇਰੀ. 1939-1942 ਦੇ ਗਰਾਊਂਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਦੇ ਰੋਜ਼ਾਨਾ ਨੋਟਸ। - ਐੱਮ.: ਮਿਲਟਰੀ ਪਬਲਿਸ਼ਿੰਗ ਹਾਊਸ, 1968-1971।
[79] ਬੌਕ ਐਫ. ਵੌਨ. ਮੈਂ ਮਾਸਕੋ ਦੇ ਦਰਵਾਜ਼ੇ 'ਤੇ ਖੜ੍ਹਾ ਸੀ। ਯੁੱਧ ਡਾਇਰੀਆਂ 1941-1945 - ਐੱਮ.: ਯੁਜ਼ਾ, ਐਕਸਮੋ, 2006. - 512 ਪੀ.
[80] ਮਾਸਕੋ ਦੇ ਨੇੜੇ ਰੇਨਹਾਰਡਟ ਕੇ. 1941/42 ਦੀ ਸਰਦੀਆਂ ਵਿੱਚ ਹਿਟਲਰ ਦੀ ਰਣਨੀਤੀ ਦਾ ਪਤਨ: ਇਤਿਹਾਸਕ ਰੂਪਰੇਖਾ। – ਐੱਮ.: ਵੋਏਨਿਜ਼ਦਾਤ, 1980. – ਪੀ. 80-81।
[81] ਕੈਰਲ ਪੀ. ਈਸਟਰਨ ਫਰੰਟ। ਦੋ ਕਿਤਾਬਾਂ ਵਿੱਚ. - ਐੱਮ.: ਆਈਸੋਗ੍ਰਾਫਸ, EKSMO, 2003।
[82] ਬੌਕ ਐਫ. ਵੌਨ. ਮੈਂ ਮਾਸਕੋ ਦੇ ਦਰਵਾਜ਼ੇ 'ਤੇ ਖੜ੍ਹਾ ਸੀ। ਯੁੱਧ ਡਾਇਰੀਆਂ 1941-1945 - ਐੱਮ.: ਯੁਜ਼ਾ, ਐਕਸਮੋ, 2006. - 512 ਪੀ.
[83] ਮਿਲਟਰੀ ਹਿਸਟਰੀ ਮੈਗਜ਼ੀਨ। 1990 - ਨੰਬਰ 9। - ਪੰਨਾ 39-47; TsKHIDK, f.1p, op. 32-6, ਡੀ.2, ਐਲ.8-9.
[84] ਚਰਚਿਲ ਡਬਲਯੂ. ਦੂਜੇ ਵਿਸ਼ਵ ਯੁੱਧ. ਕਿਤਾਬ ਦੋ. ਟੀ 4. - ਐੱਮ.: ਵੋਏਨਿਜ਼ਦਾਤ, 1991. - ਪੀ. 522.
[85] 1941: 2 ਕਿਤਾਬਾਂ ਵਿੱਚ। ਕਿਤਾਬ 2 – ਐੱਮ.: ਇੰਟਰਨੈਸ਼ਨਲ ਫਾਊਂਡੇਸ਼ਨ “ਡੈਮੋਕਰੇਸੀ”, 1998। – ਪੀ. 495-496।
[86] ਜ਼ੂਕੋਵ ਜੀ.ਕੇ. ਟੀ. 1. - ਐਮ.: ਏ.ਪੀ.ਐਨ., 1979. - ਪੀ. 236.
[87] ਚੂਏਵ ਐੱਫ.ਏ. ਮੋਲੋਟੋਵ ਨਾਲ ਇਕ ਸੌ ਚਾਲੀ ਵਾਰਤਾਲਾਪ: ਐੱਫ. ਚੂਏਵ ਦੀ ਡਾਇਰੀ ਤੋਂ। - ਐਮ.: ਟੇਰਾ, 1991. - ਪੀ. 21.
[88] ਇਬਿਦ., ਪੰਨਾ 16.
[89] https://regnum.ru/news/843566.html
[90] ਮੂਲਰ-ਹਿਲੇਬ੍ਰਾਂਡ ਬੀ. ਜਰਮਨ ਲੈਂਡ ਆਰਮੀ 1933-1954। – ਐੱਮ.: ਆਈਸੋਗ੍ਰਾਫਸ, ਐਕਸਮੋ ਪਬਲਿਸ਼ਿੰਗ ਹਾਊਸ, 2002। – ਪੀ. 164-166।
[91] ਰੈਪੈਲੋ ਦੀ ਸੰਧੀ 1922 // ਮਿਲਟਰੀ ਐਨਸਾਈਕਲੋਪੀਡੀਆ। ਟੀ. 6. / ਗ੍ਰੈਚੇਵ ਪੀ. ਐੱਸ. - ਐੱਮ.: ਮਿਲਟਰੀ ਪਬਲਿਸ਼ਿੰਗ ਹਾਊਸ, 2002. - ਪੀ. 182.
[92] ਹੇਹਨ, ਪੌਲ ਐਨ. (2005), ਏ ਲੋਅ ਬੇਈਮਾਨੀ ਦਹਾਕਾ: ਮਹਾਨ ਸ਼ਕਤੀਆਂ, ਪੂਰਬੀ ਯੂਰਪ, ਅਤੇ ਦੂਜੇ ਵਿਸ਼ਵ ਯੁੱਧ ਦੇ ਆਰਥਿਕ ਮੂਲ, 1930-1941, ਕੰਟੀਨਿਊਮ ਇੰਟਰਨੈਸ਼ਨਲ ਪਬਲਿਸ਼ਿੰਗ ਗਰੁੱਪ
[93] ਮੂਲਰ. Aussenhandelssystem und Industriepolitik Russlands waehren des ersten und zweiten Fuenfjahrplanes in ihrer Bedeutung fuer die deutsch-russischen Wirtschaftsbeziehungen. 1934. ਇਸ ਤੋਂ ਹਵਾਲੇ: https://ru.wikipedia.org/wiki/German-Soviet_trade_agreement_(1939)
[94] 20 ਸਾਲ 1918-1937 ਲਈ USSR ਦਾ ਵਿਦੇਸ਼ੀ ਵਪਾਰ। ਅੰਕੜਾ ਸੰਦਰਭ ਕਿਤਾਬ. - ਐਮ.: 1939
[95] ਪਾਰਕਿੰਸਨ Ft. ਸਾਡੇ ਸਮੇਂ ਲਈ ਸ਼ਾਂਤੀ: ਮਿਊਨਿਖ ਤੋਂ ਡੰਕਿਰਕ - ਅੰਦਰੂਨੀ ਕਹਾਣੀ। ਐਲ., 1971. ਪੀ. 130
